ਹਸਦਿਆਂ ਦੇ ਘਰ ਵਸਦੇ 


ਲੇਖਕ ਦੀ ਕਲਮ ਤੋ :- 


1. 


ਚਾਨਣ ਦਾ ਬਾਗ 
(ਜ਼ਿਲ੍ਹਾ ਬਠਿੰਡਾ ਅਤੇ ਫ਼ਿਰੋਜ਼ਪੁਰ ਦਾ ਚੋਣਵਾਂ ਕਿੱਸਾ ਕਾਵਿ) 


. ਮਾਨਵਤਾ ਦਾ ਪੁਣਾਮ ਸਰਬੰਸਦਾਨੀ ਦੇ ਨਾਮ 


(ਸੀ ਗੁਰ ਗੋਬਿੰਦ ਸਿੰਘ ਸਾਹਿਬ ਦੀ ਜੀਵਨੀ ਤੇ ਖਾਲਸਾ ਸਿਰਜਣਾ) 


. ਸਰਸਵਤੀ ਤੋਂ ਸਤਲਜ ਤੇ ਸਿੰਧ ਤੌਕ 


(ਪੰਜਾਬੀ ਸਭਿਅਤਾ ਦੇ ਤ੍ਰਵੈਣੀ ਦਿਸਹੌਦੇ) 


. ਕਾਮਰੇਡਜ਼-ਇਨ-ਆਰਮਜ਼ 


(ਸ਼ਹੀਦੇ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ) 


. ਮਹਾਨ ਗੁਰੁ ਦਾ ਮਹਾਨ ਬੰਦਾ 


(ਬਾਬਾ ਬੰਦਾ ਸਿੰਘ ਬਹਾਦਰ) 


. ਸ਼ਬਦਾਂ ਦੇ ਕਾਫ਼ਲੇ 


(ਪੰਜਾਬੀ ਸਭਿਆਚਾਰ ਤੇ ਸਾਡੀ ਬਦਲਦੀ ਜਾ ਰਹੀ ਜੀਵਨਸ਼ੈਲੀ) 


7. ਧੁਖਦੇ ਮਸਲੇ-ਭਖਦਾ ਪੰਜਾਬ 
8. ਬਦਰੰਗ ਹੋ ਰਿਹਾ ਪੰਜਾਬੀ ਸਭਿਆਚਾਰ 


੮ 


ਹਸਦਿਆਂ ਦੇ ਘਰ ਵਸਦੇ 


ਹਸਦਿਆਂ ਦੇ ਘਰ ਵਸਦੇ 


(ਲੇਖ ਸੰਗ੍ਰਹਿ) 


ਕੁਲਬੀਰ ਸਿੰਘ ਸਿਧੂ 


2 


ਸਪਤਰਿਸ਼ੀ ਪਬਲੀਕੇਸ਼ਨ 
ਚੇ ਡੀਗੜ੍੍‌ 


11860੧31੧ 0€ 2131" ₹੩60€ 


139 
੮0011" 511121। 51010 
(10116119 145) 
71374, $131, ੬੦001 668. 16101311 
5811102808 /੧11 51111 1੧੧੦੩7 
98140-32009 


1610੧ 
978-81-19370-07-ਨ 
1010011 2023 


2 


”001161ਟ0 0₹ 
5$896115111 170100116411011 
20 1੧੦0. 25/6, 1100501131 1੬8, 17185ਟ-2. 
ਦਿਏ81 111001ਏ 610੮੬, €181012311. 
ਜਿ-11311-: 6878011510194 € 11811.ਟ011 
94638-36591, 77174-65715 
4// 72006 7੬6੬7੧੬6. 62 7671 01176 50006 70) 5੬ 7੬77068₹੬0 07. 7076710/206 71 98) 
10777 07' 5) 07) 76075, €7੬170070 07 7£2008706 70/000012 77017077)912, 70707 
97 07) 91077001177 6/0702੬ 070 7੬1712੧0/ 51517), ੧7001 776771657071 91 97712 77071 
/7੬ /₹406/76767" 076 241017707: 


੧₹161( 06 ੩੬ : ੮੮₹੮.63191511190016301011.60111 


ਇਹ ਪੁਸਤਕ “ਹਸਦਿਆਂ ਦੇ ਘਰ ਵਸਦੇ” ਇਕ ਸ਼ਰਧਾ 
ਸਿੰਘ ਸਿੰਧੁ, ਸਾਡੀਆਂ ਤੇ ਉਸ ਦੀਆਂ ਪੀੜ੍ਹੀਆਂ ਨੂੰ ਸਮਰਪਿਤ ਹੈ 
ਤਾਂ ਕਿ ਫਰਜ਼ ਮਾਤਰ ਅਸੀਂ ਆਪਣੇ ਸ਼ਾਨਾਮਤੇ ਸਭਿਆਚਾਰ, 
ਖਾਸ ਕਰਕੇ ਗੁਰੁ ਇਤਿਹਾਸ ਤੇ ਮਾਖਿਓਂ ਮਿਠੇ ਪੰਜਾਬੀ ਸਾਹਿਤ 
ਨਾਲ ਜੋੜ ਸਕੀਏ । 

ਇਸ ਤੋਂ ਪਹਿਲਾਂ ਵੀ ਮੈਂ ਆਪਣੀ ਇੰਕ ਪੁਸਤਕ 'ਧਖਦੇ 
ਮਸਲੇ-ਭਖਦਾ ਪੰਜਾਬ” ਸਾਡੇ ਤਿੰਨ ਭਰਾਵਾਂ ਦੀ ਇਕਲੰਤੀ ਪੋਤਰੀ 
ਗੁਣਤਾਸ ਕੌਰ ਸਿੰਧੁ (ਮਹਿਰਾਜਬੀਰ ਦੀ ਤਾਇਆ-ਜ਼ਾਤ ਭੈਣ) 
ਨੂੰ ਵੀ ਇਸ ਅਰਜ਼ਮੰਦ ਮਨਸ਼ਾ ਸਹਿਤ ਅਰਪਿਤ ਕੀਤੀ ਸੀ ਕਿ 
ਦਾ ਹਿੱਸਾ ਬਣਾ ਕੇ ਹਸੰਦਿਆਂ-ਖੇਲੰਦਿਆ ਜੀਵਨ ਸਫਲਾ ਕਰ 
ਸਕੀਏ । 

ਆਮੀਨ ! 


ਅਰਜ਼ੋਈ 


ਮਨੁੱਖਤਾ ਦੀਆਂ ਪੀੜ੍ਹੀਆਂ ਮੁਢ-ਕਦੀਮ ਤੋਂ ਹੀ ਨਿਰੰਤਰ ਚਲ ਰਹੀਆਂ 
ਹਨ। ਮਨੁੱਖੀ ਪੀੜ੍ਹੀਆਂ ਦੀ ਲੜੀ ਵਿਚ ਪਰੰੜ-ਪੀੜ੍ਹੀ ਹਮੇਸ਼ਾਂ ਹੀ ਬਜ਼ੁਰਗਾਂ ਤੇ 
ਬੱਚਿਆਂ ਦੇ ਦਰਮਿਆਨ ਬੜੀ ਅਹਿਮ ਕੜੀ ਰਹੀ ਹੈ। ਇਉਂ ਹੀ ਅਜੋਕੇ ਸਮੇਂ ਵਿਚ 
ਹੁਣ ਬਜ਼ੁਰਗੀ ਨੂੰ ਪਹੁੰਚ ਚੁਕੀ ਸਾਡੀ ਪੀੜ੍ਹੀ ਦਾ ਇਹ ਇਕ ਨੈਤਿਕ ਤੇ ਸਭਿਆਚਾਰਕ 
ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀਆਂ ਨੰਜਵਾਨ ਪੀੜ੍ਹੀਆਂ ਨੂੰ ਸਾਡੀਆਂ ਬੀਤ 
ਚੁੱਕੀਆਂ ਪੀੜ੍ਹੀਆਂ ਦੇ ਸਚਿਆਰੇ ਜੀਵਨ ਤੇ ਸਭਿਆਚਾਰ ਨਾਲ ਵਾਬਸਤਾ ਕਰੀਏ। 

ਇਸ ਸੈਦਰਭ ਵਿਚ ਮੈਂ ਪਹਿਲ-ਪ੍ਰਿਥਮੇ ਆਪਣੇ ਮਹਾਨ ਪੁਰਖਿਆਂ ਦੇ 
ਮਹਾਨ ਫ਼ਲਸਫ਼ੇ ਤੇ ਕੁਰਬਾਨੀਆਂ ਨੂੰ ਆਪਣੀ ਅਜੋਕੀ ਪਰੰੜ-ਪੀੜ੍ਹੀ ਦਾ ਇਕ ਬਸ਼ਰ 
ਹੋਣ ਦੇ ਨਾਤੇ ਸਿਜਦਾ ਕਰਦਾ ਹਾਂ। ਵਾਹਿਗੁਰ ਦੀ ਅਪਾਰ ਕ੍ਰਿਪਾ ਸਦਕਾ ਮੇਰੀ 
ਫ਼ਰਜ਼ ਮਾਤਰ ਹਮੇਸ਼ਾਂ ਇਹ ਹੀ ਕੋਸ਼ਿਸ਼ ਰਹੀ ਹੈ ਕਿ ਮੈਂ ਭਾਰਤ ਮਾਂ ਦੇ ਸਪੂਤਾਂ ਵਲੋਂ 
ਦੇਸ਼ ਤੇ ਕੰਮ ਵਾਸਤੇ ਕੀਤੀਆਂ ਕੁਰਬਾਨੀਆਂ, ਸੈਘਰਸ਼ਾਂ ਤੇ ਉਨ੍ਹਾਂ ਦੇ ਸਚਿਆਰੇ 
ਕਾਰਨਾਮਿਆਂ ਸਬੈਧੀ ਜਾਣਕਾਰੀ ਨੂੰ ਮਤਵਾਤਰ ਆਪਣੇ ਲੋਕਾਂ ਤੇ ਖਾਸ ਕਰਕੇ 
ਨੰਜਵਾਨਾਂ ਨਾਲ ਸਾਂਝੀ ਕਰਦਾ ਰਹਾਂ। 

ਮੋਰੀ ਅਕਾਲ ਪੁਰਖਿ ਦੋ ਦਰਿ 'ਤੇ ਅਰਦਾਸ-ਬੋਦਨਾ ਹੈ ਕਿ ਮੈਂ ਆਪਣੇ 
ਸਰਬ-ਸਾਂਝੇ ਮਹਾਨ ਪੁਰਖਿਆਂ ਤੇ ਵਡੇਰਿਆਂ ਦੀ ਅਣਮੱਲ ਸਦਾਚਾਰਕ ਤੇ 
ਸਭਿਆਚਾਰਕ ਪੰਜਾਬੀ ਰਹਿਤਲ ਨਾਲ ਆਪਣੇ ਸਮਾਜ ਨੂੰ ਜੋੜਨ ਵਾਸਤੇ ਭਵਿੱਖ 
ਵਿਚ ਵੀ ਸਿਦਕ-ਦਿਲੀ ਸਹਿਤ ਉਦਮ-ਉਪਰਾਲੇ ਕਰਦਾ ਰਹਾਂ। ਰੱਬਾ ! ਮੈਂ ਤੇਰਾ 
ਬੰਦਾ ਤੇਰੇ ਦਰਿ `ਤੇ ਦੁਆ ਕਰਦਾ ਹਾਂ। 

ਹੇ ਦਯਾਲੂ ! ਦਯਾ ਕਰੋ। 

ਹੇ ਕਿਰਪਾਲੂ ! ਕਿਰਪਾ ਕਰੋ। 


-ਕੁਲਬੀਰ ਸਿੰਘ ਸਿੱਧੂ 


੩ਭ੩ਕਰਾ 
ਹਾਸਿਆਂ ਦੇ ਛਣਕਾਟੇ -ਕੁਲਬੀਰ ਸਿੰਘ ਸਿੰਧੂ 
ਹਸਦਿਆਂ ਦੇ ਘਰ ਵਸਦੇ 
ਉਡ ਗਈ ਰੂਹ ਮਿੱਤਰਾ 
ਮੁੱਢ ਕਦੀਮੀ ਪਜਾਬੀ ਸਮਾਜ ਦਾ ਵਿਰਸਾ 
ਕੁੱਝ ਹੱਸ ਵੇ ਮਨਾਂ ਕੁੱਝ ਖੇਡ ਵੇ ਮਨਾਂ 
ਨਵੀਆਂ ਗੁੱਡੀਆਂ-ਨਵੇਂ ਪਟੋਲੇ 
ਹਾਸਿਆਂ ਦੀ ਹੱਦ ਟੱਪੇ ਉਸ ਦਾ ਨਾਮ ਫਕੀਰ 
ਪਜਾਬੀਆਂ ਦੀ ਸੁਭਾਵਿਕ ਵਿਰਾਸਤ ਹਾਸਿਆਂ ਦੇ ਛਣਕਾਟੇ 


ਹਾਸਿਆਂ ਦੇ ਛਣਕਾਟੇ 

“ਹਸਦਿਆਂ ਦੇ ਘਰ ਵਸਦੇ” ਪਸਤਕ ਮਲਵਈ ਸਭਿਆਚਾਰ ਦੇ ਠੇਠ ਪੱਡੂ ਹਾਸ 
ਰਸ ਤੇ ਵਿਅੰਗ 'ਤੇ ਕੇਂਦਰਿਤ ਹੈ। ਇਸ ਪੁਸਤਕ ਵਿਚ ਖਾਸ ਕਰਕੇ ਪੰਜਾਹਵਿਆਂ ਤੋਂ ਲੈ 
ਕੇ ਨੌਥੇਵਿਆਂ ਤਕ ਦੇ ਪੰਜਾਬੀਆਂ ਦੇ ਸੰਸਾਰ ਪੁਸਿੰਧ ਖੌਂਲ੍ਹ-ਖੁਲਾਸੇ, ਲੋਠੇਦਾਰ ਤੇ 
ਲੌਠਮਾਰ ਸੁਭਾਅ 'ਤੇ ਚਾਨਣਾ ਪਾਇਆ ਗਿਆ ਹੈ। ਪੰਜਾਬੀ ਲੋਕ ਹੌਸਣ-ਹਸਾਉਣ 
ਵਾਲੇ ਸੁਭਾਅ ਦੇ ਮਾਲਕ ਹਨ। ਉਨ੍ਹਾਂ ਦਾ ਸਮੋਚਾ ਵਿਰਸਾ ਲੋਕ ਸਿਆਣਪਾਂ ਦੇ ਪੋਖੋਂ 
ਲੋਕਯਾਨ ਬਣ ਚੌਕਾ ਹੈ। ਉਹ ਵੌਡੀ ਤੋਂ ਵੋਡੀ ਸਚਾਈ ਬੜੇ ਥੋੜ੍ਹੇ ਜਿਹੇ ਲਫਜ਼ਾਂ ਵਿੱਚ 
ਕਹਿਣ ਵਿਚ ਮਾਹਿਰ ਹਨ। ਉਹ ਇਕ-ਦੂਸਰੇ ਨੂੰ ਵਿਅੰਗ, ਮਖੌਲ ਤੇ ਟਿੰਚਰਾਂ ਕਰਦੇ ਹਨ, 
ਜੋ ਬਹੁਤ ਹੀ ਅਰਥ ਭਰਪੁਰ ਹੁੰਦੀਆਂ ਹਨ। ਇਹ ਟਿੰਚਰਾਂ ਰੁਪੀ ਲੋਕ ਸਿਆਣਪਾਂ ਪੰਜਾਬੀ 
ਸਮਾਜ ਦੀ ਹਰ ਜਾਤ, ਹਰ ਵਰਗ, ਧਰਮਾਂ ਅਤੇ ਫਿਰਕਿਆਂ ਨਾਲ ਸਬੰਧਿਤ ਹਨ। ਇਨ੍ਹਾਂ 
ਹਾਸੇ ਠੋਠੇ , ਟਿੰਚਰਾਂ ਅਤੇ ਟਕੋਰਾਂ ਵਿੱਚੋਂ ਭਲੇ ਸਮਿਆਂ ਵਿੱਚ ਕਿਸੇ-ਕਿਸਮ ਦੀ ਜਾਤੀ ਜਾਂ 
ਜ਼ਾਤੀ ਬੁਅ ਨਹੀਂ ਸੀ ਆਉਂਦੀ । ਸਮੁੱਚਾ ਸਮਾਜ ਇਕ-ਦੂਸਰੇ ਨਾਲ ਦਿਲੋਂ ਜੁੜਿਆ 
ਹੋਇਆ ਸੀ। ਇਸ ਤੋ' ਇਲਾਵਾ ਮੇਰੀ ਨਿੱਜੀ ਤੌਰ 'ਤੇ ਵੀ ਜਾਤੀ ਅਤੇ ਧਰਮ ਵਾਲੇ ਮਾਮਲੇ 
ਵਿਚ ਕੋਈ ਕੌਟੜਤਾ ਜਾਂ ਭਾਵਨਾ ਨਹੀਂ ਰਹੀ। ਮੇਰਾ ਤਾਂ ਪਾਲਣ-ਪੋਸ਼ਣ ਵੀ ਇਸ ਤਰ੍ਹਾਂ 
ਹੋਇਆ ਕਿ ਇਹ ਊਚ-ਨੀਚ ਦੀਆਂ ਅਖੌਤੀ ਵੰਡਾਂ ਫਜੂਲ ਜਾਪਦੀਆਂ ਹਨ । 

ਮੈਂ ਆਪਣੀ ਸਾਰੀ ਨੌਕਰੀ ਦੌਰਾਨ ਵੀ ਸਮੌਚੀ ਲੋਕਾਈ ਵਿਚੋਂ ਇਕੋ ਜੋਤ ਦੇ 
ਦਰਸ਼ਨ ਕਰਦਾ ਰਿਹਾ ਹਾਂ। ਪਰ ਮੋਰੀ ਪਾਠਕਾਂ ਨੂੰ ਸਨਿਮਰ ਬੇਨਤੀ ਹੈ ਕਿ ਉਸ ਸਮੇਂ ਦੇ 
ਸਮਾਜ ਦਾ ਚਿੰਤਰ ਪੇਸ਼ ਕਰਨਾ ਮੋਰਾ ਮੰਤਵ ਕਿਸੇ ਨੂੰ ਨੀਵਾਂ ਜਾਂ ਉੱਚਾ ਦਿਖਾਉਣਾ ਨਹੀਂ, 
ਬਲਕਿ ਉਸ ਸਮੇਂ ਦੀ ਸਮਾਜ ਦੇ ਆਪਸੀ ਭਾਈਚਾਰਕ ਸਾਂਝ ਪਾਠਕਾਂ ਨੂੰ ਦਿਖਾਉਣਾ ਹੈ। 

ਇੱਥੇ ਦੌਂਸਣਯੋਗ ਹੈ ਕਿ ਮੇਰੇ ਪਿਤਾ ਜੀ ਸ. ਅਜਮੇਰ ਸਿੰਘ ਸੰਨ 1930 ਦੇ 
ਬੀ.ਏ. ਪਾਸ ਸਨ ਤੇ ਪ੍ਰਮਾਤਮਾ ਦੀ ਕ੍ਰਿਪਾ ਨਾਲ ਕੋਈ 100 ਕਿਲੇ ਜ਼ਮੀਨ ਦੇ ਮਾਲਕ 
ਸਨ । ਜਦੋਂ ਮੈਂ 1963 ਵਿਚ ਮੈਟ੍ਰਿਕ ਪਾਸ ਕੀਤੀ ਤਾਂ ਪਾਪਾ ਜੀ ਨੇ ਸਾਡੇ ਸਾਰੇ ਭਰਾਵਾਂ 
ਬਾਰੇ ਸੰਕਲਪ ਲਿਆ ਸੀ ਕਿ ਜਗੀਰਦਾਰੀ ਨਿਜ਼ਾਮ ਦੇ ਉਲਟ ਆਪਣੇ ਬਚਿਆਂ ਨੂੰ 
ਕਰਮਸ਼ੀਲ ਕਿਰਤੀ ਬਣਾਉਣਾ ਹੈ ਅਤੇ ਸਮੇਂ ਦੀ ਰਫ਼ਤਾਰ ਅਨੁਸਾਰ 'ਸਰਦਾਰੀ ਕਾਕਾ” 
ਨਹੀਂ ਬਣਨ ਦੇਣਾ । ਇਸ ਪ੍ਰੇਰਣਾ ਸਦਕਾ ਮੈਂ ਮੈਟਿ੍‌ਕ ਤੋਂ ਲੈ ਕੇ ਡਬਲ ਐਮ.ਏ ਤੌਕ ਖੇਤਾਂ 
ਵਿਚ ਮਾਰਚ ਦੇ ਇਮਤਿਹਾਨਾਂ ਤੋਂ ਬਾਅਦ ਤੇ ਉਪਰੰਤ ਜੁਲਾਈ ਵਿਚ ਪੜ੍ਹਾਈ ਦੇ ਨਵੇ 
ਸੈਸ਼ਨ ਸ਼ੁਰੁ ਹੋਣ ਤੌਕ ਆਪਣੇ ਸੀਰੀਆਂ ਸਾਂਝੀਆਂ ਤੇ ਕਾਮਿਆਂ ਨਾਲ ਹਲ ਵਾਹੁਣ ਤੋਂ ਲੈ 

9/ ਹਸਦਿਆਂ ਦੇ ਘਰ ਵਸਦੇ 


ਕੇ ਹਾੜੀ ਵੌਢਣ ਤੌਕ ਦੇ ਸਾਰੇ ਕਿਸਬ ਕਿਰਸਾਣੀ ਦੀ ਹੋਂਦ ਤੌਕ ਹੌਥੀਂ ਕਰਦਾ ਰਿਹਾ । 
ਇੱਥੋਂ ਤੌਕ ਕਿ ਫਿਰ ਜਦੋਂ ਮੈਂ ਸਰਕਾਰ ਦੇ ਉਚੇ ਅਹੁਦਿਆਂ ਤੌਕ ਵੀ ਪਹੁੰਚਿਆ ਤਾਂ 
ਕਿਰਤ-ਕਰਮ ਦੀ ਅਹਿਮੀਅਤ ਨੂੰ ਕਦੇ ਵੀ ਭੁਲ ਨਹੀਂ ਸਕਿਆ। 

ਇੰਥੇ ਜ਼ਿਕਰਯੋਗ ਹੈ ਕਿ ਜਿੱਥੇ ਮੇਰੀ ਹੋਂਦ ਤੇ ਹਸਤੀ ਉਪਰ ਪੱਡੂ ਰਹਿਤਲ ਦੇ 
ਆਪਣੇ ਨੋਕ ਨਾਮ ਬਜ਼ੁਰਗਾਂ ਦਾ ਪ੍ਰਭਾਵ ਹੈ। ਉਥੇ ਹੀ ਜੀਵਨ ਸ਼ੈਲੀ ਦੇ ਨਾਲ ਮੇਰੀ 
ਪੰਜਾਬੀ ਸ਼ੈਲੀ ਵਿੰਚ ਆਪਣੇ ਸਿਆਲਕੋਟੀ ਮਾਤਾ ਜੀ ਮਹਿੰਦਰਪਾਲ ਕੌਰ ਦੀ ਟਕਸਾਲੀ 
ਪੰਜਾਬੀ ਤੇ ਆਪਣੇ ਪਿਤਾ ਜੀ ਦੇ ਉਰਦੂ ਤੇ ਅੰਗਰੇਜ਼ੀ ਜ਼ੁਬਾਨ ਦੀ ਚਾਸ਼ਨੀ ਵੀ ਮਿਲਦੀ 
ਹੈ । ਫਿਰ ਵੌਡੀ ਗੌਲ ਨਹੀਂ ਕਿ ਆਪਣੇ ਨਾਲ ਖੇਤੀ ਵਿੱਚ ਲੌਗੇ ਸੀਰੀਆਂ ਜਿਵੇਂ ਕਿ ਸ਼ੇਰਪੁਰ 
ਖੇੜੀ ਵਾਲੇ ਬਾਈ ਕੁੰਢਾ ਸਿੰਘ, ਭੋਮਾ ਸਿੰਘ, ਮੋਘਰ ਸਿੰਘ, ਸੰਦਰ ਸਿੰਘ, ਗੁਰਦੇਵ ਸਿੰਘ 
ਪਥਰਾਲੇ ਵਾਲੇ ਦੀਆਂ ਲਾਈਆਂ ਕਲੀਆਂ, ਹੇਕਾਂ ਤੇ ਬੋਲੀਆਂ ਦਾ ਵੀ ਪ੍ਰ ਤੌਖ ਅਸਰ ਦੇਖਣ 
ਨੂੰ ਮਿਲ ਸਕਦਾ ਹੈ । ਬਾਈ ਮੋਘਰ ਨੂੰ ਤਾਂ ਅਸੀਂ ਮੰਡੀ ਡੌਬਵਾਲੀ ਦੀ ਕਪਾਹ ਮਿਲ ਦਾ ਹੁਟਰ 
ਹੀ ਕਹਿੰਦੇ ਸੀ, ਭਾਵ ਉਸ ਦੀ ਆਵਾਜ਼ ਅੰਮ੍ਰਿਤ ਵੇਲੇ ਲਾਈ “ਕਲੀ” ਇੰਕ ਮੀਲ ਤੌਕ ਵੀ 
ਸੁਣੀ ਜਾ ਸਕਦੀ ਸੀ। ਖ਼ੈਰ ਫਿਰ ਵੀ ਕਿੰਚਤ ਮਾਤਰ ਜੇ ਕਿਤੇ ਇਸ ਪੁਸਤਕ ਦੇ ਪਾਤਰ, 
ਘਟਨਾਵਾਂ ਟੌਟਕੇ, ਅਖੌਤਾਂ ਜਾਂ ਮੁਹਾਵਰੇ ਜੇ ਕਿਸੇ ਧਰਮ, ਫਿਰਕੇ ਜਾਤੀ ਜਾਂ ਕਿਸੇ ਦੀ 
ਨਿੱਜੀ ਜ਼ਿੰਦਗੀ ਨਾਲ ਮੇਲ ਖਾਂਦੇ ਹੋਣ ਤਾਂ ਇਸ ਨੂੰ ਮਹਿਜ਼ ਇਤਫ਼ਾਕ ਹੀ ਸਮਝਿਆ ਜਾਵੇ। 

ਇਹ ਪੁਸਤਕ ਦੀ ਸਿਰਜਣਾ ਮੇਰੀ ਤਾਉਮਰ ਜ਼ਿੰਦਗੀ ਨਾਲ ਜੁੜੀ ਹੋਈ ਹੈ। ਮੈਂ 
ਪਿੰਡਾਂ ਦਾ ਜੰਮਿਆ-ਜਾਇਆ, ਪਲਿਆ ਅਤੇ ਜਵਾਨ ਹੋਇਆ ਹਾਂ। ਇਨ੍ਹਾਂ ਟਿੰਚਰਾਂ 
ਟਕੋਰਾਂ ਨੂੰ ਮੈਂ ਕੰਨੀਂ ਸੁਣਿਆ-ਸੁਣਾਇਆ ਅਤੇ ਹੰਡੀਂ ਹੰਢਾਇਆ ਹੈ। ਇਨ੍ਹਾਂ ਨੂੰ ਘੜਨ 
ਵਾਲੇ ਆਮ, ਸਿੰਧੇ-ਸਾਧੇ ਲੋਕ ਹੁੰਦੇ ਸਨ। ਇਹ ਟਿੰਚਰਾਂ ਸੀਨਾ-ਬ-ਸੀਨਾ ਇਕ ਪੀੜ੍ਹੀ 
ਤੋਂ ਦੂਜੀ ਪੀੜ੍ਹੀ ਨੂੰ ਮਿਲਦੀਆਂ ਰਹੀਆਂ। ਇਹ ਐਵੇਂ ਉੱਘ-ਪਤਾਲ ਨਹੀਂ ਸਨ ਹੁੰਦੀਆਂ। 
ਇਹ ਤਰਕ 'ਤੇ ਅਧਾਰਿਤ ਹੁੰਦੀਆਂ, ਸਿੰਧੀ ਰੇਖ ਵਿਚ ਮੇਖ ਮਾਰਦੀਆਂ ਸਨ। 

ਮੈਂ ਉਮਰ ਦੇ ਪਝੋਤਰਵੇਂ' ਵਰ੍ਹਿਆਂ ਵਿਚ ਜਦੋਂ ਔਜ ਦੇ ਸਮੇਂ ਦੇ ਤੇਜ਼-ਤਰਾਰ 
ਯੌਂਗ ਦੀ ਤੁਲਨਾ ਜਵਾਨੀ ਵੇਲੇ ਦੇ ਸਮੇਂ ਨਾਲ ਕਰਦਾ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ 
ਅਜ ਮਨੁੱਖ ਨੂੰ ਹਸਾਉਣ ਲਈ ਅਨੇਕਾਂ ਯਤਨ ਕੀਤੇ ਜਾਣ ਦੇ ਬਾਵਜੂਦ ਉਸ ਦੇ ਮਥੇ 
ਤੋਂ ਚਿੰਤਾ ਦੀਆਂ ਤਿਉੜ੍ਹੀਆਂ ਨਹੀਂ ਹਟਦੀਆਂ। ਇਸ ਦੇ ਉਲਟ ਉਸ ਸਮੇ ਦੇ ਬੇਫ਼ਿਕਰ 
ਯੁਗ ਵਿੰਚ ਇਹ ਹਾਸੇ ਲੋਕ ਬੌਲ੍ਹਾਂ 'ਤੇ ਆਮ ਝਲਕਦੇ ਸਨ। ਕਿਸੇ ਵੱਲੋਂ ਕਿਸੇ ਨੂੰ ਕੀਤੀ 
ਟਿੰਚਰ ਦਾ ਕੋਈ ਬੁਰਾ ਨਹੀਂ ਸੀ ਮਨਾਉਂਦਾ, ਸਗੋਂ ਸੁਣਨ ਵਾਲਾ ਖ਼ੁਸ਼ ਹੋ ਕੇ, ਸੁਣਾਈ 
ਟਿੰਚਰ ਦੀ ਮੁਸਕਰਾ ਕੇ ਹਾਮੀ ਭਰਦਾ । 

ਸਮਾਜ ਵਿੱਚ ਵੌਡੇ-ਛੋਟੇ ਦੀ ਇਜ਼ਤ ਇਕ ਰਿਵਾਜ ਵਾਂਗ ਆਮ ਹੀ ਪ੍ਰ ਚੌਲਿਤ 
ਸੀ। ਲੋਕ ਇਕ-ਦੂਸਰੇ ਦੀ ਇਜ਼ਤ ਕਰਦੇ ਅਤੇ ਕਰਾਉਂਦੇ ਸਨ। ਇੱਥੋਂ ਤੌਕ ਕਿ ਨਿਮਨ 


10/ ਹਸਦਿਆਂ ਦੇ ਘਰ ਵਸਦੇ 


ਬੇਬੇ, ਚਾਚੀ, ਤਾਈ ਹੋਂਦ ਭਾਬੀ ਤੌਕ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। ਉਸ ਸਮੇਂ 
ਟਿੰਚਰ ਕਰਨ ਵਾਲੇ ਦੀ ਵੀ ਵਿਸ਼ੇਸ਼ ਮਹੌਤਤਾ ਹੁੰਦੀ ਸੀ ਤੇ ਅਕਸਰ ਉਸ ਨੂੰ ਟਿੰਚਰ 
ਕਰਨ ਦਾ ਵੀ ਵੌਲ ਹੁੰਦਾ ਸੀ। ਮੌਕਦੀ ਗੋਲ ਸੁਣਨ ਵਾਲੇ ਵੀ ਉਸ ਦੀ ਗਲ ਸਣ ਕੇ 
ਅਸ਼-ਅਸ਼ ਕਰ ਉਠਦੇ ਸਨ । 
ਪੰਜਾਬੀ ਸੁਭਾਅ ਵਿਚ ਖ਼ੁਸ਼ੀਆਂ-ਖੇੜੇ ਸਾਡੇ ਜੀਵਨ ਦਾ ਅਟੋਂਟ ਅੰਗ ਹਨ। 
ਗੁਰਬਾਣੀ ਵੀ ਮਨੌਂਖ ਦੇ ਨੌਚਣ-ਕੁਂਦਣ ਅਤੇ ਖ਼ੁਸ਼ੀਆਂ ਖੇੜਿਆਂ ਦੇ ਸੁਭਾਅ ਦੀ ਪ੍ਰੋੜਤਾ 
ਕਰਦੀ ਹੈ। ਗੁਰਬਾਣੀ ਧਾਰਮਿਕ ਤੇ ਨੈਤਿਕ ਜੀਵਨਸ਼ੈਲੀ ਦੇ ਨਾਲ-ਨਾਲ ਧੁਰ ਅੰਦਰ 
ਤੌਕ ਮਾਨਸਿਕ ਅਨੰਦ ਨਾਲ ਜੁੜਨ ਦਾ ਸੰਦੇਸ਼ ਵੀ ਦਿੰਦੀ ਹੈ। 
ਮੁਢ ਕਦੀਮ ਤੋ` ਹੀ ਭਾਰਤੀ ਸਭਿਅਤਾ ਅਤੇ ਸੰਸਕ੍ਰਿਤੀ ਵਿਚ ਪੰਜਾਬੀ 
ਸਭਿਆਚਾਰ ਸਦਾ ਹੀ ਸਿਰਮੌਰ ਰਿਹਾ ਹੈ। ਪੰਜਾਬੀ ਸਮਾਜ ਦੀ ਮਾਨਸਿਕਤਾ ਬੜੀ 
ਨਰੋਈ, ਵਿਲੌਖਣ ਅਤੇ ਦਿਲਚਸਪ ਹੈ। ਸਾਡੀ ਲੋਕ ਚੇਤਨਾ ਵਿਚ ਡੂੰਘੀਆਂ ਇਲਾਹੀ 
ਰਮਜ਼ਾਂ ਅਤੇ ਤਿੱਖੀਆਂ ਦੁਨਿਆਵੀ ਤਨਜ਼ਾਂ ਦਾ ਵਰਤਾਰਾ ਸ਼ਾਮਲ ਰਿਹਾ ਹੈ। ਪੰਜਾਬੀ 
ਸਭਿਆਚਾਰ ਵਿਚ ਹਾਸੇ-ਖੇੜੇ, ਅਖਾਣ, ਮੁਹਾਵਰੇ ਅਤੇ ਲੌਕ ਬੋਲੀਆਂ ਵਿਚ ਵਿਅੰਗ 
ਭਰਪੂਰ ਦੁਨਿਆਵੀ ਤਨਜ਼ਾਂ ਵੀ ਹਨ। 
ਔਜ ਦੇ ਸੰਦਰਭ ਵਿਚ ਮੇਰੇ ਖਿਆਲ ਅਨੁਸਾਰ ਇਸ ਪੁਸਤਕ ਦੀ ਅਹਿਮੀਅਤ 
ਹੋਰ ਵੀ ਵਧ ਜਾਂਦੀ ਹੈ, ਜਦੋਂ ਮਨੌੱਖ ਬੇਮਤਲਬੀ ਜਿਹੀ ਭੌਜ-ਦੌੜ ਵਿਚ ਫਸ ਕੇ ਆਪਣਾ 
ਹਾਸਾ ਗੁਆਉਣ ਦੇ ਨਾਲ-ਨਾਲ ਹੋਰ ਖੁਸ਼ੀਆਂ ਤੋਂ ਵੀ ਵਾਂਝਾ ਹੋ ਗਿਆ ਹੈ। ਜੇ ਕਿਤੇ 
ਉਹ ਕੁਦਰਤ ਦੇ ਇਸ ਅਣਮੌਲੇ ਤੋਹਫ਼ੇ ਦਾ ਆਨੰਦ ਲੈਣ ਦੀ ਸੋਚਦਾ ਵੀ ਹੈ ਤਾਂ ਨਵੀਂ 
ਤਹਿਜ਼ੀਬ ਦੇ ਨਵੇਂ ਸ਼ਗੂਫ਼ੇ ਉਸ ਨੂੰ ਖੋਲ੍ਹ ਕੇ ਹੌਸਣ ਤੋਂ ਰੋਕਦੇ ਵੀ ਹਨ। 
ਖੈਰ! ਮੇਰੀ ਬੜੀ ਕੋਸ਼ਿਸ਼ ਰਹੀ ਹੈ ਹਰ ਜਾਤ, ਹਰ ਵਰਗ ਤੇ ਹਰ ਮਜ਼੍ਰਬ ਪ੍ਰਤੀ 
ਪੁਰਨ ਨਿਸ਼ਠਾ ਤੇ ਸਤਿਕਾਰ ਰਖਦੇ ਹੋਏ ਉਨ੍ਹਾਂ ਸਭ ਨੂੰ ਉਨ੍ਹਾਂ ਦੀ ਵਿਸ਼ਾਲ ਵਿਰਾਸਤ 
ਰਾਹੀਂ ਪ੍ਰਚਾਰਨ ਤੇ ਸੰਚਾਰਨ ਦਾ ਹੀ ਯਤਨ-ਪ੍ਯਤਨ ਕੀਤਾ ਜਾਵੇ। ਪਰ ਫਿਰ ਵੀ 
ਗਲਤੀਆਂ-ਕੁਤਾਹੀਆਂ ਜਿੱਥੇ ਵੀ ਕਿਤੇ ਮਾਣਯੋਗ ਸੋਜਣ ਨੂੰ ਔਖਰੀਆਂ ਹੋਣ ਤਾਂ 
ਉਨ੍ਹਾਂ ਲਈ ਨਿਮਰਤਾ ਸਹਿਤ ਖਿਮਾ ਦਾ ਜਾਚਕ ਹਾਂ। 
ਇਸ ਵਾਸਤੇ ਇੱਥੇ ਮੈਂ ਆਪਣੇ ਮਹਾਨ ਸ਼ਾਇਰ ਮਿਰਜ਼ਾ ਗਾਲਿਬ ਦੇ ਸ਼ਿਅਰ ਦੀ 
ਆਸਥਾ-ਅਜ਼ਮਤ ਨੂੰ ਦੁਹਰਾਉਂਦੇ ਹੋਏ, ਬਸ ਇਹ ਹੀ ਬੇਨਤੀ ਕਰਦਾ ਹਾਂ। 
“ਮਾਨਾ ਕਿ ਤੇਰੀ ਦੀਦ ਕੇ ਕਾਬਿਲ ਨਹੀ ਹੂੰ ਮੈਂ, 
ਤੂ ਮੋਰਾ ਸ਼ੌਕ ਦੇਖ, ਮੇਰਾ ਇੰਤਜ਼ਾਰ ਦੇਖ...।” 
ਬਿਨਵੰਤੁ 
ਕੁਲਬੀਰ ਸਿੰਘ ਸਿੱਧੂ 


11/ ਹਸਦਿਆਂ ਦੇ ਘਰ ਵਸਦੇ 


ਹਸਦਿਆਂ ਦੇ ਘਰ ਵਸਦੇ 


ਮਨੁੱਖੀ ਸੁਭਾਅ ਵਿਚ ਜਨਮਜਾਤ ਤੋਂ ਹੀ ਖੁਸ਼ੀਆਂ ਤੇ ਹਾਸੇ-ਖੇੜੇ ਸਾਡੇ ਜੀਵਨ ਦਾ 
ਅਤਰੀਵ ਤੇ ਅਨਿੱਖੜਵਾਂ ਅਗ ਰਹੇ ਹਨ। ਸਾਡੀ ਜੀਵਨ ਸ਼ੈਲੀ ਵਿਚ ਖੁਸ਼ੀਆਂ-ਖੇੜੇ 
ਇਨਸਾਨੀ ਖਸਲਤਾਂ ਦਾ ਇਕ ਸ਼੍ਰੋਮਣੀ ਹਿੱਸਾ ਹਨ। ਇਸ ਸੈਦਰਭ ਵਿਚ ਗੁਰਬਾਣੀ ਦਾ 
ਫ਼ਰਮਾਨ “ਨਚਣ ਕੁਦਣੁ ਮਨ ਕਾ ਚਾਉ।। ਨਾਨਕ ਜਿਨ ਮਨਿ ਭਉਂ ਤਿਨਾ ਮਨਿ ਭਾਉ”? 
ਗੁਰਬਾਣੀ ਅਨੁਸਾਰ ਮਨੁੱਖਤਾ ਨੂੰ ਮਾਨਸਿਕ ਖੁਸ਼ੀ ਤੇ ਆਨੰਦ ਹਮੇਸ਼ਾਂ ਹੀ ਲੋੜੀਂਦਾ ਹੈ। ਪਰ 
ਨਿਰਸੈਦੇਹ ਗੁਰਬਾਣੀ ਮਨੁੱਖ ਨੂੰ ਨੱਚਣ-ਕੁੱਦਣ ਦੀ ਬਾਹਰੀ ਖੁਸ਼ੀ ਤੋਂ ਕਿਤੇ ਅੰਗੇ ਲੰਘ ਕੇ 
ਆਪਣੇ ਧੁਰ-ਅਔਤਰੀਵ ਤੋਂ ਮਾਨਸਿਕ “ਆਨੰਦ” ਨਾਲ ਜੁੜਨ ਦਾ ਉਪਦੇਸ਼ ਦਿੰਦੀ ਹੈ। 

ਇਸ ਵਾਸਤੇ ਖੁਸ਼ਰੋਗ ਪੇਜਾਬੀ ਜਨਸਧਾਰਨ ਨੇ ਆਪਣੇ ਅਜਿਹੇ ਧਾਰਮਿਕ ਤੇ ਸਮਾਜਿਕ 
ਪ੍ਰੇਰਣਾ ਸਰੋਤਾਂ ਤੋਂ ਸੇਧ ਲੈ ਕੇ ਹਾਸੇ-ਖੇੜਿਆਂ ਨੂੰ ਆਪਣੀ ਲੋਕ ਚੇਤਨਾ ਵਿਚ ਢਾਲਿਆ 
ਹੈ। ਇਸ ਲਈ ਸਾਡੇ ਪੁਰਖਿਆਂ ਤੋਂ ਚਲੇ ਆ ਰਹੇ ਨੀਤੀ ਬਚਨ ਤੇ ਲੰਕਿਕ ਸੁਤਰ ਸਾਡੀ 
ਜੀਵਨ ਜਾਚ ਤੇ ਜੀਵਨ ਸ਼ੈਲੀ ਦੇ ਮੁਖ ਆਧਾਰ ਬਣੇ ਹਨ। ਪੰਜਾਬੀ ਲੋਕਾਂ ਨੇ “ਹੱਸ ਵੇ 
ਮਨਾਂ, ਕੁੱਝ ਖੇਡ ਵੇ ਮਨਾਂ: ਇਸ ਜੱਗ 'ਤੇ ਨਹੀਂ ਆਉਣਾ ਫੇਰ ਵੇ ਮਨਾਂ” ਜਿਹੀਆਂ ਲੋਕ 
ਸਿਆਣਪਾਂ ਦੁਆਰਾ ਖੁਸ਼ ਰਹਿਣ ਦੇ ਆਪਣੇ ਨਿਸ਼ਚੇ ਨੂੰ ਹਮੇਸ਼ਾਂ ਹੀ ਦੁਹਰਾਇਆ ਹੈ। ਜਿਸ 
ਵਾਸਤੇ ਪੈਜਾਬੀ ਮਾਨਸਿਕਤਾ ਵਿਚ ਮਨ ਦਾ ਚਾਅ ਪੁਰਾ ਕਰਨ ਲਈ ਹੱਸਣਾ-ਖੇਡਣਾਂ 
ਤੇ ਨੱਚਣਾ-ਗਾਉਣਾ ਹਮੇਸ਼ਾਂ ਹੀ ਪ੍ਮੁੱਖ ਰਿਹਾ ਹੈ। 

ਜ਼ਿਕਰਯੋਗ ਹੈ ਕਿ ਮੁਢ-ਕਦੀਮ ਤੋਂ ਹੀ ਭਾਰਤੀ ਸਭਿਅਤਾ ਤੇ ਸੈਸਕ੍ਰਿਤੀ ਵਿਚ 
ਪੰਜਾਬੀ ਸਭਿਆਚਾਰ ਸਦਾ ਹੀ ਸਿਰਮੰਰ ਰਿਹਾ ਹੈ। ਸਾਡਾ ਸਭਿਆਚਾਰ ਮੱਘਦੇ ਅਗਿਆਰਿਆਂ 
ਵਾਂਗ ਪੁਰਾਤਨ ਸਮ ਤੋਂ ਲੈ ਕੇ ਹੁਣ ਤਕ ਸਾਡੀ ਜਿਉਣ ਦੀ ਤਾਂਘ ਨੂੰ ਭਖਾਉਂਦਾ ਰਿਹਾ 
ਹੈ। ਇਸ ਕਰਕੇ ਸਾਡੇ ਪੰਜਾਬੀ ਸਮਾਜ ਦੀ ਮਾਨਸਿਕਤਾ ਬੜੀ ਨਰੋਈ, ਵਿਲੱਖਣ ਤੇ 
ਦਿਲਚਸਪ ਹੈ। ਸਾਡੀ ਲੋਕ ਚੇਤਨਾ ਤੇ ਲੋਕਧਾਰਾ ਵਿਚ ਅਕਸਰ ਹੀ ਡੂੰਘੀਆਂ ਇਲਾਹੀ 
ਰਮਜ਼ਾਂ ਤੇ ਤਿੱਖੀਆਂ ਦੁਨਿਆਵੀ ਤਨਜ਼ਾਂ ਦਾ ਵਰਤਾਰਾ ਸ਼ਾਮਿਲ ਰਿਹਾ ਹੈ। 

ਇਸ ਸੈਦਰਭ ਵਿਚ ਸਾਡੇ ਇਲਾਹੀ ਪੁਰਖਿਆਂ ਨੇ “ਨਾਨਕ ਸਤਿਗੁਰਿ ਭੇਟਿਐ ਪੂਰੀ 
ਹੋਵੈ ਜੁਗਤਿ।। ਹਸੈੰਦਿਆ ਖੇਲੰਦਿਆ ਪੈਨੰਦਿਆ ਵਿਚੇ ਹੋਵੈ ਮੁਕਤਿ” ਜਿਹੇ ਇਲਾਹੀ 
ਪ੍ਰੇਰਣਾ ਨਾਲ ਸਾਨੂੰ ਇਕ ਨਵੀਂ ਜੀਵਨ ਜਾਚ ਤੇ ਜੀਵਨ ਸੇਧ ਦਿੱਤੀ ਹੈ। ਇਸ ਅਨੁਸਾਰ 

12/ ਹਸਦਿਆਂ ਦੇ ਘਰ ਵਸਦੇ 


ਪੰਜਾਬ ਸਭਿਆਚਾਰ ਤੇ ਜੀਵਨ ਸ਼ੇਲੀ ਵਿਚ ਇਕ ਪਾਸੇ ਅਧਿਆਤਮ ਦੀਆਂ ਜੁਗਤਿ, 
ਭੁਗਤਿ, ਮੁਕਤਿ ਜਿਹੀਆਂ ਰੱਬੀ ਰਮਜ਼ਾਂ ਵੀ ਹਨ ਅਤੇ ਦੂਜੇ ਬੈਨ੍ਹ ਹਾਸੇ-ਖੇੜੇ, ਅਖਾਣ, 
ਮੁਹਾਵਰਿਆਂ ਤੇ ਲੋਕ ਬੋਲੀਆਂ ਵਿਚ ਵਿਅਗ ਭਰਪੂਰ ਦੁਨਿਆਵੀ ਤਨਜ਼ਾਂ ਵੀ ਹਨ। 

ਬਸ ਇਸ ਸਭ ਕਾਸੇ ਨੂੰ ਸਮਝਣ ਵਾਸਤੇ ਪੁਰਖਿਆਂ ਦੇ ਬਚਨਾਂ 'ਤੇ ਕੌਨ ਧਰਕੇ ਮਨ 
ਨੂੰ ਰਹਾਉ ਦੇਣ ਤੇ ਟਿਕਾਉਣ ਦੀ ਲੋੜ ਹੈ। ਇਸ ਤੋਂ ਅੱਗੇ ਫਿਰ ਸਾਨੂੰ ਗੁਰ ਦੀ ਕ੍ਰਿਪਾ 
ਨਾਲ ਆਪਣੇ ਜੀਵਨ ਦੇ ਮੋਤਵ ਤੇ ਫ਼ਲਸਫ਼ੇ ਦੀ ਖ਼ੁਦ-ਬ-ਖ਼ੁਦ ਹੀ ਸਮਝ ਪੇਣੀ ਸ਼ੁਰੂ ਹੋ 
ਜਾਂਦੀ ਹੈ। ਸਗੋਂ ਜਦੋਂ ਮਨੁੱਖ ਸੋਝੀ ਦੇ ਘਰ ਆਉਂਦਾ ਹੈ ਤਾਂ ਇਸ ਪੜਾਅ 'ਤੇ ਆ ਕੇ ਉਸ 
ਦੇ ਫ਼ਰਨੇ , ਸੋਚ, ਵਿਚਾਰਧਾਰਾ ਤੇ ਮਨੋਬਿਰਤੀਆਂ ਆਪਣੇ-ਆਪ ਹੀ ਸਿੱਧੀਆਂ ਤੇ ਸਾਰਥਿਕ 
ਹੋਣੀਆਂ ਸ਼ੁਰੁ ਹੋ ਜਾਂਦੀਆਂ ਹਨ। 

ਫਿਰ ਇਸ ਪ੍ਰਸੈਗ ਵਿਚ ਜੱਗ-ਜ਼ਾਹਿਰ ਹੈ ਕਿ “ਸਤਿਗੁਰ ਹੋਇ ਦਇਆਲੁ ਤਾ ਦੁਖ ਨ 
ਜਾਣੀਐ।। ਸਤਿਗਰ ਹੋਇ ਦਇਆਲੁ ਤਾ ਹਰਿ ਰੋਗੁ ਮਾਣੀਐ” ਜਿਹੇ ਗੁਰਬਾਣੀ ਦੇ 
ਫ਼ਰਮਾਨ ਮਨੁੱਖਾ ਜੀਵਨ ਦੇ ਨਕ ਸੈਕਲਪਾਂ ਤੇ ਨਿਸ਼ਚਿਆਂ ਦਾ ਮੁਲ ਅਧਾਰ ਬਣ ਕੇ 
ਸਾਡੀ ਆਤਮਾ ਨੂੰ ਕਿੰਨੇ ਹੀ ਸਚਿਆਰੇ ਮਨੋਵੇਗਾਂ ਨਾਲ ਸਰਸ਼ਾਰ ਕਰ ਦਿੰਦੇ ਹਨ। ਇਸ 
ਤਰ੍ਹਾਂ ਹੀ ਸਾਡੇ ਪੁਰਖਿਆਂ ਤੇ ਵਡੇਰਿਆਂ ਦੇ ਨੀਤੀ-ਬਚਨ ਸਾਡੇ ਜੀਵਨ ਨੂੰ ਇਕ ਸ਼ਕਤੀ 
ਦੇ ਜਾਂਦੇ ਹਨ। 

ਖੇਰ! ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਸਮਾਜ ਵਿਚ ਹਰ ਕਿਸਮ ਤੇ ਹਰ ਸੁਭਾਅ 
ਦੇ ਬੰਦੇ ਮਿਲ ਜਾਂਦੇ ਹਨ, ਜਿਨ੍ਹਾਂ ਵਿਚ ਬੰਦੇ ਦੇ ਪਿਡ-ਰੁਪੀ ਸਰੀਰ ਵਿਚ “ਕਾਮਿ ਕਰੋਧਿ 
ਨਗਰ ਬਹੁ ਭਰਿਆ” ਅਨੁਸਾਰ ਇਕ ਬਾਰੁਦੀ ਮਾਦਾ ਭਰਿਆ ਪਿਆ ਹੈ। ਇਸ ਤਰ੍ਹਾਂ 
ਆਦਮੀ ਵਿਚ ਨੇਕੀ ਤੇ ਬਦੀ ਜਿਹੀਆਂ ਅਛਾਈਆਂ ਤੇ ਬੁਰਾਈਆਂ ਇਕੋ ਸਮੇਂ ਵਿੱਦਿਆਮਾਨ 
ਰਹਿੰਦੀਆਂ ਹਨ। ਜਦੋਂ ਕਿਸੇ ਸਮਾਜ ਵਿਚ ਸੁਚੱਜੀ ਸੋਚ ਤੇ ਸੁਚੱਜੇ ਕਾਰ ਵਿਹਾਰ ਦੇ ਔਸ਼ 
ਦਾ ਪਹਿਰਾ ਵਧ ਜਾਂਦਾ ਹੈ ਤਾਂ ਅਜਿਹੇ ਸਮਾਜ ਨੂੰ ਆਮ ਤੌਰ `ਤੇ ਰਾਮ-ਰਾਜ ਜਾਂ ਹਲੇਮੀ- 
ਰਾਜ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ। ਇਸ ਦੇ ਉਲਟ ਜਦੋਂ ਲੋਕਾਂ ਵਿਚ ਮਾੜੀ ਮਾਨਸਿਕਤਾ 
ਤੇ ਭੇੜੀਆਂ ਆਦਤਾਂ ਹਾਵੀ ਹੋ ਜਾਂਦੀਆਂ ਹਨ ਤਾਂ ਇਸ ਨੂੰ “ਰਾਖਸ਼ਸੀ-ਪਹਿਰਾ” ਕਿਹਾ 
ਜਾਂਦਾ ਹੈ। 

ਗੌਰਤਲਬ ਹੈ ਕਿ ਆਦਮਜਾਤ ਆਪਣੀਆਂ ਬਦਨੀਤੀਆਂ ਦੇ ਕਾਰਨ ਖੁਦ ਹੀ 
ਬਦਅਮਨੀ ਤੇ ਬੇਚੈਨੀ ਦਾ ਮਾਹੌਲ ਪੈਦਾ ਕਰਦੀ ਰਹਿੰਦੀ ਹੈ। ਸਪੱਸ਼ਟ ਹੈ ਕਿ ਇਉਂ ਮਨੁੱਖੀ 
ਸਮਾਜ ਵਿਚ ਇਸ ਸਾਰੇ ਚੜ੍ਹਾਅ-ਉਤਰਾਅ ਦੀ ਲੰਬੀ ਦਾਸਤਾਨ ਕਿਸੇ ਵੀ ਕੰਮ ਵਾਸਤੇ 
ਆਖਿਰ ਨੂੰ “ਆਪੇ ਫ਼ਾਥੜੀਏ ਤੇਨੂੰ ਕੰਣ ਛੁਡਾਵੇ' ਮੁਤਾਬਿਕ ਹੋ ਨਿਬੜਦੀ ਹੈ। ਇਸ ਤਰ੍ਹਾਂ 
ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਜਿਹੜੀਆਂ ਕੰਮਾਂ ਆਪਣੇ ਚੰਗੇ ਨਾਂਅ- 
ਥਾਂਅ ਛੱਡ ਜਾਂਦੀਆਂ ਹਨ, ਉਹ ਹੀ ਸਫ਼ਾ-ਹਸਤੀ 'ਤੇ ਰਹਿੰਦੀਆਂ ਹਨ। ਇਸ ਦੇ ਉਲਟ 


13/ ਹਸਦਿਆਂ ਦੇ ਘਰ ਵਸਦੇ 


ਜਿਹੜੀਆਂ ਕੰਮਾਂ ਦੀਆਂ ਮਾੜੀਆਂ ਖਸਲਤਾਂ ਤੇ ਮਾੜੇ ਕੌਮ ਹੌੰਦੇ ਹਨ, ਉਨ੍ਹਾਂ ਕੰਮਾਂ ਦਾ 
ਨਾਮੋ-ਨਿਸ਼ਾਨ ਵੀ ਨਹੀਂ ਰਹਿੰਦਾ। 

ਖੇਰ! ਅਕਾਲਿ ਪੁਰਖਿ ਦੀ ਅਪਾਰ ਕਿਰਪਾ ਰਹੀ ਹੈ ਕਿ ਦੁਨੀਆਂ ਦੇ ਇਉਂ ਹਿਲ ਚੁੱਕੇ 
ਅਣਸਾਵੇਂ ਤੇ ਅਣਸੁਖਾਵੇਂ ਨਿਜ਼ਾਮ ਨੂੰ ਠੀਕ ਕਰਨ ਵਾਸਤੇ “ਯੁਗ ਪੁਰਖ ਅਵਤਾਰ ਧਾਰਦੇ 
ਰਹੇ ਹਨ। ਫਿਰ ਇਹ “ਪਰਮ ਮਨੁੱਖ” ਫਿਰ ਕੁਕਦੀ-ਪੁਕਾਰਦੀ ਲੋਕਾਈ ਦੀ ਖਬਰਸਾਰ ਲੈਂਦੇ 
ਰਹੇ ਹਨ। ਜ਼ਾਹਿਰ ਹੈ ਕਿ ਆਪਣੇ ਪੁਰਖਿਆਂ ਤੇ ਵਡੇਰਿਆਂ ਤੋਂ ਜਿਹੜੀਆਂ ਕੰਮਾਂ ਕੋਈ ਨੇਕ 
ਨਸੀਹਤ ਤੇ ਸਬਕ ਲੈ ਲੈਂਦੀਆਂ ਹਨ, ਉਹ ਆਪਣੇ ਤੇ ਆਪਣੀਆਂ ਨਸਲਾਂ ਦੇ ਵਾਸਤੇ 
ਜ਼ਿੰਦਗੀ ਦੇ ਰਾਹ ਸੁਖਾਵੇਂ ਕਰ ਜਾਂਦੀਆਂ ਹਨ। ਇਉ' ਜਿਹੜੀ ਕੰਮ ਆਪਣੇ ਕੁਦਰਤੀ 
ਵਾਤਾਵਰਣ ਤੋਂ ਲੈ ਕੇ ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਿਕ ਮਾਹੌਲ ਨੂੰ ਥਾਵੇਂ- 
ਸਾਵੇਂ ਕਰਕੇ ਸੁਖਾਵਾਂ ਬਣਾ ਲੈਂਦੀ ਹੈ, ਉਹ ਸਮਾਜ-ਨਿਰਮਾਣ ਹਿਤ ਚੰਗੇ ਕਾਰਜ ਕਰ 
ਜਾਂਦੀ ਹੈ। ਇਉਂ ਖੁਸ਼ਹਾਲੀ ਤੇ ਹਾਸੇ-ਖੇੜੇ ਸਦੋਂ-ਸਦੋਂ ਉਸ ਕੰਮ ਦਾ ਨਸੀਬਾ ਬਣਦੇ ਹਨ। 

ਖੈਰ! ਖੁਸ਼ੀ-ਖੇੜਿਆਂ ਦੇ ਪ੍ਰਸੰਗ ਵਿਚ ਇਹ ਵੀ ਕੋਈ ਅਤਿਕਥਨੀ ਨਹੀਂ ਕਿ ਕਾਦਰ 
ਦੀ ਕੁਦਰਤ ਦੀ ਇਹ ਬੜੀ ਸ਼ਫ਼ਕਤ ਰਹੀ ਹੈ ਕਿ ਖੁਸ਼ਹਾਲੀ, ਖੂਬਸੂਰਤੀ ਤੇ ਹਾਸਾ-ਖੇੜਾ 
ਇਸ ਦੇ ਕਣ-ਕਣ ਵਿਚ ਛੁਪਿਆ ਹੋਇਆ ਹੈ; ਬਸ ਸਿਰਫ਼ ਕੋਈ ਦੇਖਣ-ਸਣਨ ਵਾਲਾ 
ਚਾਹੀਦਾ ਹੈ। ਸਗੋਂ ਰੱਬ ਦੀ ਰਜ਼ਾ ਵਿਚ ਰਹਿਣ ਵਾਲੇ ਹਾਸੇ-ਖੁਸ਼ੀਆਂ ਦੇ ਵਣਜਾਰੇ ਤਾਂ 
ਰੋਣੀਆਂ ਸੂਰਤਾਂ ਨੂੰ ਵੀ ਹਸਾ ਦਿੰਦੇ ਹਨ ਤੇ ਝੋਰੇ ਦੇ ਮਾਰੇ ਤੇ ਰੋਣ-ਧੋਣ ਵਾਲੇ ਲੋਕ ਆਪਣੇ 
ਦੁਆਲੇ ਗਮਗੀਨੀ ਦਾ ਮਾਹੌਲ ਬਣਾ ਲੈਂਦੇ ਹਨ। ਇਸ ਪ੍ਰਥਾਇ ਸਾਡੇ ਸਭਿਆਚਾਰ ਵਿਚ 
“ਹਸਦਿਆਂ ਦੇ ਘਰ ਵਸਦੇ ਤੇ ਰੌਂਦਿਆਂ ਦੇ ਖਾਨੇ ਖਰਾਬ” ਜਿਹੀ ਇਕ ਲਕੋਕਤੀ ਪ੍ਰਚਲਿਤ 
ਹੈ। ਫਿਰ ਵਿਦਵਾਨਾਂ ਨੇ ਤਾਂ ਇਹ ਵੀ ਕਿਹਾ ਹੈ ਕਿ ਜਦੋਂ ਤੁਸੀਂ ਹਸਦੇ ਹੋ ਤਾਂ ਦੁਨੀਆਂ 
ਤੁਹਾਡੇ ਨਾਲ ਹਸਦੀ ਹੈ, ਪਰ ਰੋਂਦੇ ਤੁਸੀਂ ਇਕੱਲੇ ਹੀ ਹੋ। 

ਬਹਿਰਹਾਲ, ਦੁਨੀਆਂ ਦੀ ਇਹ ਵੀ ਮਾਨਤਾ ਹੈ ਕਿ ਸ਼ੁਸ਼ੀ ਜਾਂ ਪ੍ਰਸੈਨਤਾ ਦਾ ਤੁਅਲਕ 
ਸਿੱਧਾ ਬਦੇ ਦੀ ਆਤਮਾ ਤੇ ਮਾਨਸਿਕਤਾ ਨਾਲ ਹੁੰਦਾ ਹੈ। ਈਸਾ ਮਸੀਹ ਤੋਂ ਵੀ ਕੋਈ 
ਅੱਠ-ਦਸ ਸਦੀਆਂ ਪਹਿਲਾਂ ਕਈ ਯੂਨਾਨੀ ਵਿਦਵਾਨਾਂ ਨੇ “ਸਾਉਂਡ ਮਾਈਂਡ ਇਨ 
ਸਾਉਂਡ ਬੱਡੀ” ਜਿਹੀ ਸਾਨੂੰ ਇਹ ਸੋਝੀ ਦਿੱਤੀ ਹੈ ਕਿ ਅਰੋਗ ਸਰੀਰ ਵਿਚ ਅਰੋਗ ਮਨ ਦਾ 
ਵਾਸਾ ਹੁੰਦਾ ਹੈ। ਇਹ ਮਹਾਨ ਵਿਦਵਾਨ ਤੇ ਚਿੰਤਕ ਆਪਣੇ ਇਸ ਜਗਤ ਪ੍ਰਸਿੱਧ ਸਿਧਾਂਤ 
ਨਾਲ ਸਿੱਧ ਕਰ ਗਏ ਹਨ ਕਿ ਜੇ ਦੇਹ ਅਰੋਗਤਾ ਹੋਵੇ ਤਾਂ ਸਮਝੋ ਦੁਨੀਆਂ ਦੀਆਂ ਸਾਰੀਆਂ 
ਨਿਆਮਤਾਂ ਤੁਹਾਡੀ ਅਰਦਲ” ਵਿਚ ਖੜ੍ਹੀਆਂ ਹੈਦੀਆਂ ਹਨ ਅਤੇ ਇਸ ਦੇ ਉਲਟ ਜੇ 
ਸਿਹਤ ਹੀ ਠੀਕ ਨਾ ਹੋਵੇ ਤਾਂ ਸਮਝੋ ਖੁਸ਼ੀਆਂ ਤੁਹਾਡੀ 'ਸਰਦਲ” 'ਤੇ ਵੀ ਨਹੀਂ ਚੜ੍ਹ ਦੀਆਂ। 

ਨਰੋਈ ਮਾਨਸਿਕਤਾ ਤੇ ਦੇਹ ਅਰੋਗਤਾ ਦੇ ਸਬੈਧ ਵਿਚ ਕੋਈ 15-20 ਸਾਲ ਹੋਏ ਕਿ 
ਮੈਂ ਦਮਦਮਾ ਸਾਹਿਬ ਦੇ ਸਰੋਵਰ ਵਿਚ ਇਕ ਗੁਰਮੁਖ ਸੱਜਣ ਨੂੰ ਇਸ਼ਨਾਨ ਕਰਦੇ ਸਮੇਂ 


14/ ਹਸਦਿਆਂ ਦੇ ਘਰ ਵਸਦੇ 


ਕਹਿੰਦੇ ਸੁਣਿਆ ਸੀ ਕਿ 'ਸੱਚੇ ਪਾਤਿਸ਼ਾਹ ਤੋਦਰਸਤੀ ਬਖਸ਼ੀ ਰੱਖੀਂ; ਨਹੀਂ ਤਾਂ, ਬੇਸ਼ੱਕ 
ਲੱਕੜਾਂ ਵਿਚ ਦੇ ਦੇਈਂ”। ਇਸ ਪ੍ਰਥਾਇ ਇਉਂ ਹੀ ਇਸਲਾਮ ਦੇ ਪੈਰੋਕਾਰਾਂ ਸਬੈਧੀ ਵੀ 
ਪ੍ਰਸਿੱਧ ਹੈ ਕਿ ਮੁਸਲਮਾਨ ਆਪਣੀ ਅਰਦਾਸ ਵਿਚ ਸਭ ਤੋਂ ਪਹਿਲਾਂ ਦੇਹ ਅਰੋਗਤਾ 
ਮੋਗਦੇ ਹਨ। 

ਖੇਰ! ਨਰੋਈ ਮਾਨਸਿਕਤਾ ਤੇ ਦੇਹ ਅਰੋਗਤਾ ਦੇ ਸੈਦਰਭ ਵਿਚ ਮਨੁੱਖੀ ਜੀਵਨ ਵਿਚ 
ਸਦਾਚਾਰ ਤੇ ਆਚਰਣ ਨੂੰ ਸਮਾਜ ਚਿੰਤਕਾਂ ਨੇ ਬੜੀ ਅਹਿਮੀਅਤ ਦਿੱਤੀ ਹੈ। ਇਸ 
ਪ੍ਰਥਾਇ ਉਨ੍ਹਾਂ ਦਾ ਮੈਨਣਾ ਹੈ ਕਿ ਜੇ ਧਨ ਚਲਾ ਜਾਵੇ ਤਾਂ ਕੋਈ ਨੁਕਸਾਨ ਨਾ ਸਮਝੋ ਤੇ 
ਜੇ ਸਿਹਤ ਚਲੀ ਜਾਵੇ ਤਾਂ ਕੁਝ ਕੁ ਨੁਕਸਾਨ ਹੋਇਆ ਸਮਝੋ; ਪਰ ਜੇ ਸਦਾਚਾਰ ਤੇ 
ਇਖਲਾਕ ਹੀ ਗੁਆਚ ਜਾਵੇ ਤਾਂ ਸਮਝੋ ਤੁਹਾਡੇ ਪੱਲੇ ਕੁਝ ਵੀ ਨਹੀਂ ਰਿਹਾ। 

ਇਸ ਲਈ ਸਾਡੇ ਪੁਰਖਿਆਂ ਤੇ ਵਡੇਰਿਆਂ ਨੇ ਸਮਾਜ ਵਿਚ ਨੈਤਿਕ ਤਾਬੀਰ ਤੋਂ 
ਤਾਮੀਰ ਕਾਇਮ ਕਰਨ ਵਾਸਤੇ ਬੇਐਤ ਘਾਲਣਾਵਾਂ ਘਾਲੀਆਂ ਹਨ। ਉਨ੍ਹਾਂ ਨੇ ਆਪਣੇ 
ਜੀਵਨ ਫ਼ਲਸਫ਼ੇ ਤੇ ਮਿਸਾਲਾਂ ਦੁਆਰਾ ਸਾਨੂੰ ਬਹੁਤ ਹੀ ਨਿਆਮਤੀ ਨਸੀਹਤਾਂ ਦਿੱਤੀਆਂ 
ਹਨ। ਉਨ੍ਹਾਂ ਨੇ ਸਾਨੂੰ ਆਪਣੇ ਜੀਵਨ ਵਿਚ ਸਾਰਥਿਕ ਸੋਚ ਅਨੁਸਾਰ ਪੁਰਸ਼ਾਰਥ ਤੇ 
ਪਰਮਾਰਥ ਦੇ ਕਾਰਜ ਕਰਨ ਜਿਹੇ ਅਨੇਕਾਂ ਉਪਦੇਸ਼ ਦਿੱਤੇ ਹਨ। 

ਇਹ ਮਾਰਗ ਬੇਸ਼ੱਕ ਮੁਸ਼ਕਿਲ ਵੀ ਹੋਵੇ, ਪਰ ਪੁਰਸ਼ਾਰਥ ਤੇ ਪਰਸੁਆਰਥ ਦੇ ਰਸਤੇ 'ਤੇ 
ਚਲਣ ਲਈ ਸਾਡਾ ਦਿੜ ਨਿਸ਼ਚਾ ਤੇ ਨਿਸ਼ਾਨਾ ਹੋਣਾ ਚਾਹੀਦਾ ਹੈ। ਇਸ ਵਾਸਤੇ ਜ਼ਰੂਰੀ 
ਹੈ ਕਿ ਅਸੀਂ ਆਪਣੇ ਪੁਰਖਿਆਂ ਵਲੋਂ ਸਮੇਂ ਦੀ ਹਿੱਕ 'ਤੇ ਪਾਈਆਂ ਪੇੜਾਂ ਨੂੰ ਨਿਹਾਰੀਏ ਤੇ 
ਉਨ੍ਹਾਂ ਦੇ ਨਕਸ਼ੇ-ਕਦਮ `ਤੇ ਚਲਣ ਦੀ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਉਨ੍ਹਾਂ ਦੇ ਮਹਾਨ 
ਫ਼ਲਸਫ਼ੇ ਤੇ ਸੈਘਰਸ਼ੀ ਜੀਵਨ ਤੋਂ ਕੋਈ ਸਬਕ ਲੈ ਸਕੀਏ। 

ਖੇਰ! ਸੋਹਣੇ ਸਮਾਜ, ਸੋਹਣੇ ਸਭਿਆਚਾਰ ਤੇ ਹਾਸੇ-ਖੁਸ਼ੀਆਂ ਦੇ ਚਲ ਰਹੇ ਇਸ 
ਪ੍ਰਸੈਗ ਵਿਚ ਆਦਮਜ਼ਾਤ ਵਾਸਤੇ ਖੁਬਸੁਰਤੀ ਤੇ ਖੁਸ਼ੀ ਦੀ ਸਿਰਜਣਾ ਕਰਨ ਸਮੇਂ ਕਾਦਰ 
ਨੇ ਕੁਦਰਤ ਵਿਚ ਕੋਈ ਕਮੀ ਨਹੀਂ ਰੱਖੀ। ਬਸ ਇਸ ਇਲਾਹੀ ਬਖਸ਼ਿਸ਼ ਨੂੰ ਅਨੁਭਵ ਕਰਨ 
ਵਾਲਾ ਸੋਹਣਾ ਮਨ ਤੇ ਸੁਹੱਪਣ ਨੂੰ ਦੇਖਣ ਵਾਲੀ ਅੱਖ ਚਾਹੀਦੀ ਹੈ, ਤਾਂ ਕਿ ਬੰਦਾ 
ਆਪਣੇ ਆਲੇ-ਦੁਆਲੇ ਸੁਹੱਪਣ ਦੇ ਨਜ਼ਾਰੇ ਦੇਖ ਸਕੇ ਤੇ ਆਪਣੇ ਜੀਵਨ ਵਿਚ ਖੁਸ਼ੀਆਂ 
ਦੀਆਂ ਠੰਡੀਆਂ ਫੁਹਾਰਾਂ ਮਾਣ ਸਕੇ। 

ਇਸ ਪ੍ਰਸੈਗ ਵਿਚ ਜ਼ਾਹਿਰ ਹੈ ਕਿ ਨਰੋਈ ਮਾਨਸਿਕਤਾ ਦਾ ਸਿੱਧਾ ਸਬੈਧ ਨਿਰਸੈਦੇਹ 
ਮਨੁੱਖ ਦੀ ਖੁਸ਼ੀ ਤੇ ਤੋਦਰਸਤੀ ਨਾਲ ਜੁੜਦਾ ਹੈ। ਇਹ ਹੀ ਕਾਰਨ ਹੈ ਕਿ ਸਬਰ-ਸੈਤੋਖੀ 
ਮਾਨਸਿਕਤਾ ਵਾਲੇ ਮਿਹਨਤੀ-ਮਜ਼ਦੂਰ ਤੇ ਗਰੀਬ ਲੋਕ ਆਮ ਤੌਰ 'ਤੇ ਭੁਖ-ਭੋਖੜੇ ਦੇ 
ਬਾਵਜੂਦ ਵੀ ਰਿਸ਼ਟ-ਪੁਸ਼ਟ ਤੇ ਤਕੜੇ ਹੈਦੇ ਹਨ। ਜਦੋਂ ਕਿ ਅਤ੍ਰਿਪਤ ਜਿਹੀਆਂ ਖ਼ਾਹਿਸ਼ਾਂ 
ਵਾਲੇ ਲੌਕ ਅਕਸਰ ਧਨ-ਪਦਾਰਥਾਂ ਨਾਲ ਰੱਜੇ-ਪੁੱਜੇ ਹੋਣ ਦੇ ਬਾਵਜੂਦ ਵੀ ਸਿਹਤਮੇਦ 


15/ ਹਸਦਿਆਂ ਦੇ ਘਰ ਵਸਦੇ 


ਨਹੀਂ ਹੁੰਦੇ। ਸਗੋਂ ਉਹ ਕਿੰਨੇ ਹੀ ਮਾਨਸਿਕ ਤੇ ਸਰੀਰਕ ਰੋਗਾਂ ਵਿਚ ਗਰੱਸੇ ਪਏ ਹੁੰਦੇ ਹਨ। 

ਇਸ ਸਬੰਧ ਵਿਚ ਹੋਰ ਤਾਂ ਹੋਰ ਪੈਛੀ ਤੇ ਜਨਰ ਵੀ ਖੁਸ਼ੀ ਦੇ ਅਨੁਭਵਾਂ ਨੂੰ ਮਹਿਸੂਸ 
ਕਰਦੇ ਹਨ। ਖੁਸ਼ਗਵਾਰ ਮੰਸਮ ਵਿਚ ਪੋਛੀਆਂ ਦਾ ਚਹਿਕਣਾ ਵਧ ਜਾਂਦਾ ਹੈ ਤੇ ਜਾਨਵਰ 
ਰਿਸ਼ਟ-ਪੁਸ਼ਟ ਹੋ ਜਾਂਦੇ ਹਨ। ਵਿਗਿਆਨੀਆਂ ਦਾ ਮੋਨਣਾ ਹੈ ਕਿ ਸੈਗੀਤਕ ਮਾਹੌਲ ਵਿਚ 
ਦੁਧਾਰ ਪਸ਼ੂਆਂ ਦਾ ਦੁੱਧ ਵਧ ਜਾਂਦਾ ਹੈ। ਇਸ ਪ੍ਰਥਾਇ ਸਾਡੇ ਪੱਡੂ ਸਮਾਜ ਦਾ ਪੁਰਾਣਾ 
ਅਨੁਭਵ ਹੈ ਕਿ ਸਾਉਣ-ਭਾਦੋਂ ਵਿਚ ਪਸ਼ੂ ਖੁੱਲ੍ਹਾ-ਡੁੱਲ੍ਹਾ ਚਰਨ ਦੇ ਬਾਵਜੂਦ ਵੀ ਲਿੱਸੇ 
ਲਗਦੇ ਹਨ ਕਿਉਂਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਉਨ੍ਹਾਂ ਨੇ ਬਹੁਤ ਥੋੜ੍ਹੇ ਖੇਤਰ ਵਿਚ ਘਾਹ 
ਚਰਿਆ ਹੈ। ਇਸ ਦੇ ਉਲਟ ਜੇਠ-ਹਾੜ ਵਿਚ ਘਾਹ ਬੂਟ ਘੱਟ ਹੋਣ ਦੇ ਬਾਵਜੂਦ ਵੀ 
ਜਾਨਵਰ ਤਕੜੇ ਹੋ ਜਾਂਦੇ ਹਨ ਕਿਉਂਕਿ ਪਸ਼ੂਆਂ ਨੂੰ ਲਗਦਾ ਹੈ ਕਿ ਉਨ੍ਹਾਂ ਨੇ ਬਹੁਤ ਖੇਤਰ 
ਵਿਚ ਘਾਹ ਚਰ ਲਿਆ ਹੈ। ਇਸ ਤਰ੍ਹਾਂ ਬੰਦੇ ਤਾਂ ਕੀ ਪਸ਼ੂਆਂ ਦੀ ਖੁਸ਼ੀ ਦਾ ਸਬੰਧ 
ਤੰਦਰਸਤੀ ਨਾਲ ਜੁੜਦਾ ਹੈ। 

ਬਹਿਰਹਾਲ, ਇਹ ਵੀ ਇਕ ਵਿਡਬਣਾ ਹੈ ਕਿ ਲੋਕਾਂ ਨੂੰ ਮਾਨਸਿਕ ਖੁਸ਼ੀ ਤੇ ਸਿਹਤਮੇਦੀ 
ਸਬੰਧੀ ਕੋਈ ਗੱਲ ਸਮਝਾਉਣੀ ਬਸ 'ਮੱਝ ਅੱਗੇ ਬੀਨ ਵਜਾਉਣ” ਵਾਂਗੂੰ ਹੀ ਹੋ ਗਈ ਹੈ। 
ਸਗੋਂ ਸਾਡਾ ਅਜੋਕਾ ਸਮਾਜ ਅੰਗ ਬੁਝਾਉਣ ਵਾਲਿਆਂ ਵਾਂਗੂੰ ਬੇਲੋੜੀ ਜਿਹੀ ਕਾਹਲੀ ਦੇ 
ਵਿਚ ਵਾਹੋ-ਦਾਹੀ ਭੱਜਿਆ ਫਿਰਦਾ ਹੈ। ਫਿਰ ਕਿਸੇ ਨੂੰ ਵੀ ਦੇਖ ਲਵੋ, ਉਹ ਇਉਂ ਭੱਜਾ- 
ਨੱਠਾ ਫਿਰਦਾ ਹੈ ਜਿਵੇਂ ਕਿ ਪੁਛ ਨੂੰ ਅੱਗ ਲੱਗੀ ਹੋਵੇ। ਸੋ ਕੋਈ ਕੌਮਕਾਰ ਕੀਤੇ ਤੋਂ` ਬਿਨਾਂ 
ਹੀ 'ਬੇਮਤਲਬ ਹੀ ਮਸ਼ਰੁਫ਼' ਰਹਿਣ ਦੀ ਸਾਡੀ ਇਸ ਵਿਕੌਲਿਤਰੀ ਜਿਹੀ ਆਦਤ ਨੇ ਸੈਸਾਰ 
ਭਰ ਵਿਚ ਸਾਡੀ ਇਕ ਗਲਤ ਜਿਹੀ ਪਛਾਣ ਬਣਾ ਦਿਤੀ ਹੈ। 

ਇਸ ਪ੍ਰਸੈਗ ਵਿਚ ਸਾਡੀ ਇਹ ਸਾਰੀ ਘੜੀਆਂ ਦੀ ਸੂਈ ਮਾਫ਼ਕ ਤੇਜ਼-ਰਫਤਾਰੀ ਤੇ 
ਇਕ-ਦੂਜੇ ਤੋਂ ਅੱਗੇ ਲੰਘਣ ਦੀ ਬਰਕਰਾਰੀ ਸਾਨੂੰ ਭਜਾਈ ਫਿਰਦੀ ਹੈ। ਇਸ ਸਬੋਧ ਵਿਚ 
ਸ਼ਾਇਰ ਸ਼ਿਵ ਕੁਮਾਰ ਨਿਜ਼ਾਮ ਅਨੁਸਾਰ ਸਭ ਇਸੀ ਧੁਨ ਮੇਂ ਭਾਗੇ ਜਾਤੇ ਹੈਂ; ਕੋਈ ਆਗੇ 
ਨਿਕਲ ਨਾ ਜਾਏ ਕਹੀਂ” ਜਿਹਾ ਸਾਡੀ ਜ਼ਿੰਦਗੀ ਦੇ ਇਹ ਰੇਲੋ-ਪੇਲੇ ਸਾਨੂੰ ਬੇਚੈਨ ਤੇ ਪ੍ਰੇਸ਼ਾਨ 
ਕਰੀ ਰੱਖਦੇ ਹਨ। ਫਿਰ ਅਸੀਂ ਉਪਰਾਮ ਆਸ਼ਿਕਾਂ ਵਾਂਰੂ ਦਿਨ-ਰਾਤ “ਮਿਸ ਮਾਇਆ” ਦੀ 
ਭਾਲ ਵਿਚ ਖੁਦ ਹੀ ਅੱਡੀਆਂ-ਗੋਡੇ ਰਗੜਦੇ ਫਿਰਦੇ ਹਾਂ। ਫਿਰ ਉਤੋ' ਸਿਤਮ ਇਹ ਹੈ ਕਿ 
ਅਸੀਂ ਆਪਣੀ ਇਸ ਆਪ ਸਹੇੜੀ ਕਿਸਮਤ ਦੀ ਸਿਤਮਗਰੀ ਦਾ ਦੋਸ਼ ਦੂਜੇ 'ਤੇ ਮੜ੍ਹਦੇ 
ਰਹਿੰਦੇ ਹਾਂ। 

ਇਸ ਪ੍ਰਸੈਗ ਵਿਚ ਅੱਜਕੱਲ੍ਹ ਅਸੀਂ ਪੈਸੇ-ਟਕੇ ਦੀ ਇਨੀ ਅਹਿਮੀਅਤ ਬਣਾ ਲਈ ਹੈ 
ਕਿ 'ਪਰਸੁ ਪਰਸਾ ਪਰਸ-ਰਾਮ” ਹੋ ਗਿਆ ਹੈ। ਬਸ ਰੁਪੱਈਆ ਹੀ ਸਾਡਾ ਪਿਓ ਤੇ ਖੁਦਾ ਬਣ 
ਗਿਆ ਹੈ। ਇਸ ਸਬੰਧ ਵਿਚ ਬਹੁਤ ਦੇਰ ਪਹਿਲਾਂ ਇਕ ਫਿਲਮ 'ਸੱਟਾ ਬਜ਼ਾਰ” ਬਣੀ ਸੀ। 
ਉਸ ਦਾ ਇਕ ਗਾਣਾ ਇਹ ਸੀ ਕਿ 'ਚਾਂਦੀ ਕੇ ਚੰਦ ਸਿੱਕੋਂ ਕੇ ਬਦਲੇ ਈਮਾਨ ਕੌ ਬੇਚਾ 


16/ ਹਸਦਿਆਂ ਦੇ ਘਰ ਵਸਦੇ 


ਜਾਤਾ ਹੈ, ਇਨਸਾਨ ਕੋ ਬੇਚਾ ਜਾਤਾ ਹੈ, ਭਗਵਾਨ ਕੋ ਬੇਚਾ ਜਾਤਾ ਹੈ'। ਅੱਜ ਇਸ 
ਗਾਣੇ ਦੇ ਪਿੱਛੇ ਛਿਪੀ ਸਚਾਈ ਬਹੁਤ ਹੀ ਘਿਨੰਣੇ ਰੁਪ ਵਿਚ ਸਾਡੇ ਸਾਹਮਣੇ ਆ ਰਹੀ ਹੈ, 
ਜਦੋਂ ਕਿ ਦੇਸ਼ ਦੇ ਰਹਿਬਰ ਖ਼ੁਦ ਹੀ ਰਾਹਜ਼ਨ ਬਣ ਰਹੇ ਹਨ ਤੇ ਇਉਂ ਕੰਮ ਦੇ ਰੱਖਿਅਕ ਵੀ 
ਭੱਖਿਅਕ ਬਣ ਗਏ ਹਨ। 

ਅੱਜ ਹਾਲਤ ਇਹ ਹੈ ਕਿ ਜਿਸ ਕੋਲ ਰਪੱਈਆਂ ਦਾ ਭੰਡਾਰ ਹੈ, ਉਹ ਹੀ ਭਗਵਾਨ 
ਹੈ ਤੇ ਜੋ ਕੰਗਾਲ ਹੈ; ਉਹ ਬਸ ਚਰਖੇ ਦੀ ਮਾਲ੍ਹ ਹੈ। ਇਸ ਸੈਦਰਭ ਵਿਚ ਮੇਰੇ ਪਾਪਾ ਜੀ ਸੁ. 
ਅਜਮੇਰ ਸਿੰਘ ਆਪਣੀ ਜ਼ਿੰਦਗੀ ਦੇ ਤਲਖ ਤਜਰਬੇ ਦੇ ਅਧਾਰ 'ਤੇ ਬੜੇ ਵਿਅਗ ਨਾਲ 
ਸਾਡੀ ਇਸ ਲੋਕ ਸਿਆਣਪ ਦਾ ਜ਼ਿਕਰ ਕਰਿਆ ਕਰਦੇ ਸਨ:- 

ਪੈਸਾ ਹੀ ਰੈਗ ਰੁਪ ਹੈ, ਪੈਸਾ ਹੀ ਮਾਲ ਹੈ 
ਪੈਸਾ ਨਾ ਹੋ ਤੋਂ, ਆਦਮੀ ਚਰਖੇ ਕੀ ਮਾਲੂਹ ਹੈ। 

ਬਸ ਸਾਡੀ ਇਸ ਬੇਮਤਲਬ ਜਿਹੇ ਦੀ ਆਪੋ-ਧਾਪੀ ਵਿਚ ਇਕ-ਦੂਜੇ ਦੀ ਲਤੜਾ- 
ਲਿਤਾੜੀ ਦਾ ਕੁਲ ਮਿਲਾ ਕੇ ਮਫ਼ੁਮ-ਮਤਲਬ ਕਿਸੇ ਸ਼ਾਇਰ ਦੇ ਸ਼ਬਦਾਂ ਵਿਚ ਇਹ ਬਣਦਾ 
ਹੈ ਕਿ ਮੇਰੀ ਦੀਵਾਰ ਉਸਕੀ ਦੀਵਾਰ ਸੇ ਉਚੀ ਬਣੇ'। ਇਥੇ ਹੀ ਬਸ ਨਹੀਂ ਸਾਡੀਆਂ 
ਅਜਿਹੀਆਂ ਹੀ ਮਾਨਸਿਕ ਤੇ ਸਮਾਜਿਕ ਪ੍ਰਵਿਰਤੀਆਂ ਵਿਚੋਂ ਹਾਸੇ-ਖੁਸ਼ੀਆਂ ਦੀ ਥਾਂ ਸਾਡੇ 
ਵਿਚ ਹਸਦ ਤੇ ਈਰਖਾ ਉਪਜਦੀ ਹੈ ਤੇ ਅਸੀਂ ਕਾਕਰੋਚਾਂ ਵਾਂਰਹ ਇਕ-ਦੂਜੇ ਦੀਆਂ ਟੰਗਾਂ 
ਖਿੱਚਣ 'ਤੇ ਲੱਗੇ ਰਹਿੰਦੇ ਹਾਂ ਇਸ ਸਬੋਧ ਵਿਚ ਸਾਡੇ ਇਸ ਕੋਝੇ ਸਮਾਜਿਕ ਨਜ਼ਰੀਏ ਤੋਂ 
ਦੇਖੀਏ ਤਾਂ ਕਿਸੇ ਸ਼ਾਇਰ ਦਾ ਇਹ ਕਥਨ “ਇਸ ਸ਼ਹਿਰ ਮੇਂ ਘਰ ਬਨਾਂ ਕੇ ਤੋਂ ਦੇਖੀਏ; ਦੋਸਤ 
ਖ਼ੁਦ ਹੀ ਬੁਨਿਆਦ ਕੇ ਪੱਥਰ ਉਠਾ ਲੇ ਜਾਏਂਗੇ' ਸਾਡੇ ਪੁਰੇ ਚਲਣ ਤੇ ਚਰਿਤਰ ਦਾ ਬਾਖੂਬੀ 
ਚਿਤਰਣ ਕਰਦਾ ਹੈ। 

ਹੋਰ ਤਾਂ ਹੋਰ, ਸਗੋਂ “ਅੱਰੋਂ ਕੋ ਨਸੀਹਤ ਖੁਦ ਮੀਆਂ ਫ਼ਸੀਹਤ” ਦੇ ਅਖਾਣ ਅਨੁਸਾਰ 
ਹੁਣ ਤਾਂ ਸਾਡੇ ਧਾਰਮਿਕ ਬਾਬੇ ਵੀ ਗੁਰਬਾਣੀ ਦੀ ਸੈਥਾ ਪੜ੍ਹਾਉਂਦੇ-ਪੜ੍ਹਾਉਂਦੇ ਖੁਦ 
ਮਾਇਆਧਾਰੀ ਬਣ ਗਏ ਹਨ। ਉਹ ਮਾਇਆ ਇੱਕਠੀ ਕਰਨ ਦੇ ਜੁਗਾੜ ਵਿਚ ਵਿਦੇਸ਼ਾਂ 
ਨੂੰ ਹਵਾਈ ਵਹੀਰਾਂ ਘੱਤਦੇ ਦਿਸਦੇ ਹਨ। ਇਸ ਪ੍ਰਸੈਗ ਵਿਚ ਤੁਸੀਂ ਕਦੇ ਵੀ ਵੇਖ ਲੈਣਾ ਕਿ 
ਸਾਡੇ ਕੀਰਤਨੀਏ ਅਕਸਰ ਹੀ ਸੀ ਗੁਰ ਗੰਥ ਸਾਹਿਬ ਦੇ ਅਖੀਰ 'ਤੇ ਔਕਿਤ ਨੰਵੇ 
ਪਾਤਿਸ਼ਾਹ ਦੇ ਸਲੋਕਾਂ ਅਨੁਸਾਰ “ਬੰਦੇ ਦੀ ਨਾਸ਼ਵਾਨਤਾ” ਤੇ ਉਸ ਦੀ ਮਾਇਆ ਦੀ 
ਦਮਾ-ਦਮ ਪ੍ਰਾਪਤੀ ਦੀ ਮਗ ਦੀ ਨਸ਼ਵਰਤਾ ਸਮਝਾਉਂਦੇ-ਸਮਝਾਉਂਦੇ ਆਮ ਤੌਰ 'ਤੇ ਹੀ 
ਅਰਦਾਸ ਅਤੇ ਹੁਕਮਨਾਮੇ ਤੋਂ ਪਹਿਲਾਂ ਹੀ ਆਪਣ ਢੋਲਕੀ, ਵਾਜੇ ਤੇ ਮਾਇਆ ਦੇ 
ਚੜ੍ਹਾਵੇ ਸਾਂਭ-ਸਮੇਟ ਕੇ ਰਫੁ ਚੱਕਰ ਹੁੰਦੇ ਦਿਸਦੇ ਹਨ। 

ਖੇਰ! ਅਸੀਂ ਸਮਝਦੇ ਤਾਂ ਸਾਰੇ ਹੀ ਹਾਂ ਕਿ 'ਗਿੱਦੜਾਂ ਦੀ ਕਾਹਲੀ ਨਾਲ ਬੇਰ ਨਹੀਂ 
ਪਕਦੇ' ਅਤੇ “ਕਾਹਲੀ ਅੰਗੇ ਟੋਏ” ਹੀ ਹੁੰਦੇ ਹਨ; ਪਰ ਸਾਨੂੰ ਕਿਹੜਾ ਮਾਈ ਦਾ ਲਾਲ ਇਹ 


17/ ਹਸਦਿਆਂ ਦੇ ਘਰ ਵਸਦੇ 


ਗੱਲ ਸਮਝਾਵੇ। ਸਗੋਂ ਕੋਈ ਚੰਗੀ ਜਾਂ ਨੇਕ ਨਸੀਹਤ ਤਾਂ ਸਾਡੇ ਵਾਸਤੇ “ਚਿਕਨੇ ਘੜੇ ਤੇ 
ਪਾਣੀ” ਪੈਣ ਦੇ ਬਰਾਬਰ ਹੀ ਹੈ। ਇਸ ਸਬੋਧ ਵਿਚ ਇਹ ਅਤਿਕਥਨੀ ਨਹੀਂ ਹੋਵੇਗੀ ਕਿ 
ਅਜ “ਹਰੀ, ਵਰੀ ਤੇ ਕਰੀ” ਭਾਵ ਕਾਹਲੀ, ਚਿੰਤਾ ਤੇ ਚਟਪਟੇ ਮਸਾਲੇ ਤਕਰੀਬਨ ਹਰ ਬੰਦੇ 
ਦੀ ਹੋਣੀ ਬਣ ਕੇ ਉਸ ਦੇ ਜੀਵਨ ਦਾ ਅਧਾਰ ਹੀ ਬਣ ਚੁੱਕੇ ਹਨ। ਜਦੋਂ ਕਿ ਸਮਾਜ 
ਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਭੱਜ-ਦੌੜ ਵਾਲੀ ਤਰਜ਼ੇ-ਜ਼ਿੰਦਗੀ ਤਾਂ 
ਆਦਮੀ ਦੀ ਸਭ ਤੋਂ ਵੱਡੀ ਦੁਸ਼ਮਣ ਹੈਦੀ ਹੈ। 

ਇਸ ਪ੍ਰਸੈਗ ਵਿਚ ਅੱਜ ਤੁਸੀਂ ਕਿਸੇ ਪਾਸੇ ਵੀ ਵੇਖ ਲਵੋ , ਬੰਦੇ ਨੂੰ ਲੌੜੋਂ ਵੱਧ ਤਰਲੋਂ- 
ਮੱਛੀ ਤੇ ਕਾਹਲੀ ਪਈ ਹੋਈ ਹੈ। ਹੋਰ ਲੰਮੀ-ਚੰੜੀ ਗੱਲ ਤਾਂ ਛੱਡੋਂ ; ਸਗੋਂ ਕੋਈ ਵੀ ਰੇਲਵੇ 
ਫਾਟਕ ਲੱਗਾ ਵੇਖ ਲਵੋ। ਤਕਰੀਬਨ ਹਰ ਕੋਈ ਬੇਮਤਲਬ ਜਿਹੀ ਕਾਹਲ ਵਿਚ ਆਪਣ 
ਸਾਈਕਲ, ਸਕੂਟਰ ਜਾਂ ਫਿਰ ਰਿਕਸ਼ੇ ਨੂੰ ਵੀ ਫਾਟਕ ਦੇ ਹੇਠੋਂ-ਉਤੋਂ ਦੀ ਲੰਘਾਉਣ ਦੇ 
ਫਿਕਰ-ਫਿਰਾਕ ਵਿਚ ਰੱਝਾ ਹੁੰਦਾ ਹੈ। ਕੁਲ ਮਿਲਾ ਕੇ ਗੱਲ ਮਕਾਈਏ ਕਿ ਅੱਜ ਮਾਇਆ 
ਤੇ ਧਨ-ਪਦਾਰਥਾਂ ਦੀ ਪ੍ਰਾਪਤੀ ਲਈ ਸਾਡੀ ਭੱਜੋ-ਭਜਾਈ ਇਉਂ ਜਾਪਦੀ ਹੈ ਕਿ ਜਿਵੇਂ 
ਕਿਤੇ ਵੱਡੀ ਦਾਵਾਨਲੀ ਅੰਗ ਲੱਗੀ ਹੋਵੇ ਤੇ ਸਾਰਾ ਸਮਾਜ ਖਾਲੀ ਮਸ਼ਕਾਂ-ਬਾਲਟੀਆਂ 
ਲੈ ਕੇ ਉਧਰ ਨੂੰ ਭੱਜਾ ਜਾਂਦਾ ਹੋਵੇ। 

ਬਸ ਮੁੱਕਦੀ ਗੱਲ, ਅਸੀਂ ਆਪਣੀ ਕਬੀਲਦਾਰੀ ਨੂੰ “ਗਧੇ ਦਾ ਲੱਦਾ” ਬਣਾ ਰੱਖਿਆ 
ਹੈ। ਫਿਰ ਅਸੀਂ 'ਕੋਹਲੂ ਦੇ ਬਲਦ” ਵਾਂਗੂ ਜ਼ਿੰਦਗੀ ਦੇ 99 ਵਾਲੇ ਗਧੀ ਗੇੜ ਵਿਚ ਫਸੇ 
ਫਿਰਦੇ ਹਾਂ। ਜਦੋਂ ਕਿ 'ਸੰ ਹੱਥ ਰੱਸਾ ਤੇ ਸਿਰੇ ਤੇ ਰੈਢ” ਵਰਗੀ ਲੋਕ ਸਿਆਣਪ ਅਨੁਸਾਰ 
ਤਾਂ ਆਖਿਰ ਨੂੰ ਇਕ ਦਿਨ ਤਾਂ “ਗ਼ਧੀ ਨੇ ਬੋਹੜ ਥੱਲੇ ਆਉਣਾ ਹੀ ਹੈ”। ਇਸ ਪੱਖੋਂ ਸਾਡੀ 
ਜ਼ਿੰਦਗਾਨੀ ਦੇ ਸਬੈਧ ਵਿਚ ਕਿਸੇ ਸ਼ਾਇਰ ਦੇ ਕਥਨ ਅਨੁਸਾਰ 'ਖੁਦ ਹੀ ਅਮਨ ਹੋ ਜਾਏਗਾ; 
ਖਾਕ ਹੋਨੇ ਕੇ ਬਾਅਦ” ਜਿਹੇ ਕੁਦਰਤ ਦੇ ਨਿਯਮਾਂ ਨੇ ਔਤਿਤਾ ਇਸ ਮਾਤਲੋਕ ਦੀ 
ਮਾਇਆ ਨਗਰੀ ਵਿਚ ਸਾਡੀ ਉਮਰ ਭਰ ਦੀ ਸਾਰੀ ਭੱਜਾ-ਨੱਸੀ ਤਾਂ ਇਕ ਪਾਸੇ ਰਹੀ; 
ਸਗੋਂ ਸਾਡੇ ਜੀਵਨ ਦੀ ਵੀ ਇਕ ਦਿਨ ਨੰਬਤ ਵਜਾ ਹੀ ਦੇਣੀ ਹੈ। 

ਬਹਿਰਹਾਲ, ਹੁਣ ਤਾਂ ਸਾਡੇ ਆਚਰਣ ਵਿਚ ਅਨੈਤਿਕਤਾ ਦੀ ਹੱਦ ਹੀ ਹੋ ਗਈ ਹੈ 
ਕਿ ਪਹਿਲਾਂ ਤਾਂ ਕੋਈ ਨੇਕ ਰਾਏ ਦੇਣ ਵਾਲਾ ਹੀ ਨਹੀਂ ਰਹਿ ਗਿਆ ਤੇ ਜੇ ਕੋਈ ਰੱਬ ਦਾ 
ਬਖਸ਼ਿਆ ਗੁਰੁ ਸੈਵਾਰਿਆਂ ਬੰਦਾ ਹੈ ਵੀ ਤਾਂ ਉਹ ਵੀ ਸਮੁੱਚੇ ਸਮਾਜ ਦੀ “ਹਮਾਮ ਮੇਂ ਹਮ 
ਸਭ ਨੰਗੇ ਹੈਂ” ਜਿਹੀ ਮਾੜੀ ਸੁਰਤੇਹਾਲ ਵੇਖ ਕੇ ਚੁਪ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ 
ਅਜਿਹੇ ਭਲੋਮਾਣਸ ਬੋਦੇ ਆਪਣੇ ਪ੍ਰਤੀ ਸਮਾਜ ਦੀ ਬੇਮਤਲਬ ਜਿਹੀ ਬੇਰਖੀ ਦੇ ਕਾਰਨ 'ਲੂਣ 
ਸੁਘਦੇ` ਇਕ ਨੁਕਰੇ ਲੱਗੇ ਖੜੇ ਹਨ। ਇਸ ਸਬੋਧ ਵਿਚ ਉਹ ਸਾਡੇ ਡਰੇ-ਸਹਿਮੇ ਜਨਸਧਾਰਨ 
ਨੂੰ ਮਾੜੇ ਅਨਸਰਾਂ ਤੋਂ ਟਾਲਾ ਵੱਟਣ ਦੀ ਰਾਏ ਦਿੰਦੇ ਹੋਏ ਬਸ ਭਲੋ-ਲੋਕਾਂ ਨੂੰ ਸਿਰਫ਼ 
“ਦੜਵਟ ਜ਼ਮਾਨਾ ਕੱਟ, ਭਲੇ ਦਿਨ ਆਉਣਗੇ” ਜਿਹੀ ਸਮਝੰਤੀ-ਸਾਂਤਵਨਾ ਦਿੰਦੇ ਹਨ। 


18/ ਹਸਦਿਆਂ ਦੇ ਘਰ ਵਸਦੇ 


ਨਿਰਸੈਦੇਹ ਅਜੋਕੇ ਹਾਲਾਤਾਂ ਵਿਚ ਸਮਾਜ ਦੇ ਅਜਿਹੇ ਭੱਦਰਪੁਰਸ਼ ਸੱਚੇ ਵੀ ਹਨ 
ਕਿਉਂਕਿ ਉਨ੍ਹਾਂ ਪ੍ਰਤੀ ਵੀ ਅੱਜ ਆਮ ਲੋਕਾਂ ਦਾ ਹੁਣ ਰਵੱਈਆ ਅਹਿਸਾਨ ਫ਼ਰਾਮੋਸ਼ੀ ਵਾਲਾ 
ਹੋ ਗਿਆ ਹੈ। ਇਸ ਪ੍ਰਥਾਇ ਸਾਡੀ ਇਕ ਪੁਰਾਣੀ ਲੋਕ ਕਹਾਣੀ ਹੈ ਕਿ ਕੋਈ ਸੈਤ-ਮਹਾਤਮਾ 
ਤਾਂ ਪਾਣੀ ਵਿਚ ਡਿੰਗੇ ਨੂੰਹੇਂ ਨੂੰ ਬਾਹਰ ਕੱਢ ਰਿਹਾ ਸੀ, ਪਰ ਨੂੰਹਾਂ-ਬਹਾਦਰ ਉਸ ਨੇਕ ਜਨ 
ਦੇ ਵੀ ਡੰਗ ਮਾਰ ਰਿਹਾ ਸੀ। ਬਹਿਰਹਾਲ, ਇਸ ਪ੍ਰਸੈਗ ਵਿਚ ਸਾਡੀਆਂ ਭੱਦਰਕਾਰੀਆਂ ਵੀ 
ਕੁਝ ਇਹੋ-ਜਿਹੀਆਂ ਹੀ ਹਨ। ਸਾਡੀ ਇਸ ਤਰ੍ਹਾਂ ਦੀ ਅਫ਼ਸੋਸਨਾਕ ਸੋਚ ਤੇ ਮਾੜੀ ਕਾਰਗੁਜ਼ਾਰੀ 
ਸਬੈਧੀ ਤੀਜੇ ਪਾਤਿਸ਼ਾਹ ਸੀ ਗੁਰ ਅਮਰਦਾਸ ਜੀ ਦਾ ਫ਼ਰਮਾਨ ਹੈ:- 

“ਸੈਤਾ ਨਾਲਿ ਵੈਰ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰ?”। 

ਇਸ ਲਈ ਜ਼ਾਹਿਰ ਹੈ ਕਿ ਹੁਣ ਤਾਂ ਕਿਆਮਤ ਆਉਣ ਵਾਲੀ ਗੱਲ ਹੋਈ ਖੜ੍ਹੀ ਹੈ 
ਕਿਉਂਕਿ ਨਾ ਤਾਂ ਕੋਈ ਬੈਦਾ ਭਲੀ ਗੱਲ ਸੁਣਦਾ ਹੈ ਤੇ ਨਾ ਹੀ ਉਹ ਕੋਈ ਨੇਕ ਸੁਝਾਅ 
ਜਾਂ ਸਲਾਹ-ਮਸ਼ਵਰਾ ਸੁਣਨ ਲਈ ਹੀ ਤਿਆਰ ਹੈ। ਬਸ ਸਭ ਪਾਸੇ 'ਮੈਂ ਹਾਂ, ਮੈਂ ਹੀ ਸਭ ਕੁਝ 
ਹਾਂ” ਜਿਹੇ ਹੈਂਕੜ ਤੇ ਹੈਕਾਰ ਭਰੇ ਲਲਕਾਰੇ-ਦਮਗਜੇ ਵੱਜਦੇ ਸਣ ਰਹੇ ਹਨ। 

ਖੇਰ! ਗੱਲ ਤਾਂ ਇਥੇ ਹੀ ਮੁੱਕਦੀ ਹੈ ਕਿ ਸਾਡੀਆਂ ਸਦਾਚਾਰਿਕ, ਸਮਾਜਿਕ ਤੇ 
ਨੈਤਿਕ ਕਦਰਾਂ-ਕੀਮਤਾਂ ਵਿਚ ਸਮੂਹਿਕ ਪੱਧਰ 'ਤੇ ਹੀ ਨਿਘਾਰ ਦੀ ਇੰਤਹਾ ਹੀ ਹੋ ਗਈ 
ਹੈ। ਇਸ ਪ੍ੁਥਾਇ ਕੁਲ ਜਮਾਂ-ਤਫ਼ਰੀਕ ਤੋਂ ਬਾਅਦ ਸਪੱਸ਼ਟ ਹੈ ਕਿ ਹੁਣ ਸਾਡੇ ਅਜੋਕੇ 
ਸਮਾਜ ਨੂੰ ਕੋਈ ਨੇਕ ਸੈਥਾਂ ਜਾਂ ਚੋਗਾ ਸਬਕ ਪੜ੍ਹਾਉਣਾ 'ਅਨ੍ਹੇੈ ਅੱਗੇ ਰੋਣਾ ਤੇ ਅੱਖਾਂ ਦਾ 
ਖੰਅ” ਦੇ ਤੁਲ ਹੋ ਚੁਕਾ ਹੈ। ਬਸ ਹੁਣ ਕੋਈ “ਮਰਦ ਅਰੀਮੜਾ” ਹੀ ਕੰਮੀ-ਕਲਿਆਣ ਤੇ 
ਲੋੌਕ-ਭਲਾਈ ਦੇ ਮਹਾਨ ਸੈਗਰਾਮ ਵਾਸਤੇ ਆਵੇ ਤਾਂ ਆਵੇ। 

ਇਸ ਵਾਸਤੇ ਕੁਦਰਤ ਵਲੋਂ ਹੀ ਸਮਾਜ ਦੇ ਕੁਝ ਬਚੇ-ਬਚਾਏ ਭੱਦਰਪੁਰਸ਼ ਤੇ ਕੁਝ ਕੁ 
ਗਿਣੇ-ਚੁਣੇ ਭਲੇ ਲੋਕ ਮਨੋਂ-ਮਨੀਂ ਆਪਣੀ ਕੰਮ ਦੀ ਬੈਦ-ਖੁਲਾਸੀ ਵਾਸਤੇ ਰੱਬ ਅੱਗੇ 
“ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ” ਅਤੇ “ਸਤਿਗਰ ਨਾਨਕੁ ਆ ਜਾ 
ਸੈਗਤ ਪਈ ਪੁਕਾਰਦੀ। ਤੇਰੇ ਹੱਥ ਵਿਚ ਚਾਬੀ ਓ ਦਾਤਾ ਸਾਰੇ ਸੈਸਾਰ ਦੀ” ਜਿਹੀਆਂ 
ਹਾਲ-ਦੁਹਾਈਆਂ ਤੇ ਬੰਹੜੀਆਂ ਘੱਤਦੇ ਦਿਸਦੇ ਹਨ। 

ਬਹਿਰਹਾਲ ! ਇਸ ਪੱਖੋਂ ਇਹ ਵੀ ਹੁਣ ਕੰੜੀ-ਕਸੈਲੀ ਸੱਚਾਈ ਸਾਡੇ ਸਾਹਮਣੇ ਹੀ ਹੈ 
ਕਿ ਸਾਡਾ ਸਭਿਆਚਾਰ ਮੌਜੂਦਾ ਮਾਦਾਪ੍ਰਸਤ ਤੇ ਸੁਆਰਥਵਾਦ ਦੀ ਤੇਜ਼ ਹਨ੍ਹੇਰੀ ਵਿੱਚ 
ਇੱਕ ਬੇਚਿਰਾਗ ਪਿਡ ਵਾਂਗ ਬਣਦਾ ਜਾ ਰਿਹਾ ਹੈ। ਅੱਜ ਦੇ ਦੌਰ ਦੀਆਂ ਪੀੜ੍ਹੀਆਂ ਨੇ 
ਸਾਡੇ ਸਭਿਆਚਾਰਕ ਵਿਰਸੇ ਦੇ ਧੁਰੇ ਖ਼ੁਸ਼ੀ-ਖੇੜੇ ਤੇ ਹਾਸੇ-ਠੱਠੇ ਜਿਹੀਆਂ ਸਿਫਤਾਂ ਨੂੰ ਹੁਣ 
ਸਾਡੇ ਕਥਿਤ ਜਿਹੇ ਨਵੇਂ-ਨਵੇਂ ਅਦਬੋ-ਅਦਾਬਾਂ ਦੇ ਸਾਹਮਣੇ ਭੁਲਾ ਦਿੱਤਾ ਹੈ। ਸਾਡੇ 
ਸਮਾਜ ਨੇ ਨਵੇਂ ਜ਼ਮਾਨੇ ਦੀ ਅਖੰਤੀ ਜਿਹੀ ਨਵੀਂ ਤਹਿਜ਼ੀਬ ਦੀ ਸ਼ੁੰ-ਫੁੰਅ ਤੇ ਫੈਲ-ਸੁਫੀਆਂ 


ਦੇ ਬਨਾਵਟੀ ਤੇ ਵਿਖਾਵੇ ਦੇ ਮਾਹੌਲ ਦੇ ਮਾੜੇ ਅਸਰ ਤਹਿਤ ਆਪਣੀਆਂ ਪੁਰਾਤਨ 


19/ ਹਸਦਿਆਂ ਦੇ ਘਰ ਵਸਦੇ 


ਰਵਾਇਤਾਂ, ਪ੍ਰੰਪਰਾਵਾਂ ਤੇ ਰਸਮਾਂ-ਰਿਵਾਜਾਂ ਨੂੰ ਕੁਰਬਾਨ ਕਰ ਦਿੱਤਾ ਹੈ। ਬਾਕੀ ਦੀ ਕਸਰ 
ਮਦਵਾੜੇ ਦੀ ਮਾਰ ਅਤੇ ਲੂਣ-ਤੇਲ-ਲੱਕੜੀਆਂ ਦੇ ਹਿਸਾਬ ਨੇ ਪੂਰੀ ਕਰ ਦਿੱਤੀ ਹੈ। 

ਅਜੋਕਾ ਮਨੁੱਖ ਆਪਣਾ ਹਾਸਾ ਗੁਆ ਬੈਠਾ ਹੈ। ਅੱਜ ਦਾ ਬੈਦਾ ਸਿਰਫ਼ ਹਾਸਾ ਹੀ 
ਨਹੀਂ, ਸਗੋਂ ਹੱਸਣ-ਕੁੱਦਣ ਦੀ ਪ੍ਰਵਿਰਤੀ ਤੋ ਵੀ ਵਾਂਝਾ ਹੁੰਦਾ ਜਾ ਰਿਹਾ ਹੈ। ਜੇ ਕਿਤੇ ਉਹ 
ਕੁਦਰਤ ਦੇ ਇਸ ਨਾਯਾਬ ਵਰਦਾਨ ਦੀ ਵਰਤੋਂ ਕਰਨ ਦੀ ਸੋਚਦਾ ਵੀ ਹੈ ਤਾਂ ਨਵੀਂ 
ਤਹਿਜ਼ੀਬ ਉਸ ਨੂੰ ਖੁੱਲ ਕੇ ਹੱਸਣ ਤੋਂ ਹੋੜਦੀ ਹੈ। ਬੇਸ਼ੱਕ ਬਹੁਤੀ ਦੁਨੀਆਂ ਸੁਭਾਵਿਕ ਤੌਰ 
`ਤੇ ਹੀ ਈਰਖਾਲੂ ਤੇ ਝਗੜਾਲੂ ਹੋਣ ਕਰਕੇ ਹਾਸਿਆਂ ਉਤੇ ਬੰਦਸ਼ਾਂ ਤੇ ਸ਼ੈਕਿਆਂ ਦੇ ਪਹਿਰੇ 
ਵੀ ਲਾਉਂਦੀ ਰਹਿੰਦੀ ਹੈ। ਕਈ ਵਾਰ ਤਾਂ ਹੱਸਣ-ਖੇਡਣ ਵਾਲਿਆਂ ਨੂੰ ਤੁਹਮਤਾਂ ਦੀ 
ਕਸੌਟੀ 'ਤੇ ਵੀ ਚੜ੍ਹਨਾ ਪੈਂਦਾ ਹੈ। ਜਦੋਂ ਕੋਈ ਫੱਕਰ ਬੰਦਾ ਹਾਸਾ-ਖੁਸ਼ੀ ਲੈ ਕੇ ਸਮਾਜ ਵਿਚ 
ਵਿਚਰਦਾ ਹੈ ਤਾਂ ਜ਼ਿਆਦਾਤਰ ਲੌਕ ਕਹਿੰਦੇ ਹਨ ਕਿ ਉਸ ਦਾ ਹਾਸਾ ਤਾਂ ਬਸ ਢੀਠਪੁਣ 
ਦੀ ਨਿਸ਼ਾਨੀ ਹੈ। ਜੇ ਕਿਤੇ ਬੰਦੇ ਦੀ ਖੁਸ਼ੀ ਉਸ ਦੇ ਜੀਵਨ ਵਿਚ ਖੁਸ਼ਹਾਲੀ ਕਰਕੇ ਹੋਵੇ ਤਾਂ 
ਅਕਸਰ ਹੀ ਕਿਹਾ ਜਾਂਦਾ ਹੈ ਕਿ ਇਹ ਤਾਂ ਲੁੱਟ-ਖਸੱਟ ਦੀ ਬਦੌਲਤ ਹੀ ਹੈ ਤੇ ਉਹ ਬੈਦਾ 
ਤਾਂ ਰੱਬ ਨੂੰ ਹੀ ਭੁੱਲ ਗਿਆ ਹੈ। 

ਇਹ ਦੁਨੀਆਂ ਜਿਵੇਂ ਨੇਕ ਬੈਦਿਆਂ ਨੂੰ ਬਰਦਾਸ਼ਤ ਨਹੀਂ ਕਰਦੀ , ਉਵੇਂ ਹੀ ਇਹ ਹਾਸੇ 
-ਖੋੜੇ ਤੇ ਖੁਬਸਬੂਰਤੀ ਦੀ ਵੀ ਮਿੱਤਰ ਨਹੀਂ। ਕੀ ਕਦੇ ਅਸੀਂ ਕਿਸੇ ਫੁੱਲ ਨੂੰ ਮ੍ਰੰਡੇ ਜਾਣ ਤੋਂ 
ਉਰ੍ਹਾਂ ਬਖਸ਼ਿਆ ਹੈ? ਬਸ ਫੁਲ ਵੇਖਿਆ ਨਹੀਂ ਤੇ ਉਸ ਨੂੰ ਡਾਲੀ ਨਾਲੋਂ ਤੋੜਣ ਲੱਗੇ, 
ਅਸੀਂ ਇਕ ਮਿੰਟ ਵੀ ਨਹੀਂ ਲਾਉਂਦੇ। ਫਿਰ ਸਿਤਮ ਇਹ ਕਿ ਇਨ੍ਹਾਂ ਫੁੱਲਾਂ ਨੂੰ ਅਸੀਂ ਫੁੱਲਾਂ 
ਦੀ ਬਰਖਾ ਦੇ ਨਾਮ 'ਤੇ ਪੈਰਾਂ ਵਿਚ ਰੋਲਦੇ ਹਾਂ। ਤਾਹੀਓਂ ਤਾਂ ਭਾਈ ਵੀਰ ਸਿੰਘ ਵਰਗੇ 
ਭਾਵਕ ਸੱਜਣ ਨੇ ਕਿਸੇ ਫੁੱਲ ਵਲੋਂ ਇਹ ਪੁਕਾਰ ਕੇ ਕਿਹਾ ਹੈ:- 

ਡਾਲੀ ਨਾਲੋਂ ਤੋੜ ਨਾ ਸਾਨੂੰ , ਅਸੀਂ ਹੱਟ ਮਹਿਕ ਕਦੀ ਲਾਈ। 
ਲੱਖ ਗਾਹਕ ਜੇ ਸੈਘੇ ਆ ਕੇ, ਖਾਲੀ ਇਕ ਨਾ ਜਾਈ। 
ਜੇ ਤੁੰ ਇਕ ਤੋੜ ਕੇ ਲੈ ਗਿਉਂ, ਇਕ ਜੋਗਾ ਰਹਿ ਜਾਸਾਂ, 
ਉਹ ਭੀ ਪਲਕ ਝਲਕ ਦਾ ਮੇਲਾ, ਰੁਪ ਮਹਿਕ ਨੱਸ ਜਾਈ। 

ਮੱਕਦੀ ਗੱਲ; ਕੁਦਰਤ ਵਿਚ ਬੰਦੇ ਦੀ ਕਿਸੇ ਚੀਜ਼ ਨੂੰ ਰੈਡਣ-ਮੁਰੈਡਣ ਦੀ ਪ੍ਰਵਿਰਤੀ 
ਦੇ ਬਾਵਜੂਦ ਵੀ ਫੁੱਲਾਂ ਦਾ ਖੇੜਾ ਬਣਿਆ ਰਹਿੰਦਾ ਹੈ। ਇਥੇ ਸਮਝਣ ਵਾਲੀ ਗੱਲ ਇਹ ਹੈ 
ਕਿ ਖੁਬਸੁਰਤੀ ਤੇ ਫੁੱਲਾਂ ਦੀ ਗੱਲ ਤਾਂ ਇਕ ਪਾਸੇ ਰਹੀ, ਸਗੋਂ ਜੇ ਦੁਨੀਆਂ ਦਾ ਵਸ ਚਲਦਾ 
ਹੋਵੇ ਤਾਂ ਇਹ ਤਾਰਿਆਂ ਨੂੰ ਵੀ ਨਾ ਬਖਸ਼ੇ। ਜ਼ਾਹਿਰ ਹੈ ਕਿ ਬਦਾ ਭਾਵੇਂ ਅਸਮਾਨ ਨੂੰ ਟਾਕੀਆਂ 
ਲਾਉਂਦਾ ਫਿਰੇ, ਪਰ ਸਿਤਾਰਿਆਂ ਦੀ ਖੁਸ਼ੀ ਇਸ ਦੁਨੀਆਂ ਦੇ ਪਹਿਰਿਆਂ ਦੀ ਪਹੁੰਚ ਤੋਂ ਬਾਹਰ 
ਹੈ। ਇਹ ਬ੍ਰਹਿਮੋਡੀ ਅਲੋਕਾਰੀ ਹੈ ਕਿ ਸਿਤਾਰੇ ਗਗਨ ਵਿਚ ਲੱਖਾਂ-ਕਰੋੜਾਂ ਮੀਲ ਦੂਰ 
ਆਪਣੇ ਹੀ ਸੁਰਤਾਲ ਵਿਚ ਆਪਣੀਆਂ ਖੜਤਾਲਾਂ ਖੜਕਾਉਂਦੇ ਖੇਡਦੇ ਫਿਰਦੇ ਹਨ। 


20/ ਹਸਦਿਆਂ ਦੇ ਘਰ ਵਸਦੇ 


ਬੇਸ਼ੱਕ ਕੁਦਰਤ ਨੇ ਫੁੱਲਾਂ ਦੀ ਉਮਰ ਵੀ ਬਹੁਤ ਥੋੜੀ ਰੱਖੀ ਹੈ, ਕਿਉਂਕਿ ਇੰਨੇ ਬੇਰੁਖੇ 
ਤੇ ਨਾਖੁਸ਼ਗਵਾਰ ਮਾਹੱਲ ਅਤੇ ਖਾਸ ਕਰਕੇ ਕੰਡਿਆਂ ਵਿਚ ਜਿਉਣਾ ਵੀ ਤਾਂ ਕੋਈ ਸੌਖੀ 
ਗੱਲ ਨਹੀਂ ਹੈ। ਪ੍ਰੰਤੂ ਇਹ ਮਰਜੀਵੜੇ ਫੁੱਲ ਭਾਵੇਂ ਥੋੜਾ ਚਿਰ ਹੀ ਜਿਊਣ , ਪਰ ਇਹ ਜਿੰਨਾ 
ਸਮਾਂ ਜਿਉਂਦੇ ਹਨ; ਉਦੋਂ ਤਕ ਹੀ ਇਹ ਇਸ ਬੇਮੁਰੱਵਤ ਦੁਨੀਆਂ ਨੂੰ ਸੁਹੱਪਣ ਤੇ ਮਹਿਕਾਂ 
ਹੀ ਵੰਡਦੇ ਰਹਿੰਦੇ ਹਨ। 

ਬਹਿਰਹਾਲ, ਇਹ ਵੀ ਇਕ ਸੱਚਾਈ ਹੈ ਕਿ ਤਕਰੀਬਨ ਸਾਨੂੰ ਸਭ ਨੂੰ ਹੱਸਣਾ ਹੀ 
ਨਹੀਂ ਆਉਂਦਾ। ਫਿਰ ਖਾਸ ਕਰਕੇ ਆਪਣੇ ਆਪ ਨੂੰ ਮਾਡਰਨ ਕਹਾਉਣ ਵਾਲੇ ਬੰਦੇ ਤਾਂ 
ਖਿੜ-ਖਿੜਾ ਕੇ ਹੱਸਣ ਨੂੰ ਸਮਾਜਿਕ ਸ਼ਿਸ਼ਟਾਚਾਰ ਤੇ ਦਸਤੂਰ ਦੇ ਉਲਟ ਹੀ ਸਮਝਦੇ ਹਨ। 
ਸਗੋਂ ਅੱਜ ਦੇ ਫੈਸ਼ਨਪਰਸਤ ਸਮਾਜ ਵਿਚ ਖ਼ਾਸ ਕਰਕੇ ਅੱਰਤਾਂ ਤਾਂ ਇਹ ਸਮਝਦੀਆਂ ਹਨ 
ਕਿ ਦੁੱਧ ਪਿਲਾਉਣ ਨਾਲ ਵੀ ਮਾਂ ਦੀ ਜਿਸਮਾਨੀ ਦਿੱਖ ਵਿਚ ਕੋਹਝ ਆ ਜਾਂਦਾ ਹੈ। ਫਿਰ 
ਉਨ੍ਹਾਂ ਨੂੰ ਅਕਸਰ ਹੀ ਇਹ ਸ਼ੈਕਾ ਸਤਾਉਂਦੀ ਰਹਿੰਦੀ ਹੈ ਕਿ ਖੁੱਲ੍ਹ ਕੇ ਹੱਸਣ ਨਾਲ ਉਨ੍ਹਾਂ 
ਦਾ ਕਿਤੇ ਮੁਹ-ਮੁਹਾਂਦਰਾ ਖਰਾਬ ਨਾ ਹੋ ਜਾਵੇ। 

ਸਾਡੇ ਆਧੁਨਿਕ ਯੁਗ ਵਿਚ ਪੱਛਮੀ ਸਭਿਅਤਾ ਇਕ ਨਵੀਂ ਤਹਿਜ਼ੀਬ ਤੇ ਨਵੀਂ 
ਤਰਜ਼ੇ-ਜ਼ਿੰਦਗੀ ਦੇ ਨਾਮ 'ਤੇ ਸਾਡੀ ਸੋਚ ਤੇ ਜੀਵਨ ਸ਼ੈਲੀ ਉਤੇ ਪੂਰਨ ਤੰਰ 'ਤੇ ਛਾ ਗਈ 
ਹੈ। ਸਾਡੀ ਪੂਰਬੀ ਸਭਿਅਤਾ ਦੀਆਂ ਸਦੀਆਂ ਪੁਰਾਣੀਆਂ ਕਦਰਾਂ-ਕੀਮਤਾਂ ਦੇ ਅਲੰਬਰਦਾਰ 
ਤਾਂ ਹੁਣ ਆਪਣੇ ਸਮਾਜਿਕ ਦੁੱਖ ਤੇ ਮਨਾਂ ਦੀ ਭੜਾਸ ਆਪਣੇ ਅਦਰ ਹੀ ਸਮੋਣ ਲਈ 
ਮਜਬੂਰ ਹਨ। ਸਗੋਂ ਇਸ ਦੇ ਉਲਟ ਨਵੀਂ ਤਹਿਜ਼ੀਬ ਦੇ ਚੱਧਰੀ ਦੂਜੇ ਪਾਸੇ “ਉਬਲਂ 
ਆਂਡਿਆਂ ਵਿਚੋਂ ਚੂਚੇ ਪੈਦਾ ਕਰਨ” ਜਿਹੀਆਂ ਖਾਮ-ਖਿਆਲੀਆਂ ਪਾਲ ਰਹੇ ਹਨ। 

ਪਹਿਲੀ ਗੱਲ ਤਾਂ ਅਜੋਕੀ ਦੁਨੀਆਂ ਵਿੱਚ ਕੋਈ ਵਿਰਲਾ-ਟਾਵਾਂ ਹੀ ਖਿੜ-ਖਿੜਾ 
ਕੇ ਹੱਸਦਾ ਹੈ। ਇਉਂ ਲੱਗਦਾ ਹੈ ਜਿਵੇਂ ਖੁਸ਼ੀ ਖੋਭ ਲਾ ਕੇ ਹੀ ਉੱਡ-ਪੁੱਡ ਗਈ ਹੋਵੇ। ਬਸ 
ਕਿਤੋ-ਕਤਾਈਂ' ਦੁੱਖਾਂ ਦੀ ਮਾਰੀ ਇਸ ਦੁਨੀਆਂ ਔਦਰ ਜਾਂ ਕੋਈ ਅਲਮਸਤ ਫੰਕਰ 
ਹੱਸਦਾ ਹੈ ਤੇ ਜਾਂ ਕੋਈ ਰੱਬੀ ਰਹਿਮਤ ਵਾਲਾ ਦਰਵੇਸ਼ ਹੀ ਹੱਸਦਾ ਹੈ। ਇਸ ਪ੍ਰਥਾਇ ਹੀ 
ਸਾਡਾ ਇਕ ਪ੍ਰਸਿੱਧ ਲੋਕ ਸੁਤਰ ਵੀ ਹੈ ਕਿ ਇਸ ਗਮਾਂ ਦੀ ਸਤਾਈ ਲੋਕਾਈ ਵਿਚ ਜਾਂ ਤਾਂ 
ਕੋਈ ਫੱਕਰ ਹੱਸਦਾ ਹੈ ਤੇ ਜਾਂ ਕੋਈ ਫੁੱਲ ਜਾਂ ਤਾਰਾ ਹੀ ਹੱਸਦਾ ਹੈ। 

ਬਾਬੇ ਨਾਨਕ ਨੇ ਤਾਂ “ਨਾਨਕ ਦੁਖੀਆ ਸਭੁ ਸੈਸਾਰ” ਜਿਹੀ ਸੱਚਾਈ ਦਸ ਕੇ ਲੋਕਾਈ 
ਦੀ ਇਸ ਦੁਖਦਾਈ ਸੁਰਤੇ-ਹਾਲ ਦਾ ਨਿਰਣਾ ਹੀ ਕਰ ਦਿਤਾ ਹੈ। ਨਿਰਸੰਦੇਹ ਜਦੋਂ ਮਨੁੱਖ ਦੀ 
ਮਾਨਸਿਕਤਾ ਵਿਚੋਂ ਜਦੋਂ ਖੁਸ਼ੀ-ਖੇੜੇ ਤੇ ਸਕੂਨ ਮਨਫ਼ੀ ਹੋ ਜਾਂਦੇ ਹਨ ਤਾਂ ਉਸ ਕੋਲ ਜੀਵਨ 
ਦੀਆਂ ਦੁਸ਼ਵਾਰੀਆਂ ਤੇ ਦੁੱਖਾਂ ਦੀ ਦੁਖਦੀ ਰਗ ਹੀ ਬਾਕੀ ਰਹਿ ਜਾਂਦੀ ਹੈ। 

ਖੇਰ! ਪੁਰਾਤਨ ਸਮਿਆਂ ਤੋਂ ਲੈ ਕੇ ਹੁਣ ਤਕ ਦੀ ਸਭਿਅਤਾ ਤੇ ਸਭਿਆਚਾਰ ਵਿਚ 
ਬੇਸ਼ੱਕ ਜ਼ਮੀਨ-ਅਸਮਾਨ ਦਾ ਫਰਕ ਆ ਗਿਆ ਹੈ, ਪਰ ਫਿਰ ਵੀ ਇਹ ਮੋਨਣਾ ਪੇਵਗਾ ਕਿ 


21/ ਹਸਦਿਆਂ ਦੇ ਘਰ ਵਸਦੇ 


ਮਨੁੱਖੀ ਖੁਸ਼ੀ ਦੇ ਪ੍ਰਤੀਕ ਹਾਸੇ-ਖੇੜੇ ਧੁਰ ਤੋਂ ਹੀ ਆਦਮੀ ਨਾਲ ਜੈਮਦੇ ਹਨ। ਇਹ ਖੁਸ਼ੀਆਂ 
ਦੇ ਖੇੜੇ ਸਿਰਫ਼ ਬੋਦੇ ਦੀ ਹੀ ਨਹੀਂ; ਸਗੋਂ ਜੀਵ-ਜੋਤੂਆਂ ਦੀ ਵੀ ਮੁਢਲੀ ਵਿਰਾਸਤ ਹਨ। 
ਇਸ ਨਾਯਾਬ ਵਿਰਾਸਤ ਦੇ ਅਹਿਸਾਸ ਦਾ ਪ੍ਰਗਟਾਵਾ ਮਨੁੱਖਾਂ ਤੋਂ ਇਲਾਵਾ ਜੀਵ-ਜੰਤੂ 
ਵੀ ਕਰਦੇ ਹਨ। ਕਹਿੰਦੇ ਹਨ ਕਿ ਖੁਸ਼ਗਵਾਰ ਮਾਹੌਲ ਵਿਚ ਗਾਵਾਂ-ਮੱਝਾਂ ਦਾ ਵੀ ਦੁੱਧ 
ਵਧ ਜਾਂਦਾ ਹੈ। ਸਾਰੇ ਜੀਵ-ਜੰਤੂ ਵੀ ਆਪਣੇ ਪਿਆਰ ਤੇ ਖੁਸ਼ੀ ਦਾ ਪ੍ਰਗਟਾਵਾ ਪੁਛ 
ਮਾਰਨ, ਚੱਟਣ ਤੇ ਲੋਟ-ਪੋਟ ਹੋਣ ਜਿਹੀਆਂ ਕਲੋਲਾਂ ਤੇ ਹਾਵਾਂ-ਭਾਵਾਂ ਨਾਲ ਕਰਦੇ ਹਨ। 
ਬਹਿਰਹਾਲ ! ਬੈਦਾ ਤਾਂ ਆਪਣੀ ਖੁਸ਼ੀ ਦੇ ਪ੍ਰਗਟਾਵੇ ਵਜੋਂ ਗਿੱਧੇ-ਭੰਗੜੇ ਤੇ ਲੁਡੀਆਂ ਹੀ 
ਪਾਉਣ ਲਗਦਾ ਹੈ। ਖਾਸ ਕਰਕੇ ਪੰਜਾਬੀ ਲੋਕ ਤਾਂ ਆਪਣੀ ਚੜ੍ਹਦੀ ਕਲਾ ਕਰਕੇ ਸੈਸਾਰ 
ਪ੍ਰਸਿੱਧ ਹਨ। 

ਖੈਰ! ਪੰਜਾਬੀ ਸਮਾਜ ਦੇ ਜਨਜੀਵਨ ਵਿਚ ਮੁੱਖ ਤੌਰ ਤੇ ਮੰਜ-ਮਸਤੀ ਭਰਪੂਰ 
ਜਿਉਣ ਦੇ ਅੰਦਾਜ਼ ਦਾ ਦਰਜਾ ਹਰਾਰਤ ਵਿਕੋਲਿਤਰਾ ਹੀ ਰਿਹਾ ਹੈ। ਪੰਜਾਬੀ ਲੋਕਾਂ ਤੇ 
ਖਾਸ ਕਰਕੇ ਪੱਂਡੂ ਸਮਾਜ ਵਿਚ ਤਾਂ ਮੜਕ ਨਾਲ ਜਿਊਣ ਦੀ ਤਾਂਘ ਹਮੇਸ਼ਾਂ ਹੀ ਪ੍ਬਲ ਰਹੀ 
ਹੈ। ਇਸ ਤਰ੍ਹਾਂ ਤਕਰੀਬਨ ਹਰ ਪੰਜਾਬੀ ਬੋਦੇ ਵਿਚ ਆਪਣੇ ਹੀ ਖਾਸ ਅੰਦਾਜ਼ ਅਨੁਸਾਰ 
ਵਧੀਆ ਜੀਵਨ-ਜਿਉਣ ਦੀ ਭਾਵਨਾ ਸਦੋਂ ਹੀ ਕਾਇਮ ਰਹੀ ਹੈ। ਇਉਂ ਇਨ੍ਹਾਂ ਦੀ 
ਜੀਵਨ ਸ਼ੈਲੀ ਵਿਚ ਸਿਦਕ, ਸਬਰ ਤੇ ਹੱਡ ਭੰਨਵੀਂ ਮਿਹਨਤ ਹਮੇਸ਼ਾਂ ਹੀ ਮਘਦੀਆਂ 
ਚੰਗਿਆਰੀਆਂ ਵਾਂਗ ਸ਼ਾਮਿਲ ਰਹੀ ਹੈ। ਫਿਰ ਵਿਸ਼ੇਸ਼ ਤੌਰ 'ਤੇ ਜਦੋਂ ਕਦੇ ਵੀ ਲੋੜ ਪਈ ਹੈ 
ਤਾਂ ਪੈਜਾਬੀ ਲੋਕਾਂ ਦੀ ਜੀਵਨ ਜਾਚ ਨੇ ਇਨ੍ਹਾਂ ਨੂੰ ਚੜ੍ਹਦੀ ਕਲਾ ਤੇ ਸਵੈਮਾਣ ਦੀ 
ਭਾਵਨਾ ਨਾਲ ਰਣਤੱਤੇ ਵਿਚ ਕੁੱਦਣ ਤੇ ਮੰਤ ਲਾੜੀ ਨੂੰ ਪ੍ਰਨਾਉਣ ਵਰਗੇ ਅਦਾਜ਼ੇ- 
ਖਸੂਸੀ ਨਾਲ ਨਿਵਾਜਿਆ ਹੈ। 

ਇਉਂ ਹੀ ਹਾਸਰਸੀ ਸੁਭਾਅ ਦੇ ਸਬੰਧ ਵਿਚ ਪੰਜਾਬੀ ਕੰਮ ਵਿਚ ਜੱਟ, ਸਾਧ, 
ਨਿਹੰਗ, ਫੱਕਰ, ਅਮਲੀ, ਮਰਾਸੀ, ਜਲਾਹੇ, ਝਾਂਗੀ, ਫੌਜੀ, ਪਹਿਲਵਾਨ ਤੇ ਬੱਚੇ ਆਪਣ 
ਹਸਮੁੱਖ ਸੁਭਾਅ, ਮਖੰਲ-ਮਸ਼ਕਰੀਆਂ, ਟਿੱਚਰਾਂ, ਟੋਟਕਿਆਂ ਤੇ ਚੁਟਕਲਿਆਂ ਕਰਕੇ ਪ੍ਰਸਿੱਧ 
ਹਨ। ਇਨ੍ਹਾਂ ਤਬਕਿਆਂ ਬਾਰੇ ਖਾਸ ਕਰਕੇ ਮਸ਼ਹੁਰ ਹੈ ਕਿ ਇਹ ਆਪਣੀ ਬੇਪਰਵਾਹੀ ਕਰਕੇ 
ਹਮੇਸ਼ਾਂ ਆਪ ਵੀ ਹਸੂੰ-ਹਸੁੰ ਕਰਦੇ ਰਹਿੰਦੇ ਹਨ ਤੇ ਆਪਣੇ ਦੁਆਲੇ ਹਾਸਿਆਂ ਦੇ ਖੇੜੇ ਬਿਖੇ 
ਰਦੇ ਰਹਿੰਦੇ ਹਨ। 

ਇਸ ਤਰ੍ਹਾਂ ਹੀ ਮਨੁੱਖੀ ਖੇੜੇ ਦੀ ਫੁਲਵਾੜੀ ਵਿਚ ਖੁਸ਼ਰੋਗ ਤੇ ਖੁਸ਼ਮਿਜ਼ਾਜ ਬੈਦੇ ਸਿਰਫ਼ 
ਆਪ ਹੀ ਖੁਸ਼ ਨਹੀਂ ਰਹਿੰਦੇ, ਸਗੇਂ ਆਪਣੇ ਆਲੇ-ਦੁਆਲੇ ਦੇ ਮਾਹੱਲ ਨੂੰ ਵੀ ਹਾਸੇ-ਠੱਠੇਂ 
ਸਿਰਜਕੇ ਖੁਸ਼ਗਵਾਰ ਬਣਾ ਦਿੰਦੇ ਹਨ। ਗੱਰਤਲਬ ਹੈ ਕਿ ਨਾਰੀ ਸਮਾਜ ਦਾ ਸਾਡੇ ਸਭਿਆਚਾਰ 
ਵਿਚ ਇਸ ਸਬੰਧੀ ਬੜਾ ਵੱਡਾ ਯੋਗਦਾਨ ਰਿਹਾ ਹੈ। 

ਬੇਸ਼ੱਕ ਅਸੀਂ ਅੰਰਤਜ਼ਾਤ ਨੂੰ ਸ਼ੁਰੂ ਤੋਂ ਹੀ ਦਬਾਉ ਕਰੀ ਰੱਖਿਆ ਹੈ, ਪਰ ਫਿਰ ਵੀ 


22/ ਹਸਦਿਆਂ ਦੇ ਘਰ ਵਸਦੇ 


ਨਾਰੀ ਜਾਤੀ ਵਿਚ ਸਬਰ, ਸੈਤੋਖ, ਧੀਰਜ ਤੇ ਤਹੱਮਲ ਮਰਦ ਸਮਾਜ ਨਾਲੋਂ ਕਿਤੇ ਵੱਧ 
ਹੁੰਦਾ ਹੈ। ਸਗੋਂ ਇਹ ਅਤਿਕਥਨੀ ਨਹੀਂ ਹੋਵੇਗੀ ਕਿ ਅੰਰਤਾਂ ਨੇ ਆਪਣੇ ਪਤੀਆਂ ਤੇ 
ਸਾਕ-ਸਬੈਧੀ ਵੱਡੇ-ਵੱਡੇ ਯੋਧਿਆਂ ਨੂੰ ਵੀ ਰਣਤੱਤੇ ਘਮਸਾਣ ਵਿਚ ਖਿੜੇ ਮੱਥੇ ਤੋਰਿਆ 
ਹੈ, ਬੇਸ਼ੱਕ ਉਨ੍ਹਾਂ ਨੂੰ ਵੱਡੇ ਤੋਂ ਵੱਡੇ ਦੁੱਖ ਵੀ ਝੱਲਣੇ ਪਏ ਹਨ। ਇਸ ਪ੍ਰਥਾਇ ਹੀ 
ਅੰਰਤਜ਼ਾਤ ਨੇ ਕਦੇ-ਕਦੇ ਮਰਦਾਂ ਨੂੰ “ਤੂੰ ਕੀ ਜਾਣੇ ਵੀ ਪਤੀਲੇ ਦਿਆ ਢੱਕਣਾ, ਰਾਮਸੱਤ 
ਕੁੜੀਆਂ ਦੀ” ਜਿਹੀ ਇਕ ਲੋਕ ਬੋਲੀ ਨਾਲ ਲਲਕਾਰਿਆ ਹੈ। 

ਇਸ ਸੈਦਰਭ ਵਿਚ ਜ਼ਿਕਰਯੋਗ ਹੈ ਕਿ ਉਹ ਹਾਸਾ-ਖੇੜਾ ਹੀ ਹੈਦੜਹੇਲ ਹੰਦਾ ਹੈ ਜੋ 
ਕਿ ਕੁਦਰਤੀ ਤੇ ਨਿਰਛਲ ਹੋਵੇ। ਇਉਂ ਦੁਨੀਆਂ ਨੂੰ ਫਿਰ ਉਹ ਹਾਸਾ-ਮਖੰੌਲ ਹੀ ਭਾਉਂਦਾ 
ਹੈ, ਜੋ ਨੇਕ ਮਨੁੱਖੀ ਭਾਵਨਾਵਾਂ ਤੇ ਪਮ-ਪਿਆਰ ਨਾਲ ਸਰਸ਼ਾਰ ਹੋਵੇ। ਸਗੋਂ ਹਾਸਾ-ਮਖੱਲ 
ਕਿਸੇ ਕਿਸਮ ਦੇ ਕੀਨੋ-ਕੜਵਾਹਟ, ਖਟਾਸ ਤੇ ਕੰੜੇ ਕਟਾਕਸ਼ ਜਿਹੀਆਂ ਕੁੜੱਤਣਾਂ ਤੋ 
ਰਹਿਤ ਹੋਣਾ ਚਾਹੀਦਾ ਹੈ। ਹਸਮੱਖ ਬੋਦੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੁੰਦੀ ਹੈ ਕਿ 
ਉਹ ਆਪ ਹੱਸਣਾ ਜਾਣਦਾ ਹੈ ਤੇ ਦੂਜਿਆਂ ਨੂੰ ਹਸਾਉਣਾ ਵੀ ਜਾਣਦਾ ਹੈ। ਉਸ ਦੀ ਹੋਰ 
ਵੀ ਵੱਡੀ ਖੁਬਸੁਰਤੀ ਇਹ ਹੁੰਦੀ ਹੈ ਕਿ ਉਹ ਆਪਣੇ ਆਪ 'ਤੇ ਵੀ ਦਿਲ ਖੌਲ੍ਹ ਕੇ ਹੱਸ 
ਸਕਦਾ ਹੈ। ਗੌੱਰਤਲਬ ਹੈ ਕਿ ਫਿਰ ਹਸਮੁਖ ਬੋਦੇ ਦਾ ਸੁਭਾਅ ਤੇ ਉਸ ਦਾ ਹਾਸਾ ਤਾਂ 
ਰੋਣੀਆਂ ਸੁਰਤਾਂ ਨੂੰ ਵੀ ਹਸਾ ਦਿੰਦਾ ਹੈ। 

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜੇ ਸਾਡੇ ਦੁਸ਼ਵਾਰੀਆਂ ਭਰੇ ਜੀਵਨ ਵਿਚ ਖੁਸ਼ੀ-ਖੇੜਾ 
ਸ਼ਾਮਲ ਨਾ ਹੋਵੇ ਤਾਂ ਸਾਡਾ ਅੰਧਾ ਕੁ ਸਮਾਜ ਤਾਂ ਖੁਦਕੁਸ਼ੀ ਕਰਨ ਵਾਸਤੇ ਪੁਰਾਣੇ ਬੋਲੂੰ- 
ਖੂਹਾਂ ਜਾਂ ਰੇਲ ਪਟੜੀਆਂ 'ਤੇ ਤੁਰਿਆ ਫਿਰਦਾ ਹੋਵੇ। ਸਗੋਂ ਪਜਾਬ ਵਾਸੀਆਂ 'ਤੇ ਇਹ ਵੀ 
ਕੁਦਰਤ ਦੀ ਰਹਿਮਤ ਹੈ ਕਿ ਅੱਤ ਦੇ ਕਹਿਰੀ ਹਾਲਾਤਾਂ ਦੇ ਬਾਵਜੂਦ ਵੀ ਪੰਜਾਬੀ ਕੰਮ 
ਚੜ੍ਹਦੀਕਲਾ ਤੇ ਆਪਣੀ ਖੁਸ਼-ਤਬੀਅਤੀ ਆਦਤਾਂ ਕਰਕੇ ਸੈਸਾਰ ਪ੍ਰਸਿਧ ਹੈ। ਫਿਰ ਇਸ 
ਕੰਮ 'ਤੇ ਇਹ ਵੀ ਰੱਬੀ ਰਹਿਮਤ ਹੈ ਕਿ ਇਹ ਮੁਸਕਰਾਉਣ ਤੋਂ ਕਿਤੇ ਆੰਗੇ ਲੰਘ ਕੇ ਖੁੱਲ੍ਹ ਕੇ 
ਹੱਸਣ, ਹਾਸੇ-ਠੱਠੇ ਤੇ ਤਾੜੀ ਮਾਰ ਕੇ ਜਿਊਣ ਦੇ ਆਦੀ ਹਨ। 

ਇਸ ਪ੍ਰਸੈਗ ਵਿਚ ਹੀ ਇਹ ਕਹਿਣਾ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ 
ਪਿਆਰ ਭਰੀ ਮੁਸਕਰਾਹਟ ਦਾ ਤਾਂ ਕੋਈ ਮੱਲ ਹੀ ਨਹੀਂ ਹੁੰਦਾ। ਕਿਸੇ ਨੇਕ ਬੋਦੇ ਦੀ 
ਇਕ ਮੁਸਕਰਾਹਟ ਤਾਂ ਦੁਸ਼ਮਣਾਂ ਤੇ ਜਲਾਦਾਂ ਦਾ ਵੀ ਦਿਲ ਪਿਘਲਾਉਣ ਦੀ ਤਾਕਤ 
ਰੱਖਦੀ ਹੈ। 
ਬੱਚਿਆਂ ਦੇ ਨਿਰਛਲ ਹਾਸੇ ਦੇ ਪ੍ਰਸੈਗ :- 

ਬਹਿਰਹਾਲ, ਖੁਸ਼ੀਆਂ-ਖੇੜਿਆਂ, ਹਸਮੁਖ ਚਿਹਰਿਆਂ ਤੇ ਨਿਰਛਲ ਹਾਸੇ-ਮਖੰਲਾਂ ਦੇ 
ਚੱਲ ਰਹੇ ਇਸ ਪ੍ਰਸੈਗ ਵਿਚ ਸਪਸ਼ਟ ਹੈ ਕਿ ਬੱਚਿਆਂ ਦੇ ਕੋਲ ਨਿਰਮਲ ਮਨ, ਸੁਭਾਅ ਦੀ 
ਨਿਰਛਲਤਾ ਤੇ ਪਿਆਰ ਦੀ ਦੌਲਤ ਸਭ ਨਾਲੋਂ ਵਧ ਹੁੰਦੀ ਹੈ। ਕਿਹਾ ਜਾ ਸਕਦਾ ਹੈ ਕਿ 

23/ ਹਸਦਿਆਂ ਦੇ ਘਰ ਵਸਦੇ 


ਬੱਚੇ ਦੀ ਇਕ ਵੀ ਮੁਸਕਾਨ ਦਾ ਨਾ ਤਾਂ ਕੋਈ ਮੁੱਲ ਕਰ ਸਕਦਾ ਹੈ ਤੇ ਨਾ ਹੀ ਇਸ ਦੀ 
ਕੋਈ ਕੀਮਤ ਅਦਾ ਕਰ ਸਕਦਾ ਹੈ। ਫਿਰ ਵੱਡੀ ਗੱਲ ਤਾਂ ਇਹ ਹੈ ਕਿ ਬੱਚਿਆਂ ਦੀ 
ਮਾਸੂਮੀਅਤ ਤੇ ਨਿਰਛਲ ਹਾਸਾ ਕਿਸੇ ਇਕ ਸਮਾਜ ਦੀ ਅਜ਼ਾਰੇਦਾਰੀ ਨਹੀਂ ਹੈ, ਸਗੋਂ ਇਹ 
ਤਾਂ ਸਾਰੇ ਸੈਸਾਰ ਦੀ ਸਾਂਝੀ ਤੇ ਨਾਯਾਬ ਦੌਲਤ ਹੈ। ਨਿਰਸੈਦੇਹ ਇਹ ਕੁਦਰਤ ਦੀ ਕਿ੍‌ਪਾ ਹੈ 
ਕਿ ਮਾਸੂਮੀਅਤ ਤੇ ਨਿਰਛਲ ਹਾਸਾ ਤਾਂ ਬੱਚਿਆਂ ਦਾ ਹਾਲੇ ਵੀ ਸਰਮਾਇਆ ਹੈ। 

ਇਸ ਪ੍ੁਥਾਇ ਵਿਦਵਾਨਾਂ ਦਾ ਮੋਨਣਾ ਹੈ ਕਿ ਇਕ ਮਾਸੂਮ ਬੱਚਾ ਦਿਨ ਵਿਚ ਦੋ ਕੁ 
ਸੌ ਵਾਰ ਮੁਸਕਰਾਉਂਦਾ ਤੇ ਹੱਸਦਾ ਹੈ, ਪਰ ਇਸ ਦੇ ਉਲਟ ਅਜੋਕੇ ਸਮੇਂ ਵਿਚ ਜੇ ਕੋਈ 
ਬੰਦਾ ਦਿਨ ਵਿਚ ਕਿਤੇ ਸਤਾਰਾਂ ਕੁ ਵਾਰ ਵੀ ਹੱਸ ਲਵੇ ਤਾਂ ਗਨੀਮਤ ਹੈ। ਬਹਿਰਹਾਲ, 
ਇਸ ਸਬੋਧ ਵਿਚ ਇਹ ਕੋਈ ਅਤਿਕਥਨੀ ਨਹੀਂ ਹੈ ਕਿ ਬੱਚਿਆਂ ਦਾ ਹਸਮੁੱਖ ਸੁਭਾਅ, 
ਹੈਸੂ-ਹੈਸੂ ਕਰਦਾ ਚਿਹਰਾ ਤੇ ਖਾਸ ਕਰਕੇ ਨਿਰਛਲ ਹਾਸਾ ਵੱਡੇ ਤੋਂ ਵੱਡੇ ਤਣਾਅ 
ਭਰਪੂਰ ਮਾਹੌਲ ਵਿਚ ਵੀ ਖੇੜਾ ਲਿਆ ਦਿੰਦਾ ਹੈ। ਇਸ ਪ੍ਰਸੈਗ ਵਿਚ ਬੱਚਿਆਂ ਦੇ ਮੂੰਹੋਂ 
ਕਿੰਨੀਆਂ ਹੀ ਹਾਸਰਸ ਭਰਪੂਰ ਵੰਨਗੀਆਂ ਸੁਣਨ ਨੂੰ ਮਿਲਦੀਆਂ ਹਨ ਕਿ ਜਿਨ੍ਹਾਂ 
ਸਦਕਾ ਦੁਨੀਆਂ ਬੱਚਿਆਂ ਦੀ ਮਾਸੂਮੀਅਤ, ਬੇਲੰਸ ਚੌਚਲਤਾ ਤੇ ਹਸਮੁੱਖ ਸੁਭਾਅ ਦੀ 
ਹਮੇਸ਼ਾਂ ਕਾਇਲ ਰਹੀ ਹੈ। 

ਇਸ ਪ੍ਰਸੈਗ ਵਿਚ ਮੈਨੂੰ ਅਕਸਰ ਹੀ ਬੱਚਿਆਂ ਦੇ ਹਾਸੇ-ਮਖੰਲ ਦੀਆਂ ਕਈ ਗਾਲਾਂ 
ਯਾਦ ਆਉਂਦੀਆਂ ਰਹਿੰਦੀਆਂ ਹਨ। ਇਕ ਵਾਰੀ ਦੀ ਗੱਲ ਹੈ ਕਿ ਮੈਂ ਸੈਨ 1998 ਦੀਆਂ 
ਚੋਣਾਂ ਦੌਰਾਨ ਜ਼ਿਲ੍ਹਾ ਰੁਪਨਗਰ ਵਿਖੇ ਬਤੌਰ ਡੀ. ਸੀ. ਤਾਇਨਾਤ ਸੀ। ਉਦੋਂ ਚੋਣਾਂ ਵਿਚ 
ਮੇਰੇ ਮਿੱਤਰ ਪ੍ਰ: ਗੁਰਚਰਨ ਸਿੰਘ ਛੀਨਾ ਰੋਪੜ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ 
ਉਮੀਦਵਾਰ ਦੀ ਮਦਦ ਕਰ ਰਹੇ ਸਨ, ਜਿਸ ਦਾ ਕਿ ਚੋਣ ਨਿਸ਼ਾਨ “ਹਾਥੀ” ਸੀ। ਉਨ੍ਾਂ 
ਦਿਨਾਂ ਵਿਚ ਪ੍ਰੌਫੈਸਰ ਛੀਨਾ ਆਮ ਤੱਰ 'ਤੇ ਘਰੋ-ਘਰੀ ਵੋਟਾਂ ਮੋਗਣ ਵਾਸਤੇ ਮੇਰੇ ਵੱਡੇ 
ਬੇਟੇ ਦਮਨਬੀਰ ਤੇ ਛੋਟੇ ਬੇਟੇ ਅਮਨਬੀਰ ਨੂੰ ਆਪਣੇ ਨਾਲ ਲੈ ਕੇ ਜਾਂਦੇ ਸਨ। 

ਖੈਰ! ਇਕ ਦਿਨ ਜਦੋਂ ਇਹ ਵੋਟਾਂ ਮੋਗਣ ਵਾਸਤੇ ਕਿਸੇ ਘਰ ਪਹੁੰਚੇ ਤਾਂ ਉਥੇ ਉਨ੍ਹਾਂ 
ਦਾ ਬਜ਼ੁਰਗ ਔਤਲੇ ਸਾਹਾਂ 'ਤੇ ਪਿਆ ਸੀ। ਇਨ੍ਹਾਂ ਨੂੰ ਇਖਲਾਕੀ ਤੌਰ 'ਤੇ ਉਥੇ ਤਕਰੀਬਨ 
ਅੰਧਾ ਘੰਟਾ ਬੈਠਣਾ ਪਿਆ, ਪਰ ਨਾਲ ਹੀ ਇਹ ਸੋਚਣ ਲੱਗੇ ਕਿ ਅਸੀਂ ਜਿਸ ਮਕਸਦ 
ਲਈ ਆਏ ਸੀ; ਉਹ ਤਾਂ ਪੁਰਾ ਨਹੀਂ ਹੋਇਆ। ਬਹਿਰਹਾਲ, ਜਦੋਂ ਇਹ ਤੁਰਨ ਲੱਗੇ ਤਾਂ 
ਬੱਚਿਆਂ ਨੇ ਨੋਟ ਕੀਤਾ ਕਿ ਉਨ੍ਹਾਂ ਦੇ ਤਾਇਆ ਜੀ ਪ੍ਰੋ: ਛੀਨਾ ਘਰ ਵਾਲਿਆਂ ਨੂੰ ਕਹਿਣ 
ਲੱਗੇ ਕਿ ਬਹੁਤ ਅਫ਼ਸੋਸ ਹੈ ਕਿ ਤੁਹਾਡੇ ਬਜ਼ੁਰਗ ਤਾਂ ਚੱਲ ਵਸੇ ਹਨ। ਚਲੋਂ ਇਹ ਤਾਂ ਰੱਬ 
ਦਾ ਭਾਣਾ ਹੈ, ਪਰ ਹੁਣ ਤੁਸੀਂ ਸਾਡੇ ਹਾਥੀ” ਦਾ ਖਿਆਲ ਜ਼ਰੁਰ ਰੱਖਿਉ। ਇਸ ਘਟਨਾ ਦੇ 
ਪਿੱਛੇ ਛਿਪੇ ਹਾਸਰਸ ਦੀ ਮੰਲਿਕਤਾ ਨੂੰ ਬੱਚਿਆਂ ਦੇ ਨਿਰਛਲ ਮਨ ਨੇ ਇਉ' ਫੜਿਆ ਕਿ 
ਇਹ ਆਪਣੇ ਆਪ ਵਿਚ ਹੀ ਇਕ ਸਜੀਵ ਲਤੀਫ਼ਾ ਬਣ ਗਈ ਹੈ। 


24/ ਹਸਦਿਆਂ ਦੇ ਘਰ ਵਸਦੇ 


ਇਉਂ ਹੀ ਉਦੋਂ ਮੈਨੂੰ ਉਨ੍ਹਾਂ ਦਿਨਾਂ ਵਿਚ ਹੀ ਮੇਰੇ ਛੋਟੇ ਬੇਟੇ ਅਮਨਬੀਰ ਨੇ ਇੱਕ ਗੱਲ 
ਸੁਣਾਈ ਸੀ ਕਿ ਕੋਈ ਭਾਰੀ-ਭਰਕਮ ਮਾਈ ਮੋਜੇ ਤੋਂ ਡਿੱਗ ਪਈ ਤਾਂ ਉਸ ਦੇ ਪੌਤੇ- 
ਪੋਤੀਆਂ ਨੇ ਪੁੱਛਿਆ ਕਿ ਬੇਬੇ ਜੀ ਤੁਸੀਂ ਮੋਜੇ ਤੋਂ ਕਿਵੇਂ ਡਿੱਗ ਪਏ? ਮਾਈ ਨੇ ਗੱਲ 
ਟਾਲਣ ਲਈ ਕਿਹਾ ਕਿ ਮੈਂ ਭੁਚਾਲ ਦੇ ਝਟਕੇ ਨਾਲ ਮੇਜੇ ਤੋਂ ਡਿੱਗ ਪਈ ਸੀ। ਇਹ ਸੁਣ 
ਕੇ ਇਕ ਬੱਚੇ ਨੇ ਬੜੀ ਮਾਸੂਮੀਅਤ ਨਾਲ ਕਿਹਾ ਕਿ ਬੇਬੇ ਜੀ ਮੈਂ ਤਾਂ ਸਮਝਦਾ ਸੀ ਕਿ 
ਤੁਹਾਡੇ ਡਿੱਗਣ ਨਾਲ ਭੁਚਾਲ ਆਇਆ ਹੈ। 

ਸਾਡੇ ਛੋਟੇ ਜਿਹੇ ਘਰ-ਪਰਿਵਾਰ ਵਿਚ ਅਜਿਹੀਆਂ ਹਾਸਰਸ ਦੀਆਂ ਕੁਦਰਤੀ ਮਹਿਫਲਾਂ 
ਲੱਗਦੀਆਂ ਹੀ ਰਹਿੰਦੀਆਂ ਹਨ। ਇਸ ਵਾਸਤੇ ਸਾਡੇ ਚਾਰ-ਛੇ ਜੀਆਂ ਦੇ ਪਰਿਵਾਰ ਵਿਚ 
ਵਾਹਿਗੁਰੂ ਦੀ ਕ੍ਰਿਪਾ ਨਾਲ ਇਹ ਹਾਸਰਸੀ ਟੋਟਕੇ ਨਹਿਲੇ ਤੇ ਦਹਿਲਾ ਮਾਰਨ ਵਾਂਗੂੰ 
ਚਲਦੇ ਰਹਿੰਦੇ ਹਨ। ਇਸ ਪ੍ਰਸੈਗ ਵਿਚ ਵੱਡੇ ਬੇਟੇ ਦਮਨਬੀਰ ਨੇ ਵੀ ਇਕ ਗੱਲ ਸੁਣਾਈ 
ਸੀ ਕਿ ਕੋਈ ਸੱਜਣ ਗੁਸਲਖਾਨੇ ਵਿੱਚ ਤਿਲਕ ਕੇ ਡਿੱਗ ਪਿਆ। ਉਸ ਦੇ ਘਰ 
ਵਾਲਿਆਂ ਨੇ ਪੁੱਛਿਆ ਕਿ ਇੰਨਾ ਖੜਾਕ ਕਾਹਦਾ ਹੋਇਆ ਹੈ ਤਾਂ ਉਸ ਬੰਦੇ ਨੇ ਜਵਾਬ 
ਦਿੱਤਾ ਹੈ ਕਿ ਪਜਾਮਾ ਡਿੱਗ ਪਿਆ ਸੀ। ਉਸ ਦੇ ਘਰਦਿਆਂ ਨੇ ਕਿਹਾ ਕਿ ਪਜਾਮਾ 
ਡਿੱਗਣ ਨਾਲ ਤਾਂ ਇਨਾ ਖੜਾਕ ਨਹੀਂ ਹੁੰਦਾ ਤਾਂ ਇਸ 'ਤੇ ਅਦਰੇਂ ਅਵਾਜ਼ ਆਈ ਕਿ 
ਭਲੇਮਾਣਸੋ ਮੈਂ ਵੀ ਤਾਂ ਪਜਾਮੇ ਵਿੱਚ ਹੀ ਸੀ। 

ਫਿਰ ਇਹ ਗੱਲ ਵੀ ਦਮਨਬੀਰ ਆਮ ਹੀ ਸੁਣਾਉਂਦਾ ਹੁੰਦਾ ਸੀ ਕਿ ਇਕ ਵਾਰੀ ਕੋਈ 
ਬੁੱਢਾ ਗਵੱਈਆ ਸਟੇਜ 'ਤੇ ਗਾਉਣ ਲੱਗਾ ਤਾਂ ਉਸ ਦਾ ਡੇਂਚਰ ਭਾਵ ਬਨਾਵਟੀ ਦੰਦਾਂ 
ਦਾ ਬੀੜ੍ਹ ਕਿਸੇ ਖਾਸ ਔਤਰੇ “ਤੇ ਆ ਕੇ ਹਿੱਲ ਜਾਂਦੀ ਸੀ। ਇਸ ਵਾਸਤੇ ਉਹ ਗਾਇਕ 
ਆਪਣੇ ਡੇਂਚਰ ਨੂੰ ਵਾਰ-ਵਾਰ ਫਿੱਟ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਜਦੋਂ ਇਹ ਰੱਦੋਂ- 
ਅਮਲ 2-3 ਵਾਰੀ ਦੁਹਰਾਇਆ ਗਿਆ ਤਾਂ ਆਖਿਰ ਨੂੰ ਕਿਸੇ ਅੱਕੇ ਸਰੋਤੇ ਨੇ ਉਸ ਨੂੰ 
ਖਿਝਕੇ ਪੁਛ ਹੀ ਲਿਆ ਕਿ ਭਾਈ ਤੂੰ ਕੁਝ ਗਾਏਂਗਾ ਵੀ ਕਿ ਇਉ ਹੀ ਖੜ੍ਹਾ ਬਸ ਕੈਸਟਾਂ 
ਹੀ ਬਦਲਦਾ ਰਹੇਂਗਾ। 

ਇਸ ਸਮਾਜਿਕ ਤੇ ਪਰਿਵਾਰਕ ਹਾਸੇ-ਠੱਠੇ ਦੇ ਸੈਦਰਭ ਵਿੱਚ ਮੈਂ ਆਪਣੀ ਅਰਧਾਂਗਣੀ 
ਸੁਖਜੀਤ ਵਲ ਸੁਣਾਈ ਸਭਿਆਚਾਰਕ ਹਾਸਰਸ ਦੀ ਇਹ ਗੱਲ ਪਤਾ ਨਹੀਂ ਕਿੰਨੀ ਵਾਰ 
ਸੁਣਾ ਚੁੱਕਾ ਹਾਂ ਕਿ ਜੋ ਬੇਸ਼ੱਕ ਰਾਜਸਥਾਨੀ ਸਭਿਅਤਾ ਤੇ ਸਭਿਆਚਾਰ ਨਾਲ ਸਬੈਧ 
ਰੱਖਦੀ ਹੈ, ਪਰ ਇਸ ਦੇ ਨਾਲ ਹੀ ਇਹ ਪੈਜਾਬੀ ਮਾਨਸਿਕਤਾ ਨਾਲ ਹੂ-ਬ-ਹੂ ਮੇਲ ਖਾਂਦੀ 
ਹੈ। ਇਹ ਕਹਾਣੀ ਇਸ ਤਰ੍ਹਾਂ ਹੈ ਕਿ ਪੁਰਾਣੇ ਸਮਿਆਂ ਵਿਚ ਤਲਵਾਰ ਕਿਸੇ ਯੋਧੇ ਤੇ ਸਰਦੇ 
-ਪੁਜਦੇ ਬੰਦੇ ਕੋਲ ਹੀ ਹੁੰਦੀ ਸੀ। ਬਾਕੀ ਫੌਜ ਤਾਂ ਡਾਂਗ-ਸੋਟਿਆਂ ਤੇ ਟਕੂਏ ਤੇ ਬਰਛਿਆਂ 
ਨਾਲ ਹੀ ਕੰਮ ਚਲਾਉਂਦੀ ਸੀ। ਲੋਹੇ ਦੀ ਘਾਟ ਦੇ ਕਾਰਨ ਤਲਵਾਰ ਦੀ ਕੀਮਤ ਜ਼ਿਆਦਾ 
ਹੁੰਦੀ ਸੀ, ਜਿਸ ਕਰਕੇ ਤਲਵਾਰ ਰੱਖਣਾ ਆਮ ਲੋਕਾਂ ਦੇ ਵਸ ਦੀ ਗੱਲ ਨਹੀਂ ਸੀ। 


25/ ਹਸਦਿਆਂ ਦੇ ਘਰ ਵਸਦੇ 


ਕਹਿੰਦੇ ਹਨ ਕਿ ਇਕ ਵਾਰ ਕਿਸੇ ਰਾਜਪੁਤ ਯੋਧੇ ਦੀ ਤਲਵਾਰ ਕਿਤੇ ਖੇਤ ਵਿਚ ਡਿੰਗ 
ਪਈ। ਉਥੇ ਕੌਮ ਕਰ ਰਹੇ ਕਿਸਾਨ ਨੇ ਤਲਵਾਰ ਨੂੰ ਟਿੱਬੇ ਵਿੱਚ ਦੱਬ ਦਿਤਾ ਤਾਂ ਕਿ ਉਹ 
ਰਾਤ ਨੂੰ ਚੋਰੀ-ਛਿਪੇ ਉਸ ਨੂੰ ਘਰ ਲਿਜਾ ਸਕੇ। ਦੂਸਰੇ ਖੇਤ ਵਾਲੇ ਨੇ ਉਸ ਨੂੰ ਤਲਵਾਰ 
ਦਬਾਉਂਦੇ ਹੋਏ ਵੇਖ ਲਿਆ। ਦੂਜੇ ਕਿਰਸਾਣ ਨੇ ਮੰਕਾ ਤਾੜ ਕੇ ਤਲਵਾਰ ਨੂੰ ਟਿੱਬੇ ਵਿਚੋਂ 
ਕੱਢ ਕੇ ਉਸ ਦੀ ਥਾਂ ਦਾਤਰੀ ਰੱਖ ਦਿੱਤੀ ਤੇ ਤਲਵਾਰ ਆਪਣੇ ਘਰ ਲੈ ਗਿਆ। 

ਇੱਧਰ ਪਹਿਲਾ ਕਿਰਸਾਣ ਜਦੋਂ ਸ਼ਾਮ ਨੂੰ ਆਪਣੀ ਘਰ ਵਾਲੀ ਨੂੰ ਲੈ ਕੇ ਤਲਵਾਰ 
ਕੱਢਣ ਆਇਆ ਤਾਂ ਕਿਰਪਾਨ ਦੀ ਥਾਂ ਦਾਤਰੀ ਨੂੰ ਦੇਖ ਕੇ ਬਹੁਤ ਹੈਰਾਨ ਹੋਇਆ। ਉਸ 
ਦੀ ਘਰ ਵਾਲੀ ਉਸ ਨੂੰ ਕਹਿਣ ਲੱਗੀ ਕਿ ਇਸ ਵਿੱਚ ਹੈਰਾਨੀ ਦੀ ਕਿਹੜੀ ਗੱਲ ਹੈ ਇਹ 
ਤਾਂ ਐਂ ਵੀ ਹੋ ਸਕਦਾ ਹੈ, “ਜੇਠ ਹਾੜ ਕੀ ਗਾਮੂ ਮੇਂ, ਕਾਚੋ ਲੌਹਾ ਪਾਂਘਲ ਗਿਓ”, ਤਾਂ 
ਇਸ ਤੇ ਘਰ ਵਾਲੇ ਨੇ ਜੁਆਬ ਦਿੱਤਾ, “ਕਾਚੋ ਲੇਹੋ ਪਾਂਘਲ ਗਿਓ ਸੋ ਪਾਂਘਲ 
ਗਿਓ; ਪਰ ਈਹ ਮੋ ਈਂਗਣ-ਮੀਂਗਣ ਜਿਸੀ ਈਚਕ-ਬੀਚਕ ਕੁਣ ਕਰ ਗਿਓ।” ਇਸ 
ਦਾ ਮਤਲਬ ਹੈ ਕਿ ਜਦੋਂ ਘਰ ਵਾਲੀ ਨੇ ਕਿਹਾ ਕਿ ਜੇਠ ਹਾੜ ਦੀ ਗਰਮੀ ਵਿੱਚ ਕੱਚਾ 
ਲੋਹਾ ਪਿਘਲ ਗਿਆ ਹੋਵੇਗਾ ਤਾਂ ਉਸ ਦੇ ਘਰ ਵਾਲੇ ਨੇ ਕਿਹਾ ਕਿ ਮੇਨਿਆ ਕਿ ਲੋਹਾ 
ਪਿਘਲ ਗਿਆ ਹੋਣਾ, ਪਰ ਦਾਤਰੀ ਵਾਂਗ ਇਸ ਵਿੱਚ ਈਚਕ-ਬੀਚਕ ਭਾਵ ਦੌਦੇ ਕੰਣ 
ਕੱਢ ਗਿਆ ਹੈ। 

ਰਾਜਸਥਾਨੀ ਲੋਕ ਨੈਤਿਕ ਤੇ ਸਦਾਚਾਰਿਕ ਪੱਖੋਂ ਹਾਲੇ ਵੀ ਬਹੁਤ ਚੰਗੇ ਹਨ 
ਕਿਉਂਕਿ ਉਨ੍ਹਾਂ ਨੂੰ ਹੁਣ ਤਕ ਵੀ ਆਧੁਨਿਕਤਾ ਦਾ ਜ਼ਿਆਦਾ ਪਾਹ ਨਹੀਂ ਲੱਗਾ। ਫਿਰ 
ਇਹ ਗੱਲ ਤਾਂ 1960ਵਿਆਂ ਦੇ ਕਰੀਬ ਦੀ ਹੈ ਕਿ ਰਾਜਸਥਾਨ ਦੇ ਧਿੰਡਾਂ ਵਿਚ ਹਰੀ 
ਸਬਜ਼ੀ-ਤਰਕਾਰੀ ਨਾਂ ਦੀ ਚੀਜ਼ ਦੁਰਲਭ ਸੀ। ਮੇਰੇ ਬਾਬਾ ਜੀ ਸ੍ਰ. ਜਗਤ ਸਿੰਘ ਦਾ 
ਬਾਗੜੀ ਮਿੱਤਰ ਦੇਵਸੀ ਰਾਮ ਸਾਡੇ ਪਿਡ ਆਇਆ। ਉਸ ਨੂੰ ਰੋਟੀ ਨਾਲ ਮੂਲੀ ਪਰੋਸੀ 
ਗਈ ਤਾਂ ਉਸ ਨੇ ਸਮਝਿਆ ਕਿ ਪੰਜਾਬੀ ਲੋਕ ਮੁਲੀ ਨੂੰ ਵੀ ਚਮਚੇ ਵਾਂਰੂੀ ਧਾਕਲੀਆ 
ਸਮਝ ਕੇ ਮੁੰਹ ਐਦਰ ਬੁਰਕੀ ਧੱਕਣ ਲਈ ਵਰਤਦੇ ਹਨ। ਇਸ ਲਈ ਉਸ ਨੇ ਮੁਲੀ ਖਾਣ 
ਦੀ ਬਜਾਇ ਸਗੋਂ ਉਹ ਧੋ-ਸਵਾਰ ਕੇ ਥਾਲੀ ਵਿਚ ਰੱਖ ਦਿੱਤੀ। 

ਇਉਂ ਹੀ ਹਰਿਆਣਵੀ ਲੋਕ ਵੀ ਬਿਲਕੁਲ ਰਾਜਸਥਾਨ ਦੇ ਨਾਲ ਲਗਦੇ ਇਲਾਕੇ 
ਦੇ ਹੋਣ ਕਰਕੇ ਪਹਿਲੇ ਸਮਿਆਂ ਵਿਚ ਜਾਗ੍ਰਿਤੀ ਦੇ ਪੱਖੋਂ ਥੋੜ੍ਹੇ ਪਿਛੜੇ ਹੋਏ ਸਨ। ਸੁਣਿਆ 
ਹੈ ਕਿ ਕੁਝ ਹਰਿਆਣਵੀ ਲੋਕ ਪੈਜਾਬ ਦੇ ਕਿਸੇ ਪਿਡ ਵਿਚ ਕਿਸੇ ਵਿਆਹ-ਸ਼ਾਦੀ 'ਤੇ 
ਆਏ। ਉਥੇ ਥਾਲੀਆਂ ਵਿਚ ਚਮਚੇ ਵੇਖ ਕੇ ਇਕ-ਦੂਜੇ ਨੂੰ ਪੁਛਣ ਲੱਗੇ ਕਿ ਇਹ ਕੀ 
“ਜੋਤਰ' ਹੈ। ਉਨ੍ਹਾਂ ਵਿਚੋਂ ਇਕ ਸਿਆਣਾ ਬੰਦਾ ਬੋਲਿਆ ਕਿ 'ਰੇ ਭਾਈ ਯੋਹ ਧਾਕਲੀਆ 
ਸੈ! ਉਹ ਦੂਜਿਆਂ ਨੂੰ ਸਮਝਾਉਣ ਲੱਗਾ ਕਿ ਚਮਚੇ ਦੇ ਅਗਲੇ ਪਾਸੇ ਅੰਗੂਠਾ ਰੱਖ ਕੇ 
ਡੰਡੀ ਨਾਲ ਬੁਰਕੀ ਧੱਕ ਲਵੋਂ। 

ਬਹਿਰਹਾਲ, ਇਹ ਗੱਲਾਂ ਕੋਈ ਅਤਿਕਥਨੀਆਂ ਨਹੀਂ ਹਨ, ਸਗੋਂ ਇਹ ਨਵੀਂ ਤਹਿਜ਼ੀਬ 

26/ ਹਸਦਿਆਂ ਦੇ ਘਰ ਵਸਦੇ 


ਤੇ ਨਵੀਂ ਜ਼ਮਾਨੇਸਾਜ਼ੀ ਦੇ ਕਾਰਨ ਸਚਮੱਚ ਹੀ ਉਪਜੀਆਂ ਹਾਸਰਸੀ ਘਟਨਾਵਾਂ ਹਨ। 
ਹਾਸਰਸ ਦੇ ਪ੍ਰਸੈਗ ਵਿਚ ਕਹਿੰਦੇ ਹਨ ਕਿ ਇਕ ਵਾਰ ਅਨ੍ਹਿਆਂ ਦੇ ਡੇਰੇ ਵਿਚ ਕੋਈ ਹਾਥੀ 
ਆ ਗਿਆ। ਸਾਰੇ ਅਨ੍ਹੋ ਉਸ ਦੇ ਦੁਆਲੇ ਹੋ ਕੇ ਦੇਖਣ ਲੱਗੇ ਕਿ ਇਹ ਕੀ ਚੀਜ਼ ਹੈ। 
ਜਿਹੜਾ ਬੰਦਾ ਅੱਗੇ ਸੀ, ਉਹ ਸੈਡ ਨੂੰ ਹੱਥ ਲਾ ਕੇ ਕਹਿਣ ਲੱਗਾ ਕਿ ਇਹ ਤਾਂ ਲੰਮ- 
ਸਲੰਮਾ ਸੱਪ ਹੈ। ਜਿਸ ਔਨੂੰ ਨੇ ਉਸਦੇ ਢਿੱਡ ਨੂੰ ਹੱਥ ਲਾਇਆ, ਉਹ ਕਹਿਣ ਲੱਗਾ ਇਹ 
ਤਾਂ ਢੋਲ ਹੈ ਤੇ ਲੱਤਾਂ ਨੂੰ ਹੱਥ ਲਾਉਣ ਵਾਲੇ ਐਨ੍ਹੇ ਕਹਿਣ ਲੱਗੇ ਕਿ ਇਹ ਤਾਂ ਤੁਰੇ- 
ਫਿਰਦੇ ਥਮਲੇ ਹਨ। 

ਇਸ ਤਰ੍ਹਾਂ ਹੀ ਸੁਣਿਆ ਹੈ ਕਿ ਕਿਸੇ ਪਿਡ ਵਿਚੋਂ ਕਿਤੇ ਕੋਈ ਹਾਥੀ ਲੰਘ ਗਿਆ। ਸਵੇ 
ਰੇ ਸਾਰਾ ਪਿਡ ਇਕੱਠਾ ਹੋਇਆ ਫਿਰੇ ਕਿ ਇਹ ਪੈੜਾਂ ਕਿਸ ਜਾਨਵਰ ਦੀਆਂ ਹਨ। ਇਸ 
ਸਬੈਧੀ ਕੋਈ ਕੁਝ ਕਹੇ ਤੇ ਕਈ ਹੋਰ ਉੱਘ-ਪਤਾਲ ਦੀਆਂ ਮਾਰਨ ਲੱਗੇ। ਉਨ੍ਹਾਂ ਵਿਚੋਂ ਇਕ 
ਨੇ ਸਲਾਹ ਦਿੱਤੀ ਕਿ ਆਪਾਂ ਆਪਣੇ ਪਿੰਡ ਦੇ ਬੁਝ-ਬੁਝੱਕੜ ਤੋਂ ਪੁਛ ਲਈਏ। ਜਦੋਂ ਉਹ 
ਕਥਿਤ ਸਿਆਣਾ ਆਇਆ ਤਾਂ ਕਹਿਣ ਲੱਗਾ ਕਿ 'ਪੈਰ ਮੇਂ ਚੱਕੀ ਬਾਂਧ ਕੇ ਕੂਦ ਗਿਉਂ 
ਮਿਰਗਾਨ” ਭਾਵ ਕੋਈ ਹਿਰਨ ਪੈਰ ਵਿਚ ਚੱਕੀ ਬੰਨ੍ਹ ਕੇ ਇਥੋਂ ਦੀ ਲੰਘ ਗਿਆ ਹੈ। 

ਨਵੀਂ ਤਹਿਜ਼ੀਬ ਦੇ ਨਵੇਂ ਸ਼ਗੁਫ਼ਿਆਂ ਨੇ ਸਿੱਧੇ-ਪੱਧਰੇ ਰਾਜਸਥਾਨੀ ਤੇ ਹਰਿਆਣਵੀਆਂ 
ਨੂੰ ਹੀ ਨਹੀਂ, ਸਗੋਂ ਬਹੁਤੇ ਪੰਜਾਬੀਆਂ ਨੂੰ ਵੀ ਚੱਕਰਾਂ ਵਿਚ ਪਾਇਆ ਹੈ। ਇਹ ਗੱਲ 
1960 ਦੇ ਕਰੀਬ ਦੀ ਹੈ ਕਿ ਮੈਂ ਇਕ ਬਰਾਤ ਵਿਚ ਪੱਕੇ ਕਲਾਂ ਤੋਂ ਕਿੱਲੀ ਨਿਹਾਲ ਸਿੰਘ 
ਗਿਆ ਸੀ। ਉਦੋਂ ਪਹਿਲੀ ਵਾਰ ਲੜਕੀ ਵਾਲਿਆਂ ਨੇ ਆਪਣੇ ਘਰ ਹਲਵਾਈ ਬਿਠਾਉਣ 
ਦੀ ਥਾਂ ਬਠਿੰਡੇ ਦੇ ਮੈਟਰੋ ਹੋਟਲ ਦੀ ਕੈਟਰਿੰਗ ਕਰਵਾਈ ਸੀ। ਜਦੋਂ ਖਾਣਾ ਪਲੇਟਾਂ ਤੇ 
ਡੰਗਿਆਂ ਵਿਚ ਪਰੋਸਿਆ ਗਿਆ ਤਾਂ ਮੇਜ਼ਾਂ 'ਤੇ ਬੇਠੇ ਚਾਰ-ਛੇ ਬੰਦਿਆਂ ਨੇ ਡੰਗਿਆਂ `ਚ 
ਹੀ ਖਾਣਾ ਸ਼ਰ ਕਰ ਦਿੱਤਾ। 

ਇਸ ਸਬੋਧ ਵਿਚ ਜੇ ਮੈਂ ਸਰਦਾਰੀ ਲਈ ਜਾਣੇ ਜਾਂਦੇ ਆਪਣੇ ਪਿੰਡ ਦੀ ਗੱਲ ਹੀ 
ਕਰ ਲਵਾਂ ਤਾਂ ਮੇਰੇ ਤਾਇਆ ਜੀ ਦੇ ਲੜਕੇ ਕੈਪਟਨ ਭੁਪਿਦਰ ਸਿੰਘ ਦੇ ਵਿਆਹ ਸਮੇਂ 
ਅਸੀਂ ਪਠਾਣਕੌਟ ਛਾਉਣੀ ਢੁਕੇ ਸੀ। ਜਦੋਂ ਖਾਣੇ ਤੋਂ ਪਹਿਲਾਂ ਸ਼ਰਾਬ ਦਾ ਦੌਰ ਸ਼ੁਰੂ 
ਬਹੁਤੇ ਭਾਈਚਾਰੇ ਨੇ ਗਲਾਸਾਂ ਦੀ ਥਾਂ 'ਤੇ ਬੈਰ੍ਹਿਆਂ ਤੋਂ ਬੋਤਲਾਂ ਹੀ ਰਖਾ ਲਈਆਂ ਕਿ ਫੌਜੀ 
ਗਲਾਸੀਆਂ ਵਿਚ ਜੂਠੀ ਸ਼ਰਾਬ ਵਰਤਾ ਰਹੇ ਹਨ, ਸਗੇਂ ਅਸੀਂ ਤਾਂ ਆਪ ਬੋਤਲ ਪੱਟ ਕੇ 
ਪੀਣ ਦੇ ਆਦੀ ਸਾਂ। 

ਕਿਸੇ ਹੋਰ ਦੀ ਗੱਲ ਤਾਂ ਕੀ ਕਰਨੀ ਹੈ, ਸਗੋਂ ਆਧੁਨਿਕਤਾ ਦੇ ਸਿਲਸਿਲੇ ਵਿਚ ਤਾਂ 
ਸ਼ੁਰੂ-ਸ਼ਰ ਵਿਚ ਹਰ ਕੋਈ ਅਨੁਭਵ ਦੇ ਪੱਖੋਂ ਕੋਰਾ ਤੇ ਅਣਜਾਣ ਹੁੰਦਾ ਹੈ। ਇਸ ਸਬੈਧ ਵਿਚ 
ਅਜ ਤੋਂ 70-80 ਸਾਲ ਪਹਿਲਾਂ ਲੋਕਾਂ ਨੇ ਫਲੱਸ਼-ਟੱਟੀਆਂ ਤੇ ਨਵੀਂ-ਨਵੀਂ ਕਿਸਮ 


27/ ਹਸਦਿਆਂ ਦੇ ਘਰ ਵਸਦੇ 


ਦੀਆਂ ਟੁਟੀਆਂ ਹੀ ਨਹੀਂ ਵੇਖੀਆਂ ਸਨ। ਇਸ ਲਈ ਇਸ ਸਬੈਧ ਵਿਚ ਤਕਰੀਬਨ ਸਾਡੇ 
ਸਭ ਦੇ ਹੀ ਪਹਿਲੇ ਅਨੁਭਵ ਹਾਸੋਹੀਣੇ ਹੀ ਸਨ। ਕਿਸੇ ਨੇ ਜਦੋਂ ਫਲੱਸ਼ ਦੀ ਸੈਗਲੀ ਖਿੱਚੀ 
ਤੇ ਪਾਣੀ ਦਾ ਛਣਕਾਟਾ ਪਿਆ ਤਾਂ ਉਹ ਬਾਹਰ ਨੂੰ ਭੱਜਿਆ। 

ਇਸ ਤਰ੍ਹਾਂ ਹੀ ਮੇਰੇ ਇਕ ਵੈਦ ਮਿੱਤਰ ਦੀ ਗੱਲ ਹੈ ਕਿ 1990 ਦੇ ਕਰੀਬ ਮੈਨੂੰ ਦਿੱਲੀ 
ਦੇ ਇਕ ਪੈਜ ਤਾਰਾ ਹੋਟਲ ਵਿਚ ਠਹਿਰਨ ਦਾ ਮੌਕਾ ਮਿਲਿਆ ਤਾਂ ਮੈਂ ਵੈਦ ਜੀ ਨੂੰ ਵੀ 
ਮਿੱਤਰਤਾਈ ਵਜੋਂ ਨਾਲ ਲੈ ਲਿਆ। ਉਹ ਆਦਤ ਅਨੁਸਾਰ ਸਵੇਰੇ ਚਾਰ ਕੁ ਵਜੇ ਉੱਠੇ ਤੇ 
ਨਹਾਉਣ ਲਗ ਪਏ। ਉਨ੍ਹਾਂ ਨੇ ਗਰਮ ਪਾਣੀ ਦੀ ਟੂਟੀ ਤਾਂ ਛੱਡ ਲਈ ਪਰ ਉਨ੍ਹਾਂ ਨੂੰ ਠੰਡੇ 
ਪਾਣੀ ਵਾਲੀ ਟੂਟੀ ਚਲਾਉਣੀ ਨਹੀਂ ਆਈ। ਉਪਰੈਤ ਉਹ ਚਾਹ-ਦੁੱਧ ਫੈਂਟਣ ਵਾਂਗੂੰ 
ਕੋਈ ਅੱਧਾ ਘਟਾ ਬਾਲਟੀ ਵਿਚ ਮੱਘ ਨਾਲ ਪਾਣੀ ਫੈਂਟਕੇ ਠੰਡਾ ਕਰਦੇ ਰਹੇ। ਜਦੋਂ ਉਹ 
5 ਕੁ ਵਜੇ ਬਾਥਰੂਮ ਤੋਂ ਬਾਹਰ ਆਏ ਤਾਂ ਫਿਰ ਰੌਲਾ ਪਾਉਣ ਲੱਗੇ ਕਿ ਕਮਰੇ ਦਾ ਏਅਰ 
ਕੰਡੀਸ਼ਨਰ ਬਦ ਕਰ ਦਿਉ ਨਹੀਂ ਤਾਂ ਮੈਂ ਗਰਮ-ਸਰਦ ਹੋ ਜਾਉਂਗਾ। 

ਇਸ ਪ੍ਰਸੈਗ ਵਿਚ ਮੈਨੂੰ ਆਪਣੇ ਬਚਪਨ ਦੇ ਵੀ ਇਕ-ਦੋ ਪ੍ਰਸੋਗ ਹਾਲੇ ਵੀ ਯਾਦ 
ਹਨ ਕਿ ਕਿਵੇਂ ਬੰਦੇ ਦੇ ਬਚਪਨ ਵਿਚ ਮੰਜ-ਮਸਤੀ ਦੀ ਖਾਤਿਰ ਕੀਤੀਆਂ ਸ਼ਰਾਰਤਾਂ ਜਾਂ 
ਹਰਕਤਾਂ ਵੱਡੇ ਹੋ ਕੇ ਸ਼ਰਮਸਾਰੀ ਦਾ ਕਾਰਨ ਬਣ ਬਹਿੰਦੀਆਂ ਹਨ। ਮੈਂ ਸੈਨ 1958 ਦੇ 
ਕਰੀਬ ਆਪਣੇ ਮਾਸੜ ਜੀ ਸ੍ਰ. ਕੁਲਦੀਪ ਸਿੰਘ ਵਿਰਕ ਕੌਲ ਲੁਧਿਆਣੇ ਗਿਆ। ਉਥੇ 
ਬਾਥਰੂਮ ਵਿਚ ਨਹਾਉਣ ਤੋਂ ਬਾਅਦ ਮੈਂ 'ਸ਼ੈਂਪੂ” ਨੂੰ ਤੇਲ ਸਮਝ ਕੇ ਸਿਰ ਨੂੰ ਲਾ ਲਿਆ। 
ਅੱਗੋਂ ਮਾਸੀ ਜੀ ਨੇ ਪੁਛਿਆ ਕਿ ਤੂੰ ਸ਼ੈਂਪੂ ਲਾ ਕੇ ਸਿਰ ਕਿਉਂ ਨਹੀਂ ਧੋਤਾ ਤਾਂ ਮੈਂ ਕਿਹਾ ਕਿ 
ਨਹੀਂ; ਮੈਂ ਤਾਂ ਤੇਲ ਲਗਾਇਆ ਹੈ। ਮੇਰੀ ਗੱਲ 'ਤੇ ਸਾਰੇ ਘਰ ਵਿਚ ਕਈ ਦਿਨ ਹਾਸਾ 
ਪੈਂਦਾ ਰਿਹਾ। 

ਫਿਰ ਅਗਲੀ ਗੱਲ ਮੇਰੇ ਸਕੂਲ ਦੇਵ ਸਮਾਜ ਦੇ ਹੋਸਟਲ ਦੀ ਹੈ; ਮੈਂ ਉਦੋਂ ਸ਼ਾਇਦ 
ਨਵੀਂ ਜਮਾਤ ਵਿਚ ਪੜ੍ਹਦਾ ਸੀ। ਅਬਲਖੁਰਾਣੇ ਦੇ ਸਾਡੇ ਇਕ ਸੀਨੀਅਰ ਦਾ ਮੈਂ ਕੈਂਥਰਾਡੀਨ 
ਆਇਲ ਭਾਵ ਖੁਸ਼ਬੂ ਵਾਲਾ ਤੇਲ ਚੋਰੀ-ਚੋਰੀ ਸਿਰ ਨੂੰ ਲਾ ਲਿਆ। ਉਹ ਮੈਨੂੰ ਪੁਛੇ ਕਿ ਤੂੰ 
ਮੋਰਾ ਤੇਲ ਕਿਉ ਲਾਇਆ ਹੈ ਤੇ ਮੈਂ ਮੁਕਰੀ ਜਾਵਾਂ ਕਿ ਨਹੀਂ ਮੈਂ ਤਾਂ ਤੁਹਾਡਾ ਤੇਲ 
ਲਾਇਆ ਹੀ ਨਹੀਂ। ਜਦੋਂ ਕਿ ਤੇਲ ਦੀ ਖੁਸ਼ਬੂ ਮੈਨੂੰ ਇਕ ਪੰਜਾਬੀ ਅਖਾਣ ਮੁਤਾਬਿਕ 
“ਨਾਲੇ ਚੋਰ ਨਾਲੇ ਚਤਰ” ਸਾਬਤ ਕਰ ਰਹੀ ਸੀ। ਵੈਸੇ ਗੱਲ ਸਿਰਫ਼ ਇੰਨੀ ਹੀ ਹੈ ਕਿ ਹਰ 
ਬੰਦੇ ਨੂੰ ਆਪਣੀ ਜ਼ਿੰਦਗੀ ਵਿਚ ਕੋਈ ਨਾ ਕੋਈ ਬੜਾ ਹਾਸੋਹੀਣਾ ਜਿਹਾ ਅਨੁਭਵ ਹੌਦਾ 
ਹੈ। ਇਹ ਗੱਲ ਵੱਖਰੀ ਹੈ ਕਿ ਉਹ ਸੈਗ ਦਾ ਮਾਰਿਆ ਕਿਸੇ ਨੂੰ ਦੱਸੇ ਜਾਂ ਨਾ ਦੱਸੇ। 

ਇਸ ਤਰ੍ਹਾਂ ਹੀ ਮੈਂ ਨਿੱਕਾ ਹੁੰਦਾ ਆਮ ਬੱਚਿਆਂ ਵਾਂਗੂੰ ਸ਼ਰਾਰਤੀ ਹੁੰਦਾ ਸੀ। ਇਕ 
ਵਾਰੀ ਮੈਂ ਅਲਮਾਰੀ ਵਿਚ ਇਹ ਵੇਖਣ ਲਈ ਮੋਮਬੱਤੀ ਜਗਾ ਲਈ ਕਿ ਦੇਖੀਏ ਕਿ ਇਹ 
ਕਿੰਨਾ ਕੁ ਚਾਨਣਾ ਕਰਦੀ ਹੈ। ਉਸ ਅਲਮਾਰੀ ਦੇ ਉਪਰਲੇ ਖਾਨੇ ਵਿਚ ਰੂੰ ਪਈ ਹੋਈ ਸੀ, 


28/ ਹਸਦਿਆਂ ਦੇ ਘਰ ਵਸਦੇ 


ਜਿਸ ਕਾਰਨ ਮੈਂ ਚਾਨਣ ਦੇਖਦਾ-ਦੇਖਦਾ ਅੱਗ ਹੀ ਲਾ ਬੈਠਾ ਸੀ। ਉਸ ਉਪਰੈਤ ਹੋਈ 
ਛਿਤਰੌਲ ਦੀ ਤਾਂ ਗੱਲ ਹੁਣ ਕੀ ਕਰਨੀ ਹੈ। 

ਇਉਂ ਹੀ ਕਈ ਵਾਰ ਨਜ਼ਰੀਏ ਦੇ ਫ਼ਰਕ ਜਾਂ ਗੱਲ ਕਰਨ ਦੇ ਤਰੀਕੇ ਵਿਚ ਕਿਸੇ 
ਉਣਤਾਈ ਨਾਲ ਅਕਸਰ ਹੀ ਗੱਲ ਵਿਗੜ ਜਾਂਦੀ ਹੈ। ਮੈਂ ਪੀ.ਸੀ.ਐੱਸ. ਵਿਚ ਆਉਣ ਤੋਂ 
ਪਹਿਲਾਂ ਆਪਣੇ ਪਿੰਡ ਚੱਕ ਖੜਕ ਸਿੰਘ ਵਾਲਾ ਦੇ ਨਜ਼ਦੀਕ ਮੋਡੀ ਡੱਬਬਾਲੀ ਤੋਂ 
ਨੈਸ਼ਨਲ ਕਾਲਜ ਸਰਸੇ ਪੜ੍ਹਾਉਣ ਜਾਂਦਾ ਹੈਦਾ ਸੀ। ਅਕਸਰ ਹੀ ਬੱਸ ਦਾ ਕੰਡਕਟਰ ਮੇਰੇ 
ਵਾਸਤੇ ਫ਼ਰੋਟ ਸੀਟ ਰੱਖ ਲੈਂਦਾ ਸੀ। ਇਕ ਵਾਰ ਕੋਈ ਥਾਣੇਦਾਰ ਸਾਹਿਬ ਬੱਸ ਵਿਚ ਆ 
ਧਮਕੇ ਤੇ ਅਸੀਂ ਆਪਸ ਵਿਚ ਫ਼ਰੋਟ ਸੀਟ ਤੇ ਬੈਠਣ ਲਈ ਨਠਹਿਕ ਪਏ। ਥਾਣੇਦਾਰ ਦਾ 
ਕਹਿਣਾ ਸੀ ਕਿ ਮੈਂ ਤਾਂ ਐੱਸ.ਐੱਸ.ਪੀ. ਸਾਹਿਬ ਦੇ ਹੁਕਮ ਦਾ ਬੱਧਾ ਸਿਰਸੇ ਜਾ ਰਿਹਾ ਹਾਂ। 
ਇਸ ਲਈ ਪ੍ਰੋ: ਸਾਹਿਬ ਜੇ ਤੁਸੀਂ ਇਕ ਦਿਨ ਕਾਲਜ ਨਹੀਂ ਵੀ ਜਾਉਗੇ ਤਾਂ ਕੀ ਫ਼ਰਕ ਪੈਂਦਾ 
ਹੈ; ਤੁਹਾਡੇ ਪੜ੍ਹਾਏ ਵਿਦਿਆਰਥੀ ਕਿਹੜਾ “ਨਹਿਰ” ਬਣ ਜਾਣੇ ਹਨ। ਖੋਰ! ਹੁਣ ਮੁੱਦਤ 
ਬਾਅਦ ਮੈਂ ਸੋਚਦਾ ਹਾਂ ਕਿ ਸਾਡੀ ਬਹਿਸਬਾਜ਼ੀ ਦੁਵੱਲਿਉਂ' ਹੀ “ਹਉਮੈ” ਕਰਕੇਸੀ ਕਿਉਂਕਿ 
ਮੇਰੇ ਪੜ੍ਹਾਏ ਵਿਦਿਆਰਥੀ ਤਾਂ ਕੀ; ਸਗੋਂ ਮੈਂ ਤਾਂ ਖੁਦ ਵੀ ਨਹਿਰ ਨਹੀਂ ਬਣ ਸਕਿਆ। 
ਪੰਜਾਬੀ ਸਮਾਜ ਵਿਚ ਖੁਸ਼ੀਆਂ-ਖੇੜੇ ਤੇ ਹਾਸੇ-ਮਖੌਲ :- 

ਚਲੋਂ ! ਹੁਣ ਆਪਣੀਆਂ ਗੱਲਾਂ ਛੱਡਕੇ ਆਪਣੇ ਪੰਜਾਬੀ ਸਮਾਜ ਵਿਚ ਖੁਸ਼ੀਆਂ- 
ਖੇੜਿਆਂ ਤੇ ਹਾਸੇ-ਮਖੰਲ ਦੇ ਪ੍ਰਸੈਗ ਵਿਚ ਗੱਲ ਛੋਹੀਏ। ਪੰਜਾਬੀ ਜੀਵਨ ਸ਼ੈਲੀ ਵਿਚ 
ਖਾਸ ਕਰਕੇ ਸਾਡੇ ਗੁਰ ਸਾਹਿਬਾਨ ਵਲੋਂ ਮਿਲੇ ਉਪਦੇਸ਼ਾਂ ਸਦਕਾ ਗੁਰਕਾਲ ਦੇ ਸਮੇਂ ਤੋਂ ਲੇ 
ਕੇ ਦੇਸ਼ ਦੀ ਅਜ਼ਾਦੀ ਤਕ ਸੇਵਾ, ਕੁਰਬਾਨੀ, ਤਿਆਗ ਤੇ ਪਰਸੁਆਰਥ ਦੀਆਂ ਹੜ੍ਹਾਂ ਦੀ 
ਰਵਾਨਗੀ ਵਰਗੀਆਂ ਭਾਵਨਾਵਾਂ ਰਹੀਆਂ ਹਨ। ਪੋਜਾਬੀ ਲੋਕਾਂ ਵਿਚ ਜੀਵਨ ਦੀਆਂ 
ਮੁਸ਼ਕਲਾਂ ਤੇ ਦੁਸ਼ਵਾਰੀਆਂ ਨੂੰ ਰੱਬ ਦੀ ਰਜ਼ਾ ਮੋਨ ਕੇ ਸਹਿਜੇ ਹੀ ਜਰ ਲੈਣ ਦਾ ਜੇਰਾ ਹੁੰਦਾ 
ਹੈ, ਜਿਸ ਕਰਕੇ ਇਨ੍ਹਾਂ ਲੋਕਾਂ ਵਿਚ ਹਮੇਸ਼ਾਂ ਹੀ ਮਿਹਨਤ, ਸਿਰੜ ਤੇ ਚੜ੍ਹਦੀ ਕਲਾ ਦਾ 
ਮਾਦਾ ਰਿਹਾ ਹੈ। ਇਸ ਵਧੀਆ ਜੀਵਨ ਜਾਚ ਦੇ ਨਤੀਜੇ ਵਜੋਂ ਅੰਕੜਾਂ ਦੇ ਬਾਵਜੂਦ ਵੀ 
ਸਾਡੇ ਸਭਿਆਚਾਰ ਵਿਚ ਜ਼ਿਆਦਾਤਰ ਖੁਸ਼ੀਆਂ ਤੇ ਦਮਾਮਿਆਂ ਦੀ ਅਹਿਮੀਅਤ ਰਹੀ ਹੈ। 

ਪੱਡੂ ਸਮਾਜ ਦੀ ਸਮੁੱਚੀ ਜੀਵਨ ਸ਼ੈਲੀ ਤੇ ਜੀਵਨ ਜਾਚ ਸਿੱਧੇ-ਪੱਧਰੇ ਅਮਲੀ 
ਜੀਵਨ 'ਤੇ ਅਧਾਰਿਤ ਹੁੰਦੀ ਹੈ, ਜਿਸ ਨੂੰ “ਜੱਟ ਵਿਦਿਆ” ਤੇ ਨਟ ਵਿਦਿਆ” ਦਾ ਨਾਮ 
ਦਿੱਤਾ ਜਾ ਸਕਦਾ ਹੈ। ਇਸ ਦਾ ਭਾਵ ਇਹ ਹੈ ਕਿ ਇਨ੍ਹਾਂ ਲੋਕਾਂ ਦੀ ਸਿੱਖਿਆ ਕੋਈ 
ਸਕੂਲੀ ਸਿੱਖਿਆ ਨਹੀਂ ਹੁੰਦੀ ਤੇ ਨਾ ਹੀ ਇਨ੍ਹਾਂ ਨੂੰ ਕੋਈ ਤਕਨੀਕੀ ਸਿੱਖਿਆ ਮਿਲੀ ਹੈਦੀ 
ਹੈ, ਪਰ ਇਸ ਦੇ ਬਾਵਜੂਦ ਵੀ ਇਹ ਆਪਣੇ ਕਿੱਤੇ-ਕਿਸਬ ਵਿਚ ਮਾਹਿਰ ਹੁੰਦੇ ਹਨ ਅਤੇ 
ਥੋੜ੍ਹੇ ਨੂੰ ਵੀ ਸਵਾਇਆ ਸਮਝ ਕੇ ਰੱਬ ਦੀ ਰਜ਼ਾ ਵਿਚ ਖੁਸ਼ ਰਹਿੰਦੇ ਹਨ। 

ਇਸ ਪ੍ਰਥਾਇ ਪੱਡੂ ਸਮਾਜ ਐਦਰ ਵਿਚਰਦੇ ਤਬਕਿਆਂ ਜੰਟਾਂ, ਜਟਾ-ਜੁਟ ਬੁਬਣੇ 

29/ ਹਸਦਿਆਂ ਦੇ ਘਰ ਵਸਦੇ 


ਸਾਧਾਂ, ਘੰਨ-ਮੋਨ ਰੋਡੇ ਸਾਧਾਂ, ਨਾਥਾਂ-ਜੋਗੀਆਂ, ਨਿਹੰਗ ਸਿੰਘਾਂ, ਪਹਿਲਵਾਨਾਂ, ਫੌਜੀਆਂ, 
ਜੁਲਾਹਿਆਂ, ਝਾਂਗੀਆਂ, ਮਰਾਸੀਆਂ , ਅਮਲੀਆਂ ਤੇ ਛੜਿਆਂ ਦੇ ਸੈਦਰਭ ਵਿਚ ਅਨੇਕਾਂ 
ਹੀ ਮਖੱਲ-ਮਸ਼ਕਰੀਆਂ ਤੇ ਹਾਸੇ-ਠੱਠੇ ਭਰਪੂਰ ਗੱਲਾਂ ਪ੍ਰਚਲਿਤ ਹਨ। ਗੰਰਤਲਬ ਹੈ ਕਿ 
ਛੜਿਆਂ ਦਾ ਇਹ ਵਿਸ਼ੇਸ਼ ਤਬਕਾ ਖਾਸ ਕਰਕੇ ਅਣਵਿਆਹੇ ਬੰਦਿਆਂ ਤੇ ਪਰਿਵਾਰ ਵਿਚ 
ਅਣਵਿਆਹੇ ਦਿਉਰਾਂ ਤੇ ਜੇਠਾਂ ਦਾ ਹੰਦਾ ਹੈ, ਇਨ੍ਹਾਂ ਬਾਰੇ ਅਵੱਲੀਆਂ ਹੀ ਲੌਕ ਬੋਲੀਆਂ 
ਮਸ਼ਹੂਰ ਹੋਈਆਂ ਹਨ। ਸਾਡੇ ਪੈਜਾਬੀ ਸਮਾਜ ਦੇ ਇਹ ਸਾਰੇ ਵਰਗ ਆਪਣੇ ਖੁਸ਼ਰੰਗ 
ਸੁਭਾਅ ਦੇ ਕਾਰਨ “ਹੱਸ-ਦੰਦਾਂ ਦੀ ਪੀਤ” ਦੇ ਵਣਜਾਰੇ ਮੋਨੇ ਜਾਂਦੇ ਹਨ। ਵੈਸੇ ਤਾਂ 
ਪੰਜਾਬੀਆਂ ਵਾਂਗ ਸਾਡਾ ਸਭਿਆਚਾਰ ਵੀ ਸ਼ੁਰੂ ਤੋਂ ਅਖੀਰ ਤਕ ਕੁਲ ਮਿਲਾ ਕੇ ਨਰੋਆ ਤੇ 
ਹੁੰਦੜਹੇਲ ਰਿਹਾ ਹੈ। 

ਮੇਰੀ ਜਾਚੇ ਸਭਿਅਤਾ ਦੇ ਉਦੇਕਾਲ ਤੋਂ ਹੀ ਇਨ੍ਹਾਂ ਤਬਕਿਆਂ ਸਬੈਧੀ ਸਾਡੇ ਸਮਾਜ 
ਦਾ ਇਕ ਮੋਨੌਰੈਜਨੀ ਜਿਹਾ ਪ੍ਰਤੀਕਰਮ ਬਣਿਆ ਹੋਇਆ ਹੈ। ਜਿਸ ਕਰਕੇ ਪੰਜਾਬ ਦੇ 
ਸਭਿਆਚਾਰ ਵਿਚ ਇਨ੍ਹਾਂ ਲੋਕਾਂ ਬਾਰੇ ਅਨੇਕਾਂ ਹੀ ਲੋਕ ਬੋਲੀਆਂ, ਅਖਾਣ ਤੇ ਮੁਹਾਵਰੇ 
ਮਕਬੂਲ ਹੋਏ ਹਨ। ਸਾਡੇ ਸਮਾਜ ਵਿਚ ਇਨ੍ਹਾਂ ਵਰਗਾਂ ਸਬੈਧੀ ਖਸੂਸੀ ਤੱਰ 'ਤੇ ਮਖੰਲ, 
ਮਜ਼ਾਕ ਤੇ ਵਿਅਗ ਭਰਪੂਰ ਹਾਸਰਸੀ ਟੋਟਕੇ ਬਣੇ ਹਨ ਕਿਉਂਕਿ ਇਨ੍ਹਾਂ ਦੀ ਜੀਵਨ ਸ਼ੈਲੀ 
ਹੀ ਆਪਣੇ ਆਪ ਵਿਚ ਹੀ 'ਚਿੱਟੇ-ਦੇਦ ਹੱਸਣੇਂ ਨਾ ਰਹਿੰਦੇ” ਦੀ ਪ੍ਰਤੀਕ ਹੁੰਦੀ ਹੈ। 

ਇਸ ਪ੍ਰਸੈਗ ਵਿਚ ਜ਼ਿਕਰਯੋਗ ਹੈ ਕਿ ਪਹਿਲਵਾਨਾਂ, ਖਿਡਾਰੀਆਂ ਤੇ ਫੌਜੀਆਂ ਨੂੰ 
ਕੁਦਰਤ ਨੇ ਹੀ ਧਰਤੀ ਦੇ ਪੁੱਤਾਂ ਵਾਲਾ ਖੁੱਲ੍ਹਾ-ਡੁੱਲ੍ਹਾ ਸੁਭਾਅ ਤੇ ਸਬਰ-ਸਬੁਰੀ ਬਖਸ਼ੀ 
ਹੋਈ ਹੈ। ਇਨ੍ਹਾਂ ਮਸਤ-ਮੌਲਾ ਤੇ ਮਸਤ-ਮਲੰਗ ਜਿਹੇ ਲੋਕਾਂ ਨੂੰ ਰੱਬ ਤੋਂ ਹੀ ਬਖਸ਼ਿਸ਼ ਵਜੋਂ 
ਹੱਸਣ ਤੇ ਹਸਾਉਣ ਦੀ ਕੁਦਰਤੀ ਤੰਫ਼ੀਕ ਮਿਲੀ ਹੁੰਦੀ ਹੈ। ਫਿਰ ਇਨ੍ਹਾਂ ਸਧਾਰਨ ਲੋਕਾਂ 
ਵਿਚ ਬੜੀ ਵੱਡੀ ਬਰਕਤ ਵਾਲੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਨੂੰ ਹੱਸਣਾ ਵੀ ਆਉਂਦਾ 
ਹੈ ਤੇ ਹਸਾਉਣਾ ਵੀ ਆਉਂਦਾ ਹੈ। 

ਸਾਰੇ ਸੈਸਾਰ ਵਿਚ ਇਨ੍ਹਾਂ ਧਰਤੀ ਦੇ ਪੁੱਤਾਂ ਦੀ ਹੁੰਦੜਹੇਲਤਾ ਤੇ ਮਿਹਨਤ-ਮੁਸ਼ੱਕਤ 
ਦੀਆਂ ਗੱਲਾਂ ਹੈਦੀਆਂ ਹਨ। ਖਾਸ ਕਰਕੇ ਮਿੱਟੀ ਨਾਲ ਮਿੱਟੀ ਹੁੰਦੇ ਜੱਟਾਂ ਦੀ ਖਸਲਤ, 
ਸੁਭਾਅ ਤੇ ਉਨ੍ਹਾਂ ਦੀ ਖੁੱਲ੍ਹੀ-ਖੁਲਾਸੀ ਪ੍ਰਵਿਰਤੀ ਬਾਰੇ ਲੋਕ ਬੋਲੀਆਂ ਤੇ ਅਖਾਣ ਮਸ਼ਹੂਰ 
ਹੋਏ ਹਨ। ਸੰ ਹੱਥ ਰੱਸਾ ਸਿਰੇ 'ਤੇ ਰੈਢ ਵਾਲੀ ਗੱਲ ਤਾਂ ਇਹ ਹੈ ਕਿ ਜੱਟ ਧਰਤੀ ਮਾਂ ਦਾ 
ਜਾਇਆ ਹੋਣ ਕਰਕੇ ਇਹ ਹਾਸਿਆਂ-ਖੇੜਿਆਂ ਦਾ ਆਲ੍ਹਾ ਬਣ ਜਾਂਦਾ ਹੈ ਅਤੇ ਨਿਆਣਿਆਂ 
ਵਾਲੀ ਨਿਰਛਲਤਾ ਨਾਲ ਆਪਣੀ ਕਿਸਮਤ ਦੀਆਂ ਗੋਟੀਆਂ ਦੇ ਕਲੀ-ਜੋਟੇ ਖੇਡਦਾ 
ਫਿਰਦਾ ਹੈ। 
ਇਨ੍ਹਾਂ ਦੀ ਚੜ੍ਹਦੀ ਕਲਾ ਤੇ ਚਿਹਰੇ ਤੇ ਲਾਲੀਆਂ ਦਾ ਸ਼ੁਮਾਰ ਸੈਸਾਰ ਭਰ ਦੀਆਂ ਜੋਗਜੂਤੇ 


30/ ਹਸਦਿਆਂ ਦੇ ਘਰ ਵਸਦੇ 


ਜਾਂਬਾਜ਼ ਕੰਮਾਂ ਵਿਚ ਹੁੰਦਾ ਹੈ। ਇਸ ਬਹਾਦਰ ਕੰਮ ਲਈ ਮੇਲੇ 'ਤੇ ਜਾਣਾ ਜਾਂ ਜੋਗ ਵਿਚ 
ਜਾਣਾ ਇਕ ਬਰਾਬਰ ਹੀ ਹੈ। ਇਸ ਪ੍ਰਸੈਗ ਵਿਚ ਖਾਸ ਕਰਕੇ ਵਿਸਾਖੀ ਮੇਲੋਂ ਨੂੰ ਸਨਮੁੱਖ ਰੱਖ 
ਕੇ ਪੈਜਾਬ ਦੇ ਕਵੀ ਧਨੀ ਰਾਮ ਚਾਤ੍ਰਿਕ ਨੇ ਕਿਹਾ ਹੈ ਕਿ “ਮਾਰਦਾ ਦਮਾਮੇ ਜੱਟ ਮੇਲੇ ਆ 
ਗਿਆ” ਪਰ ਇਸ ਮਹਾਨ ਸ਼ਾਇਰ ਵੱਲੋਂ ਬਿਆਨੀ ਗਈ ਇਹ ਸੱਚਾਈ ਲੜਾਈ ਤੋਂ ਲੈ ਕੇ 
ਹੋਲਾ ਮਹੱਲਾ ਖੇਡਣ ਤਕ ਅਤੇ ਮੇਲੇ-ਮੁਸਾਹਬਿਆਂ ਜਾਂ ਤਿਉਹਾਰਾਂ ਨੂੰ ਮਨਾਉਣ ਦੇ 
ਪ੍ਰਸੈਗ ਵਿਚ ਪੰਜਾਬੀ ਸਭਿਆਚਾਰ 'ਤੇ ਬੜੀ ਢੁਕਦੀਂ ਹੈ। ਪਜਾਬੀਆਂ ਬਾਰੇ ਮਸ਼ਹੂਰ ਹੈ ਕਿ 
ਇਹ ਸਿਰਫ਼ ਤਿਉਹਾਰਾਂ-ਮੇਲਿਆਂ 'ਤੇ ਹੀ ਨਹੀਂ ਸਗੋਂ ਆਮ ਜ਼ਿੰਦਗੀ ਵਿਚ ਵੀ ਦਮਾਮੇ 
ਮਾਰਦੇ ਫਿਰਦੇ ਹਨ। 
ਲੰਕਿਕ ਸਾਹਿਤ ਦੇ ਅਲੰਬਰਦਾਰ:- 

ਇਸ ਪ੍ਰਸੰਗ ਵਿਚ ਸਾਡੇ ਲੰਕਿਕ ਸਾਹਿਤ ਦੇ ਅਲੰਬਰਦਾਰਾਂ ਨੇ ਆਪਣੀਆਂ ਲਿਖਤਾਂ 
ਰਾਹੀਂ ਪੰਜਾਬੀ ਸਮਾਜ ਦੀ ਜੀਵਨ ਸ਼ੈਲੀ, ਰਸਮੋਂ-ਰਿਵਾਜਾਂ ਤੇ ਹਾਸਰਸ ਨੂੰ ਕਾਨੀ ਬਦ 
ਕਰਕੇ ਇਕ ਵੱਡਮੁਲੀ ਸਾਹਿਤਕ ਸੇਵਾ ਕੀਤੀ ਹੈ। ਪੈਜਾਬੀ ਵਿਰਸੇ-ਵਿਰਾਸਤ ਨੂੰ ਸਾਂਭਣ 
ਲਈ ਭੱਟਾਂ , ਢਾਡੀਆਂ, ਕਵੀਸ਼ਰਾਂ , ਗੈਵਤਰੀਆਂ ਤੇ ਕਿੱਸਾਕਾਰਾਂ ਨੇ ਯਥਾ-ਸ਼ਕਤੀ ਸਾਡੀਆਂ 
ਚੌਗੀਆਂ ਸਮਾਜਿਕ ਤੇ ਨੈਤਿਕ ਪ੍ਰੰਪਰਾਵਾਂ ਅਤੇ ਸਾਡੇ ਲੋਕ ਨਾਇਕਾਂ ਨੂੰ ਯਥਾ-ਸ਼ਕਤੀ 
ਸੁਰਜੀਤ ਕਰੀ ਰੱਖਿਆ ਹੈ। ਇਸ ਤਰ੍ਹਾਂ ਹੀ ਸਾਡੇ ਲਿਖਾਰੀਆਂ ਤੇ ਕਵੀਆਂ ਨੇ ਵੀ ਪੰਜਾਬੀ 
ਸਭਿਆਚਾਰ ਤੇ ਪੇਜਾਬੀ ਸੁਭਾਅ ਦੀਆਂ ਚੈਗੀਆਂ-ਮਾੜੀਆਂ ਖਸਲਤਾਂ ਤੇ ਆਦਤਾਂ ਨੂੰ 
ਸਾਂਭ ਕੇ ਰੱਖਿਆ ਹੈ। 

ਖੈਰ! ਪ੍ਰੋ: ਪੁਰਨ ਸਿੰਘ ਨੇ ਤਾਂ ਆਪਣੀ ਕਵਿਤਾ “ਜਵਾਨ ਪੈਜਾਬ ਦੇ” ਦੁਆਰਾ ਸਮੁੱਚੇ 
ਪੰਜਾਬੀਆਂ ਦੀ ਦਲੇਰੀ, ਸੂਰਮਗਤੀ ਤੇ ਜੈਗਜੂ-ਵਰਿਆਮ ਸੁਭਾਅ ਦੀ ਸੱਚੀ-ਸੁੱਚੀ 
ਤਾਰੀਫ਼ ਕੀਤੀ ਹੈ। ਜੋ ਕਿ ਸੱਚਮੱਚ ਹੀ ਪੰਜਾਬੀ ਜਵਾਨਾਂ ਦੇ ਧਰ-ਅਔਤਰੀਵ ਤੋਂ ਵਲਵਲਿਆਂ 
ਦੀ ਤਰਜਮਾਨੀ ਇਉਂ ਕਰਦੀ ਹੈ 

ਇਹ ਬੇਪ੍ਰਵਾਹ ਜਵਾਨ ਪੋਜਾਬ ਦੇ, ਮੰਤ ਨੂੰ ਮਖੌਲਾਂ ਕਰਨ, ਮਰਨ ਥੀਂ ਨਹੀਂ ਡਰਦੇ। 

ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੌਹ ਆਪਣੀ ਵਾਰ ਦਿੰਦੇ 
ਪਰ ਟੈਂ ਨਾ ਮੇਨਣ ਕਿਸੇ ਦੀ, ਖਲੋ ਜਾਣ ਡਾਂਗਾਂ ਮੋਢੇ 'ਤੇ ਉਲਾਰਦੇ 
ਅੱਖੜਖਾਂਦ, ਅਲਬੇਲੇ , ਧੁਰ ਥੀਂ ਸਤਿਗੁਰਾਂ ਦੇ, ਆਜ਼ਾਦ ਕੀਤੇ ਇਹ ਬੰਦੇ। 
ਪੰਜਾਬ ਨਾ ਹਿੰਦੁ ਨਾ ਮੁਸਲਮਾਨ, ਪੈਜਾਬ ਸਾਰਾ ਜੀਂਦਾ ਗੁਰੁ ਦੇ ਨਾਮ 'ਤੇ। 

ਖੇਰ! ਮੋਨਣ ਵਾਲੀ ਗੱਲ ਹੈ ਕਿ “ਪੰਜਾਬ ਜਿਉਂਦਾ ਹੈ ਗੁਰਾਂ ਦੇ ਨਾਮ `ਤੇ” ਇਸ 
ਵਾਸਤੇ ਰੱਥ ਵਿਚ ਪੰਜਾਬੀਆਂ ਤੇ ਜੱਟਾਂ ਦਾ ਦਿਲੋਂ-ਮਨੋਂ ਹੀ ਵਿਸ਼ਵਾਸ ਹੁੰਦਾ ਹੈ। ਪਰ ਇਹ 
ਵੀ ਜੱਗ-ਜ਼ਾਹਿਰਾ ਸੱਚਾਈ ਹੈ ਕਿ ਜੱਟ ਕੰਮ ਵਿਖਾਵੇ ਵਜੋਂ ਕੁਲ ਮਿਲਾ ਕੇ ਬਾਹਲਾ 
ਪੁਜਾ-ਪਾਠ ਨਹੀਂ ਕਰਦੀ। ਜੱਟ ਬਸ ਇਕ ਵਾਰੀ ਸਵੇਰੇ ਹਲ ਚੁਕਣ ਲੱਗਾ ਤੇ ਦੂਜੀ 

31/ ਹਸਦਿਆਂ ਦੇ ਘਰ ਵਸਦੇ 


ਵਾਰੀ ਥੱਕ ਟੁਟ ਕੇ ਰਾਤ ਨੂੰ ਮੇਜੇ 'ਤੇ ਟੇਢਾ ਹੋਣ ਲੱਗਾ “ਵਾਖਰੁ” ਕਹਿੰਦਾ ਹੈ। ਪੱਡੂ ਲੋਕਾਂ 
ਵਿਚ ਮਢ-ਕਦੀਮ ਤੋਂ ਹੀ ਬਾਬੇ ਗੋਰਖਨਾਥ ਤੋ ਲੈ ਕੇ ਲਾਲਾਂ ਵਾਲੇ ਨਿਗਾਹੀਏ ਪੀਰ 
ਅਰਥਾਤ ਸਖੀ ਸਰਵਰ, ਦੇਵੀ-ਦੇਵਤਿਆਂ, ਪੀਰਾਂ ਤੋਂ ਅੰਗੇ ਬਾਬੇ ਨਾਨਕ ਦੇ ਪੰਥ ਵਿਚ 
ਬੜੀ ਆਸਥਾ ਰਹੀ ਹੈ। 

ਇਸ ਲਈ ਗਿਆਨੀ ਗੁਰਦਿੱਤ ਸਿੰਘ ਨੇ ਪੱਡੂ ਲੋਕਾਂ ਦੀ ਆਪਣੇ “ਇਸ਼ਟਾਂ” ਵਿਚ 
ਸ਼ਰਧਾ ਤੇ ਵਿਸ਼ਵਾਸ ਦੀ ਤਰਜਮਾਨੀ ਆਪਣੀ ਪੁਸਤਕ ਮੇਰਾ ਪਿਡ” ਵਿਚ “ਕੁੱਝ ਅਨ ਦੇ 
ਕੁੱਝ ਧਨ ਦੇ, ਕੁੱਝ ਪਹਾੜਾਂ ਵਾਲੀ ਮਾਤਾ ਦੇ; ਢੋਲ ਢਮੱਕਾ ਸਰਵਰ ਦਾ, ਕੁੱਝ ਹਿੜਵਿਸ 
ਬਾਬੇ ਨਾਨਕ ਦੀ” ਜਿਹੇ ਬੜੇ ਸੱਚੇ-ਸੁੱਚੇ ਸ਼ਬਦਾਂ ਦੁਆਰਾ ਕੀਤੀ ਹੈ। ਇਸ ਪ੍ਰਸੈਗ ਵਿਚ 
ਜ਼ਿਕਰਯੋਗ ਹੈ ਕਿ ਆਪਣੇ ਇਸ਼ਟਾਂ ਤੋਂ ਅੰਗੇ ਪੱਡੂ ਲੋਕਾਂ ਤੇ ਖਾਸ ਕਰਕੇ ਜੱਟ ਸਮਾਜ ਦੀ 
ਸਾਧਾਂ-ਸੌਤਾਂ ਤੇ ਪੀਰਾਂ-ਫਕੀਰਾਂ ਵਿਚ ਸ਼ਰਧਾ ਰਹੀ ਹੈ। ਉਦੋਂ ਸਾਧੁੂ-ਸੈਤ ਪਿੰਡੋਂ-ਪਿੰਡੀਂ 
ਆਪਣੀਆਂ ਸਾਧੁ-ਮੋਡਲੀਆਂ ਸੈਗਤਾਂ ਨੂੰ ਨਾਲ ਲਾ ਕੇ ਸ਼ਬਦ ਤੇ ਧਾਰਮਿਕ ਨੀਤੀ- 
ਬਚਨ ਧਾਰਨਾ ਨਾਲ ਪੜ੍ਹਦੇ ਸਨ। 

ਉਸ ਸਮੇਂ ਦੀ ਇਕ ਕਹਾਣੀ ਆਮ ਹੀ ਪ੍ਰਚਲਿਤ ਹੈ ਕਿ ਕੋਈ ਸੈਤ ਮੋਡਲੀ ਪਿੰਡ ਦੇ 
ਬਰੋਟਿਆਂ ਹੇਠ ਉਤਰ ਖੜ੍ਹੀ। ਜ਼ਾਹਿਰ ਹੈ ਕਿ ਸ਼ਾਮ ਨੂੰ ਆਰਤੀ ਉਤਾਰਨ ਸਮੇਂ ਸਾਰਾ ਪਿੰਡ 
ਰਣ-ਸਿੰਗਿਆਂ, ਘੜਿਆਲਾਂ ਤੇ ਟੱਲਾਂ ਦੀ ਅਵਾਜ਼ ਸੁਣ ਕੇ ਬੋਹੜਾਂ ਹੇਠ ਇੱਕਠਾ ਹੋ 
ਗਿਆ। ਆਰਤੀ ਸਮੇਂ ਥਾਲ ਵਿਚ ਰੱਖੇ ਦੀਵਿਆਂ ਨੂੰ ਇਕ ਸੈਤ ਚੱਕਰ-ਚੂੰਡੇ ਵਾਂਗੂੰ ਘੰਮਾ 
ਰਿਹਾ ਸੀ। ਇਹ ਵੇਖ ਕੇ ਇਕ ਸਿਧ-ਪਧਰਾ ਜਿਹਾ ਜੱਟ ਖੁਸ਼ੀ ਵਿਚ ਰੌਲਾ ਪਾਉਣ ਲੱਗਾ। 
ਉਸ ਨੂੰ ਦੂਜਿਆਂ ਨੇ ਹਟਕਿਆ ਕਿ ਚੁਪ ਕਰ ਉਏ ਸੈਤ ਜੀ ਆਰਤੀ ਉਤਾਰ ਰਹੇ ਹਨ। 
ਅੰਗੇਂ ਉਸ ਅਣਭੋਲ ਜਿਹੇ ਜੱਟ ਨੇ ਕਿਹਾ ਕਿ ਪਹਿਲਾਂ ਤਾਂ ਤੂੰ ਦਸ ਕਿ ਆਰਤੀ ਕਿਹੜਾ 
ਬਰੋਟੇ `ਤੇ ਚੜ੍ਹੀ ਹੋਈ ਕਿ ਸੈਤ ਜੀ ਉਤਾਰ ਰਹੇ ਹਨ। 

ਇਸ ਤਰ੍ਹਾਂ ਹੀ ਪੱਡੂ ਸਮਾਜ ਵਿਚ ਇਕ ਹੋਰ ਘਟਨਾ ਅਜ ਤਕ ਵੀ ਵਿਚ ਪ੍ਰਚਲਿਤ 
ਹੈ ਕਿ ਕੋਈ ਸਾਧੁ-ਮੋਡਲੀ ਧਾਰਨਾ ਨਾਲ ਉੱਚੀ-ਉੱਚੀ ਭਜਨ ਗਾਣ ਕਰ ਰਹੀ ਸੀ। ਇਕ 
ਬੁੱਢੀ ਮਾਈ ਉੱਠੀ ਤੇ ਉਸ ਨੇ ਸਾਧ-ਬਾਬੇ ਨੂੰ ਬੇਨਤੀ ਕੀਤੀ ਕਿ ਤੁਸੀਂ ਜੋ ਸੀਧਾ-ਵਾਧਾ 
ਲੈਣਾ ਹੈ; ਵੈਸੇ ਹੀ ਲੈ ਲਉ, ਪਰ ਰੱਬ ਦੇ ਵਾਸਤੇ ਇਉਂ ਸੈਘ ਨਾ ਪਾੜੋ ਕਿਉਂਕਿ ਕੱਲ੍ਹ ਹੀ 
ਸਾਡਾ ਕੱਟਾ ਵੀ ਇਉਂ ਹੀ ਅੜਾਉਂਦਾ-ਅੜਾਉਂਦਾ ਮਰ ਗਿਆ ਸੀ। 

ਇਉ ਹੀ ਪੱਡੂ ਸਮਾਜ ਵਿਚ ਸ਼ਰਧਾ-ਸਤਿਕਾਰ ਦੇ ਪ੍ਰਸੈਗ ਵਿਚ ਜ਼ਿਕਰਯੋਗ ਹੈ ਕਿ 
ਸਾਨੂੰ ਵਿਖਾਵੇ ਦੀ ਸ਼ਰਧਾ ਦਿਖਾਉਣੀ ਨਹੀਂ ਆਉਂਦੀ। ਇਸ ਤੋਂ ਇਲਾਵਾ ਪੱਡੂ ਬੋਲਬਾਣੀ 
ਵਿਚ ਜੀ, ਹਾਂ ਜੀ ਜਾਂ ਤੁਸੀਂ ਵਰਗੇ ਸ਼ਬਦ ਕਿਤੇ ਕਤਾਂਈ ਹੀ ਸੁਣਨ ਨੂੰ ਮਿਲਦੇ ਹਨ। ਸਗੋਂ 
ਬਾਪੁ, ਬੇਬੇ, ਬਾਈ ਦੇ ਨਾਲ ਵੀ “ਜੀ” ਸ਼ਬਦ ਨਦਾਰਦ ਹੀ ਹੁੰਦਾ ਹੈ। ਸਗੋਂ ਪੁਰਾਣੇ ਪੱਡੂ ਲੋਕ 


੩੨ 


ਹੁਣ ਕਦੇ ਸੁਣ-ਸੁਣਾ ਕੇ ਜੀ” ਕਹਿਣਾ ਵੀ ਚਾਹੁੰਦੇ ਹਨ ਤਾਂ ਵੀ ਉਹ ਬਾਪੁ ਜੀ; ਮੈਂ ਤੈਨੂੰ 


32/ ਹਸਦਿਆਂ ਦੇ ਘਰ ਵਸਦੇ 


ਕਿਹਾ ਸੀ ਜਾਂ ਸਰਦਾਰ ਜੀ; ਤੂੰ ਮੈਨੂੰ ਦਿਹਾੜੀ 'ਤੇ ਰੱਖ ਲੈ, ਜਿਹੀ ਸ਼ਬਦਾਵਲੀ ਦੇ ਧਾਰਨੀ 
ਹੀ ਸਾਬਿਤ ਹੌਦੇ ਹਨ। ਸਗੋਂ ਮਾਲਵੇ ਦੇ ਪੁਰਾਣੇ ਸਭਿਆਚਾਰ ਮੁਤਾਬਿਕ ਤਾਂ ਪਿੰਡਾਂ ਵਿਚ 
ਲੌਕ ਹਾਲੇ ਵੀ ਆਲੂਆਂ ਜਾਂ ਗਾਜਰਾਂ ਦੀ ਸਬਜ਼ੀ ਨੂੰ “ਆਲੂਆਂ ਦੀ ਦਾਲ” ਤੇ 'ਗਾਜਰਾਂ 
ਦੀ ਦਾਲ” ਹੀ ਕਹੀ ਜਾਂਦੇ ਹਨ। 

ਇਥੋਂ ਤਕ ਕਿ ਪੁਰਾਣੇ ਬੈਦੇ-ਬੁੜ੍ਹੀਆਂ ਤਾਂ ਹੁਣ ਵੀ ਸੀ ਗੁਰ ਨਾਨਕ ਦੇਵ ਜੀ ਨੂੰ 
ਬਾਬਾ ਜਾਂ ਨਾਨਕ ਕਹਿ ਕੇ ਹੀ ਸਾਰ ਲੈਂਦੇ ਹਨ। ਇਉਂ ਹੀ ਸ਼ਰਧਾ ਹੋਣ ਦੇ ਬਾਵਜੂਦ ਵੀ 
ਇਹ ਰੱਬ ਨਾਲ ਵੀ ਸਿੱਧੇ ਗੱਸੇ-ਗਿਲੇ ਕਰਨ ਲੱਗੇ ਸਖਤ ਕਲਾਮੀ ਕਰ ਜਾਂਦੇ ਹਨ। ਇਸ 
ਸੈਦਰਭ ਵਿਚ ਕੁਝ ਸਮਾਂ ਪਹਿਲਾਂ ਪੱੰਡੂ ਲੋਕ ਸੁਭਾਅ ਦੇ ਪੱਖੋਂ ਇੰਨੇ ਸਿੱਧੇ-ਪਧਰੇ ਹੁੰਦੇ ਸਨ 
ਕਿ ਇਨ੍ਹਾਂ ਨੂੰ ਪਤਾ ਹੀ ਨਹੀਂ ਸੀ ਚਲਦਾ ਕਿ ਇਨ੍ਹਾਂ ਨੇ ਕੁਝ ਇਤਰਾਜ਼ਯੋਗ ਬੋਲ ਦਿੱਤਾ 
ਹੈ। ਇਸ ਸਬੈਧ ਵਿਚ ਕਹਿੰਦੇ ਹਨ ਕਿ ਕਿਸੇ ਨੇ ਘਰ ਵਿਚ ਅਖੰਡ ਪਾਠ ਰਖਵਾਇਆ, ਪਰ 
ਉਨ੍ਹਾਂ ਨੂੰ ਸੀ ਗੁਰ ਗਰੋਥ ਸਾਹਿਬ ਦੀ ਬੀੜ ਸਾਰੇ ਪਿੰਡ ਵਿਚੋਂ ਮੋਗਣ ਉਪਰੈਤ ਵੀ ਨਾ 
ਮਿਲੀ। ਇਸ ਲਈ ਉਹ ਪਿੰਡ ਤੋਂ ਬੀੜ ਸਾਹਿਬ ਲੈਣ ਲਈ ਔਮਿਤਸਰ ਚਲੇ ਗਏ। ਉਨ੍ਹਾਂ 
ਦੇ ਬਾਬੇ ਨੇ ਦੇਰ ਨਾਲ ਆਉਣ ਦਾ ਕਾਰਨ ਪੁਛਿਆ ਤਾਂ ਉਨ੍ਹਾਂ ਨੇ ਇਹ ਸਾਰੀ ਵਿਥਿਆ 
ਬਾਬੇ ਨੂੰ ਸੁਣਾਈ। ਅੱਗੋਂ ਬਜ਼ੁਰਗ ਆਪਣੀ ਸਿੱਧ-ਪੱਧਰੀ ਤੇ ਉਣੀ-ਬੰਣੀ ਜੱਟ-ਭਾਖਿਆ 
ਵਿਚ ਕਹਿਣ ਲੱਗਾ ਕਿ ਚਲੋਂ; ਚੰਗਾ ਹੋਇਆ ਪਿੰਡ ਦੀ ਮੁਥਾਜੀ ਖਤਮ ਹੋਈ, ਸਗੋਂ ਹੁਣ 
ਗੁਰੂ ਗਰੈਥ ਤਾਂ ਆਪਣੇ ਘਰ ਦਾ ਹੀ ਬਣ ਗਿਆ ਹੈ। 

ਜਥੇਦਾਰ ਟੰਹੜਾ ਸਾਹਿਬ ਇਸ ਸਬੋਧ ਵਿਚ ਪੇਂਡੂ ਲੋਕਾਂ ਦੇ ਸੁਭਾਅ ਵਿਚ ਸਾਦਗੀ ਤੇ 
ਨਿਰਛਲਤਾ ਬਾਰੇ ਸੁਣਾਉਂਦੇ ਹੁੰਦੇ ਸਨ ਕਿ ਕਿਸੇ ਮਾਈ ਨੇ ਉਨ੍ਹਾਂ ਨੂੰ ਪੈਜ ਰਪਏ ਦੇਣੇ ਚਾਹੇ 
ਤਾਂ ਉਨ੍ਹਾਂ ਨੇ ਕਿਹਾ ਕਿ ਮਾਈ ਸਾਹਮਣੇ ਮਹਾਰਾਜ ਦਾ ਪ੍ਰਕਾਸ਼ ਹੈ, ਉਥੇ ਮੱਥਾ ਟੇਕ ਆ। 
ਅੱਗੋਂ ਮਾਈ ਜਥੇਦਾਰ ਸਾਹਿਬ ਨੂੰ ਕਹਿਣ ਲੱਗੀ ਕਿ ਆਖਿਰ ਨੂੰ ਤਾਂ ਇਹ ਗੋਲਕ ਵਾਲੇ 
ਪੈਸੇ ਤੁਹਾਡੇ ਕੋਲ ਹੀ ਆ ਜਾਣੇ ਹਨ, ਇਸ ਲਈ ਸਿੱਧਾ ਵਿਹਾਰ ਹੀ ਕਰ ਲਉ। 

ਇਸ ਪ੍ਰਸੈਗ ਵਿਚ ਹੀ ਇਕ ਵਾਰੀ ਦੀ ਗੱਲ ਹੈ ਕਿ ਜਦੋਂ ਸਮਿਆਂ ਪਹਿਲੇ ਬਿਜਲੀ 
ਨਹੀਂ ਹੁੰਦੀ ਸੀ ਤਾਂ ਉਦੋਂ ਅਖੰਡ ਪਾਠ ਕਰਾਉਣ ਸਮੱ ਰਾਤ ਨੂੰ ਲਾਲਟੈਨ ਦੇ ਚਾਨਣ ਵਿਚ 
ਪਾਠ ਕੀਤਾ ਜਾਂਦਾ ਸੀ। ਇਉਂ ਹੀ ਪਾਠੀ-ਸਿੰਘ ਦੇ ਕੋਲ ਕੋਈ ਘਟੀ ਦਾ ਸਿਸਟਮ ਨਹੀਂ 
ਹੁੰਦਾ ਸੀ, ਸਗੋਂ ਉਸ ਕੌਲ ਚਮਚਾ ਤੇ ਗਲਾਸ ਰੱਖਿਆ ਹੁੰਦਾ ਸੀ। ਬਹਿਰਹਾਲ, ਅਖੰਡ 
ਪਾਠ ਕਰ ਰਹੇ ਇਕ ਪਾਠੀ-ਸਿੰਘ ਦੀ ਰੌਲ ਬਦਲਣੀ ਸੀ, ਪਰ ਕੌਲ ਬੈਠੇ ਸੇਵਾਦਾਰ ਨੂੰ 
ਨੀਂਦ ਆ ਗਈ। ਪਾਠੀ ਨੇ ਸੇਵਾਦਾਰ ਨੂੰ ਜਗਾਉਣ ਵਾਸਤੇ ਗਲਾਸ ਵਿਚ ਚਮਚਾ 
ਖੜਕਾਇਆ, ਪਰ ਜਦੋਂ ਉਹ ਸੇਵਾਦਾਰ ਨਾ ਜਾਗਿਆ ਤਾਂ ਪਾਠੀ ਨੇ ਪਹਿਲਾਂ ਤਾਂ ਚਮਚਾ 
ਸੇਵਾਦਾਰ 'ਤੇ ਸੁੱਟਿਆ, ਪਰ ਉਹ ਉਸ ਦੇ ਕੌਬਲ ਵਿਚ ਹੀ ਉਲਝ ਗਿਆ। ਅਖੀਰ ਨੂੰ 
ਪਾਠੀ ਨੇ ਅਖੀਰਲੇ ਹਥਿਆਰ ਵਜੋਂ ਨਿਸ਼ਾਨਾ ਬੈਨ੍ਹ ਕੇ ਗਲਾਸ ਹੀ ਵਗਾਹ ਮਾਰਿਆ, ਜਿਸ 


33/ ਹਸਦਿਆਂ ਦੇ ਘਰ ਵਸਦੇ 


ਨਾਲ ਸੇਵਾਦਾਰ ਦਾ ਬੁੱਲ੍ਹ ਹੀ ਵੱਢਿਆ ਗਿਆ। ਇਉਂ ਦੋਨੋਂ ਆਪਸ ਵਿਚ ਉਲਝ ਪਏ ਤੇ 
ਪਾਠ ਖੋਡਿਤ ਹੋ ਗਿਆ। 
ਇਉਂ ਹੀ ਬੁੱਢੇ-ਬਾਬਿਆਂ ਦੀ ਨਿਰਛਲਤਾ ਸਬੈਧੀ ਇਕ ਟੋਟਕਾ ਪ੍ਰਸਿੱਧ ਹੈ ਕਿ ਕੋਈ 
ਬਾਬਾ ਸਰੋਵਰ ਵਿਚ ਇਸ਼ਨਾਨ ਕਰਨ ਸਮੇਂ ਕਛਿਹਰਾ ਬਦਲਣ ਲੱਗਾ। ਇਸ ਪ੍ਰਕਿਰਿਆ 
ਵਿਚ ਉਸ ਦਾ ਤਵਾਜ਼ਨ ਵਿਗੜ ਗਿਆ ਤੇ ਉਹ ਸਰੋਵਰ ਵਿਚ ਡਿੱਗ ਪਿਆ। ਬਹਿਰਹਾਲ, 
ਉਹ ਬਾਹਰ ਆ ਕੇ ਬੋਲਿਆ ਕਿ ਚਲੋ ਮੈਨੂੰ ਹੁਣ ਪਤਾ ਲੱਗ ਗਿਆ ਹੈ ਕਿ ਸਿੱਖ “ਮੰਤ ਨੂੰ 
ਮਾਸੀ” ਕਿਵੇਂ ਕਹਿ ਲੈਂਦੇ ਹਨ ਕਿਉਂਕਿ ਇਹ ਤਾਂ ਮੌਤ ਨੂੰ ਲੱਕ ਨਾਲ ਬੰਨ੍ਹੀ ਫਿਰਦੇ ਹਨ। 
ਇਸ ਸਬੰਧ ਵਿਚ ਜ਼ਿਕਰਯੋਗ ਹੈ ਕਿ ਸਾਡੇ ਸ਼ਹੀਦਾਂ ਨੇ ਮੰਤ ਨੂੰ ਲਾੜੀ ਸਮਝ ਕੇ 'ਸ਼ਹੀਦੀ 
ਇਸ਼ਨਾਨ” ਕੀਤੇ ਹਨ ਅਤੇ ਸਾਡੇ ਮਰਜੀਵੜੇ ਦੇਸ਼-ਭਗਤਾਂ ਨੇ ਦੇਸ਼ ਤੇ ਕੰਮ ਹਿਤ ਮਹਾਨ 
ਸੰਘਰਸ਼ ਕੀਤੇ ਹਨ ਤੇ ਮੰਤ ਨਾਲ ਕਲੋਲਾਂ ਕਰਦੇ ਹੋਏ ਕੁਰਬਾਨੀਆਂ ਦਿੱਤੀਆਂ ਹਨ। 
ਪੰਜਾਬੀਆਂ ਤੇ ਖਾਸ ਕਰਕੇ ਜੱਟਾਂ ਦੀਆਂ ਵਿਲੱਖਣ ਖਸਲਤਾਂ:- 
ਇਸ ਤਰ੍ਹਾਂ ਜ਼ਾਹਿਰ ਹੈ ਕਿ ਬੇਸ਼ੱਕ ਬੋਲਬਾਣੀ ਦੇ ਪੱਖੋਂ ਪੰਜਾਬੀ ਲੋਕ ਬੇਬਾਕ ਹਨ, 
ਪਰ ਉਨ੍ਹਾਂ ਦੀ ਰਹਿਣੀ-ਬਹਿਣੀ ਵਿਚ ਨਿਰਛਲਤਾ ਵੀ ਝਾਕਦੀ ਹੈ। ਇਸ ਪ੍ਰਸੈਗ ਵਿਚ 
ਆਤਮ ਹਮਰਾਹੀ ਨੇ ਪਿੰਡ ਸਾਹੋਕੇ ਜ਼ਿਲ੍ਹਾ ਮੋਗਾ ਦੇ ਆਪਣੇ ਸਾਹਿਤਕ ਗੁਰੂ ਸਵਰਗਵਾਸੀ 
ਬਾਬੂ ਰਜਬ ਅਲੀ ਸਬੈਧੀ ਆਪਣੀ ਪੁਸਤਕ “ਅਨੂਠਾ ਰਜਬ ਅਲੀ” ਵਿਚ “ਮਰਯਾਦਾ 
ਦਾ ਜੱਟ ਸ਼ਾਸਤਰ” ਕਵਿਤਾ ਦੁਆਰਾ ਪੰਜਾਬੀਆਂ ਤੇ ਖਾਸ ਕਰਕੇ ਜੱਟਾਂ ਬਾਰੇ ਇਉਂ 
ਲਿਖਦਾ ਹੈ ਕਿ 
ਜੱਟ ਸਾਧ ਹੋ ਸਕਦੈ, ਪਰ ਸੈਤ ਟਾਵਾਂ ਹੀ 
ਵਿਦਵਾਨ ਹੋ ਸਕਦੈ, ਕਵੀ ਵਿਰਲਾ ਹੀ 
ਸ਼ਹੀਦ ਹੋ ਸਕਦੇ, ਆਗੂ ਕੋਈ-ਕੋਈ। 
ਉੱਦਮੀ ਤੇ ਸਿਰਲੱਥ ਹੋ ਕੇ ਵੀ ਉਹ ਅਮੋੜ ਸ਼ਰੀਕੇਬਾਜ਼ ਹੈ। 
ਤਲਵਾਰ ਛੱਡ ਕੇ ਵੀ ਹਲ ਦੀ ਹੱਥੀ ਫੜਨ ਵਾਲੇ ਰਾਜਪੂਤ ਜੱਟ ਹੋ ਗਏ 
ਤੇ ਜਦ ਮੁੜ ਤਲਵਾਰ ਫੜੀ ਤਾਂ ਪਜਾਬ ਦੇ ਮਿਸਲਦਾਰ ਰਾਜੇ ਬਣੇ। 
ਜੱਟ ਆਪਣੇ ਮਹਾਂ ਜਠੇਰੇ ਸ਼ਿਵ ਦੀਆਂ ਜਟਾਂ ਜਿਹੇ ਹਨ, ਪਰ ਸਾਰੇ ਜੱਟ ਗੋਤ 
ਪਰ ਪਾਟੇ ਵੀ ਭੋਲੇ ਨਾਥ ਦੀਆਂ ਜਟਾਂ ਵਾਂਗ ਹੀ ਹਨ 
ਜੁੜਾ ਬਣ ਕੇ ਵੀ ਜਟਾਂ ਹੀ ਰਹਿੰਦੇ ਹਨ 
ਹਮਰਾਹੀ ਆਪਣੀ ਕਵਿਤਾ ਦੇ ਸ਼ੁਰ ਵਿਚ ਹੀ ਜੱਟਾਂ ਦੀਆਂ ਜਨਮਜਾਤ ਖਸਲਤਾਂ ਤੇ 
ਆਦਤਾਂ ਦੀ ਗੱਲ ਕਰਦਾ ਹੋਇਆ, ਜੱਟਾਂ ਦੇ ਸੁਭਾਅ ਤੇ ਰਹਿਤ-ਬਹਿਤ ਬਾਰੇ ਬਹੁਤ ਹੀ 
ਸਟੀਕ ਤਫਸਰੇ ਕਰਦਾ ਹੈ। ਉਹ ਕਹਿੰਦਾ ਹੈ ਕਿ ਜੱਟ ਭਗਵਾਨ ਸ਼ਿਵ ਦੇ ਜਟਾ-ਜੁਟ ਰੁਪ 


34/ ਹਸਦਿਆਂ ਦੇ ਘਰ ਵਸਦੇ 


ਦੇ ਕਾਰਨ ਆਪਣੇ ਆਪ ਨੂੰ ਭੋਲੇ-ਸ਼ੋਕਰ ਨਾਲ ਜੋੜਦੇ ਹਨ। 
ਇਸ ਸਬਧ ਵਿਚ ਕਈ ਵਿਦਵਾਨਾਂ ਦਾ ਵਿਚਾਰ ਵੀ ਹੈ ਕਿ ਇਸ ਵਾਸਤੇ ਹੀ ਜੱਟਾਂ 
ਵਿਚ ਮਾਨ, ਭੁੱਲਰ, ਹੇਅਰ ਤੇ ਢਿਲੋਂ ਆਦਿ ਸੋਲਾਂ ਕੁ ਕਬੀਲੇ ਆਪਣੇ ਆਪ ਨੂੰ ਸ਼ਿਵਗੋਤਰੀ 
ਮਨਦੇ ਹਨ। ਪੰਜਾਬੀਆਂ ਨੂੰ ਤੇ ਖਾਸ ਕਰਕੇ ਜੰਟਾਂ ਨੂੰ ਆਪਣੀ ਜਾਤ ਤੇ ਗੋਤ ਦਾ ਬੜਾ 
ਮਾਣ-ਗੁਮਾਣ ਹੁੰਦਾ ਹੈ। ਬੇਸ਼ੱਕ ਇਹ ਬਾਬੇ ਨਾਨਕ ਤੋਂ ਲੈ ਕੇ ਗੁਰੁ ਗੋਬਿੰਦ ਸਿੰਘ ਸਾਹਿਬ ਦੇ 
ਸਿੱਖੀ ਸੈਕਲਪ ਦੇ ਉਲਟ ਹੈ, ਪਰ ਫਿਰ ਵੀ ਇਹ ਜਾਤ-ਗੋਤ ਦਾ ਵਿਤਕਰਾ ਹੁਣ ਤਕ ਵੀ 
ਮਤਵਾਤਰ ਚਲ ਰਿਹਾ ਹੈ। 
ਕਰਨ ਵਾਂਗੂ ਲਿਖਦਾ ਹੈ ਕਿ 
ਜੱਟ ਨੂੰ ਆਪਣੀ ਜ਼ਮੀਨ ਤੇ ਟੈਂਅ ਤੋਂ ਸਿਵਾ; ਹੋਰ ਕਾਸੇ ਨਾਲ ਮੋਹ ਨਹੀਂ 
ਜੋ ਮਨ ਆਈ ਤੋਂ ਟਲ ਗਿਆ, ਅਖੇ ਉਹ ਕਾਹਦਾ ਜੱਟ 
ਇਹੀ ਉਸਦਾ ਪਛਾਣ ਚਿੰਨ੍ਹ ਹੈ; ਫਿਰ ਜੱਟ ਪੁਰਾਣ ਵਿਚ ਤਾਂ ਇਹ ਲਿਖਿਐ 
ਬਈ ਉਹ ਕਰਮ ਕਰੇ ਜਾਂ ਕਾਰਾ; ਪੈਨ ਕਰੇ ਜਾਂ ਪਾਪ 
ਸੈਤ-ਸਾਧ ਹੋਵੇ ਜਾਂ ਵੈਲੀ; ਵਿਦਵਾਨ ਹੋਵੇ ਜਾਂ ਵਾਹੀਵਾਨ; ਜੱਟ ਹੀ ਰਹੇਗਾ। 
ਇਸ ਤੋਂ ਅੱਗੇ ਉਸ ਨੇ ਜੱਟਾਂ ਦੇ ਅਵੈੜੇਪਣ ਬਾਰੇ ਲਿਖਿਆ ਹੈ ਕਿ :- 
ਮਹਾਂ-ਮਡਲੋਸ਼ਵਰ ਸੁਆਮੀ ਗੈਗੇਧਵਰਾ ਨੰਦ 
ਸਰਾਂ ਸਿੱਧੂ ਹੋ ਕੇ ਵੀ ਅਵੈੜਾ ਜੱਟ ਸੀ। 
ਨਯਾਏ ਮਾਰਤੰਡ ਪੰਡਿਤ ਭਾਨ ਸਿੰਘ ਗਿੱਲ, 
ਪ੍ਰਿ: ਸੈਤ ਸਿੰਘ ਤੇ ਪੰਡਿਤ ਕਰਤਾਰ ਸਿੰਘ; ਦਾਖਿਆਂ ਦੇ ਸੇਖੋਂ ਬੁੱਧੀਜੀਵੀ 
ਤੇ ਡਾਕਟਰ ਮਹਿੰਦਰ ਸਿੰਘ ਰੈਧਾਵਾ ਜਿਹੇ ਵਿਗਿਆਨੀ 
ਪ੍ਰਬੰਧਕ ਕਲਾ-ਵਿਸ਼ੇਸ਼ੱਗ ਤੇ ਠਾਠਦਾਰ ਉਪ-ਕੁਲਪਤੀ ਬਣ ਕੇ ਵੀ 
'ਓਇ-ਅੜਵੀਂ” ਵਾਲੇ ਜੱਟ ਹੀ ਰਹੇ ਹਨ। 
ਮੋਰੀ ਜਾਚੇ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਸ੍ਰ: ਭਗਤ ਸਿੰਘ ਦਾ ਚਾਚਾ 
ਸ੍ਰ: ਅਜੀਤ ਸਿੰਘ, ਖੁਦ ਸ਼ਹੀਦੇ-ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ, ਸ਼ਹੀਦ ਧੀਂਗੜਾ, 
ਅਸ਼ਫਾਕ ਉਲਾ, ਰਜਿੰਦਰ ਨਾਥ ਲਹਿਰੀ ਤੇ ਸ਼ਹੀਦ ਉਧਮ ਸਿੰਘ ਜਿਹੇ ਸਾਰੇ ਹੀ ਦੇਸ਼ 
ਭਗਤ ਅਲਬੇਲੇ ਜਿਹੇ ਸੁਭਾਅ ਦੇ ਮਾਲਕ ਰਹੇ ਹਨ। ਇਸ ਤਰ੍ਹਾਂ ਹੀ ਮੈਂ ਸਮਝਦਾ ਹਾਂ ਕਿ ਪ੍ਰ: 
ਪੁਰਨ ਸਿੰਘ, ਡਾਕਟਰ ਦਿਵਾਨ ਸਿੰਘ ਕਾਲੇ ਪਾਣੀ, ਸਿਰਦਾਰ ਕਪੂਰ ਸਿੰਘ, ਸ੍ਰ: ਮਹਿੰਦਰ 
ਸਿੰਘ ਰੈਧਾਵਾ ਜਿਹੇ ਹੋਰ ਕਈ ਪੰਜਾਬੀ ਸਰਦਾਰ ਅਤੇ ਸਭ ਤੋਂ ਉੱਤੇ ਬਾਬਾ ਖੜਕ ਸਿੰਘ 
ਬੀੜ ਬਾਬਾ ਬੁੱਢਾ ਵਾਲੇ ਸਾਰੀ ਉਮਰ ਸਖਤ ਸੁਭਾਅ ਵਾਲੇ ਰਹੇ ਹਨ। 
35/ ਹਸਦਿਆਂ ਦੇ ਘਰ ਵਸਦੇ 


ਅਖੀਰ 'ਤੇ ਆਤਮ ਹਮਰਾਹੀ ਜੱਟ ਦੇ ਖੋਚਰੀ ਸੁਭਾਅ ਤੇ ਤਨਜ਼ ਕਰਦਾ ਹੋਇਆ 
ਲਿਖਦਾ ਹੈ। 
ਧੰਨ ਪਰਭਾਣੀਆਂ ਜੋ ਸਿਰਹਾਣੇ ਰੱਖ ਕੇ ਸਉ ਜਾਂਦੀਆਂ ਹਨ। 
ਰਨ ਜੱਟੀ ਹੋਰ ਸਭ ਖਾਣ ਦੀ ਚੱਟੀ; ਕਿਉਂਕਿ ਵੇਹਲੀ ਜੱਟੀ ਉੱਨ ਵੇਲੇ। 
ਫਿਰ ਇਉਂ ਹੀ ਉਸ ਨੇ ਜੱਟ ਦੀ ਦਿਲਦਾਰੀ ਤੇ ਮਨ-ਆਈ ਖੁਸ਼ੀ ਸਬੈਧੀ ਲਿਖਿਆ ਹੈ 
ਕਿ :- 
ਰੰਅ ਵਿਚ ਆਇਆ ਜੱਟ ਦਾਤਾ ਬਣੇਗਾ; ਪੇਸੀ ਮੇਗਿਆਂ ਭੇਲੀ ਬਖਸ਼ੇਗਾ 
ਪਰ ਗੈਨੇ ਪੁਟਣ ਵਾਲੇ ਦੇ ਛਿਤਰੌਲ ਫੇਰੇਗਾ; ਕਹੁ ! ਮੁਲੀ ਉਥੇ ਗੱਡ ਜਿਥੇ ਪੁਟੀ ਐ 
ਤੁਰੀ ਜਾਂਦੀ ਨੂੰ ਖੋਚੜੀ ਟਕੋਰਦੇ ਐ; ਕੋਈ ਪੱਟੇਂਗੀ ਸਰੋਂ ਦਾ ਰਾਖਾ 
ਕਿਹੜੇ ਵੇਲੇ ਚੱਲੀ ਸਾਗ ਨੂੰ 
ਤੇ ਉਹ ਸਾਗ ਤੋੜਨ ਵਾਲੀ ਨੂੰ ਲਲਕਾਰਾ ਮਾਰੇਗਾ। 
“ਹਥ ਸੋਚ ਕੇ ਗੈਦਲ ਨੂੰ ਪਾਵੀਂ”; “ਕਿਹੜੀ ਐਂ ਤੂੰ ਸਾਗ ਤੋੜਦੀ” 
ਤੇ ਜਦੋਂ ਅੰਗੋਂ ਉਹ ਲਚਕਾਰਾ ਜਿਹਾ ਖਾ ਕੇ ਮੁਸਕਰਾ ਪਵੇਗੀ। 
ਤਾਂ ਗੈਦਲਾਂ ਦੀ ਪਡ ਆਪੇ ਤੋੜ ਕੇ ਚੁਕਵਾ ਦੇਵੇਗਾ। 
ਖੋਰ! ਇਹ ਸਾਰੀ ਗੱਲ 'ਗੰ ਭੁਨਾਵੇ ਜੰ” ਵਾਲੀ ਹੀ ਹੈ ਕਿਉਂਕਿ ਆਤਮ ਹਮਰਾਹੀ ਦੇ 
ਅਨੁਸਾਰ ਤਾਂ ਜੱਟ : 
ਲੌੜ ਪਈ ਤੋਂ ਸ਼ਾਹੂਕਾਰ ਨੂੰ ਸ਼ਾਹ ਜੀ ਕਹੇਗਾ; ਤੇ ਪੂਰੀ ਹੋਣ ਤੇ ਕਿਰਾੜ 
ਉਹ ਬਾਕੀ ਸਭ ਸਹਾਇਕ ਬਰਾਦਰੀਆਂ ਨੂੰ ਟਿਚ ਸਮਝਦੈ। 
ਬਹਿਰਹਾਲ, ਕੁਝ ਵੀ ਹੋਵੇ ਜੱਟ ਅਨਦਾਤਾ ਵੀ ਹੈ ਤੇ ਸਰਹੱਦਾਂ ਦਾ ਪਹਿਰੇਦਾਰ ਵੀ 
ਹੈ। ਪਰ ਆਤਮ ਹਮਰਾਹੀ ਜੱਟ ਦੀ ਪ੍ਰਤਿਪਾਲਣਾ ਨੂੰ ਹੋਰ ਅੱਗੇ ਤਕ ਵੇਖਦਾ ਹੋਇਆ 
ਲਿਖਦਾ ਹੈ ਕਿ: 
ਜੱਟ ਐਨ ਨਾਲ ਹੀ ਲੋਕਾਈ” ਨੂੰ ਨਹੀਂ ਪਾਲਦਾ 
ਸਗੋਂ ਕਮਾਈ ਨਾਲ ਕਚਹਿਰੀਆਂ, ਠਾਣਿਆਂ ਤੇ ਠੇਕਿਆ ਨੂੰ ਵੀ 
ਪਾਲਦਾ ਹੈ, ਬਲਕਿ ਇਸ 'ਪੁਰਸ਼ਾਰਥੋਂ” ਤਾਂ ਉਸ ਨੂੰ ਸਰਕਾਰ ਵੀ ਨਹੀਂ ਰੋਕਦੀ 
ਵਕਾਲਤਾਂ ਜੱਟਾਂ ਦੇ ਸਿਰ 'ਤੇ ਹੀ ਤਾਂ ਚਲਦੀਆਂ ਹਨ। 
ਯਾਰ ਨੂੰ ਪਹਿਲੀ ਪੇਸ਼ੀ ਛੁਡਾਉਣ ਲਈ ਜੱਟੀ ਕੀ ਨਹੀਂ ਕਰਦੀ। 
ਜੱਟ ਜਾਤ ਭਰਾ-ਭਰਾ ਵੀ ਤਾਂ ਲੜੀ ਹੀ ਜਾਂਦੇ ਹਨ ; ਰਲ ਕੇ ਰਾਜ ਨਹੀਂ ਭੋਗਦੇ 
ਹਮਰਾਹੀ ਜੱਟਾਂ ਵਿਚ ਆਪਣੇ ਆਪ ਨੂੰ ਵਡਿਆਉਣ ਤੇ ਸ਼ਰੀਕ ਨੂੰ ਨੀਵਾਂ ਦਿਖਾਉਣ 
ਦੀ ਆਦਤ ਬਾਰੇ ਲਿਖਦਾ ਹੈ ਕਿ :- 
ਉਹ ਧਰਤੀ ਜਿਨਾਂ ਸਾਬਰ ਹੈ ਤੇ ਵਰੋਲੇ ਜਿਹਾ ਕਾਹਲਾ 


36/ ਹਸਦਿਆਂ ਦੇ ਘਰ ਵਸਦੇ 


ਸਿਦਕ ਵਿਚ 'ਧੈਨਾ” ਤੇ ਵਿਅਗ ਵਿਚ “ਜੱਲਣ', 
ਅਖੇ- ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ 
ਜੱਟ ਕਿਸੇ ਭਰਾ ਨੂੰ ਸਿਖਰ 'ਤੇ ਪੁੱਜਾ ਨਹੀਂ ਜਰਦਾ। 
ਉਹ ਸ਼ਰੀਕ ਦੇ ਹਾਥੀ ਨੂੰ ਕੱਟਾ ਕਹੇਗਾ; ਤੇ ਆਪਣੇ ਕੱਟੇ ਨੂੰ ਝੋਟਾ। 
ਦੂਜੇ ਦੀ ਜੀਪ ਨੂੰ ਫਿੜਕਾ ਕਹੇਗਾ 
ਤੇ ਆਪਣੇ ਚੀਕੂੰ-ਚੀਕੂੰ ਕਰਦੇ ਚੀਕਣੇ ਗੰਡੇ ਨੂੰ ਜਹਾਜ਼ 
ਦੁਜੇ ਪਾਸੇ ਇਹ ਕਵੀ ਕੁਲ ਪੰਜਾਬੀਆਂ ਤੇ ਖਾਸ ਕਰਕੇ ਜੱਟਾਂ ਦੀ ਸਿਫ਼ਤ ਕਰਦਾ 
ਹੋਇਆ ਲਿਖਦਾ ਹੈ ਕਿ :- 
ਉਹ ਸਾਧ ਬਣ ਕੇ ਗਜਾ ਕਰੇਗਾ ਪਰ ਭੀਖ ਨਹੀਂ ਮੈਗੇਗਾ। 
ਘਰੋਂ ਕਲੀਨਰ ਨਿਕਲਿਆ ਟਰਾਂਸਪੋਰਟਰ ਹੋ ਕੇ ਮੁੜੇਗਾ। 
ਜੱਟੀ ਬੇਬੇ ਪੁੱਤਾਂ ਨੂੰ ਮਨ੍ਹੇਰੇ ਸੱਪਾਂ ਦੀਆਂ ਸਿਰੀਆਂ; ਮਿੱਧਣ ਤੋਰਦੀ ਹੈ। 
ਸ਼ਹੀਦ ਤੇ ਸਾਧ-ਸੈਤ ਬਣਨ ਲਈ ਵੀ; ਦਲੇਰੀ ਦਾ ਦੂਜਾ ਨਾਮ ਜੱਟ ਹੈ। 
ਜਦ ਉਹ ਨਾਨਕੀ ਜੋਤ ਦਾ ਪਰਵਾਨਾ ਬਣਿਆ 
ਤਾਂ ਬਦ-ਬੈਦ ਕਟਵਾਇਆ, ਖੋਪਰੀਆਂ ਲੁਹਾਈਆਂ: 
ਆਰਿਆਂ ਸੈਗ ਚੀਰਿਆ ਗਿਆ। 
ਮਰਾਝ ਦੇ ਜੋਗ ਵਿਚ ਛਟਮ ਪੀਰ ਲਈ ਮਲਵਈ ਜੱਟ ਲੜੇ 
ਉਹ ਜ਼ਫਰਨਾਮੇ ਦਾ ਅਣਿਆਲਾ ਤੀਰ ਬਣਿਆ। 
ਹਜ਼ੁਰੀਂ-ਜੋਤ ਦੀ ਤਾਬਿਆ 'ਚ ਰਿਹਾ; ਵਰਦਾਨ ਵਿਚ 'ਫੁਲਕੇ” ਰਾਜੇ ਬਣੇ। 
ਇਥੇ ਪੰਜਾਬ ਦਾ ਇਤਿਹਾਸ ਵੀ ਇਸ ਗੱਲ ਦੀ ਤਾਈਦ ਕਰਦਾ ਹੈ ਕਿ ਸੋਹਣ ਸਿੰਘ 
ਭਕਨਾ, ਸੋਹਣ ਸਿੰਘ ਗੜਗੱਜ, ਸ਼ਹੀਦ ਭਗਤ ਸਿੰਘ ਦਾ ਚਾਚਾ ਸ੍ਰ. ਅਜੀਤ ਸਿੰਘ, 
ਕਰਤਾਰ ਸਿੰਘ ਸਰਾਭਾ, ਬਾਬਾ ਗੁਰਦਿਤ ਸਿੰਘ ਕਾਮਾਗਾਟਾ ਮਾਰੁ ਜਿਹੇ ਬਹੁਤੇ ਜੱਟ 
“ਗਦਰੀ-ਬਾਬੇ` ਅਤੇ ਕਰਤਾਰ ਸਿੰਘ ਝੱਬਰ, ਸ਼ਹੀਦ ਲਛਮਣ ਸਿੰਘ, ਜਿਹੇ ਨਾਮੀ 'ਬੱਬਰ- 
ਅਕਾਲੀ” ਬਣੇ। 
ਮੁੱਕਦੀ ਗੱਲ ! ਡਾ: ਆਤਮ ਹਮਰਾਹੀ ਦੇ ਸ਼ਬਦਾਂ ਵਿਚ:- 
ਜੱਟ ਕੁਰਬਾਨੀਆਂ ਦਾ ਪੈਜ ਹੈ; ਵਤਨ ਲਈ ਗਦਰੀ ਬਣ ਸਕਦਾ ਹੈ 
ਅਜ਼ਾਦੀ ਲਈ ਸਭ ਤੋਂ ਵੱਧ ਗਾਟੇ ਉਨ੍ਹਾਂ ਨੇ ਹੀ ਲੁਹਾਏ ਹਨ; 
ਪਰ ਆਪਣੇ ਹੱਕਾਂ ਲਈ ਉਹ ਅਜ ; 
ਬਹੁਮਤ ਦੇ ਕਟਹਿਰੇ ਵਿਚ ਖੜ੍ਹਾ ਜੂਝ ਰਿਹਾ ਹੈ। 
ਫਿਰ ਇਉਂ ਹੀ ਆਤਮ ਹਮਰਾਹੀ ਆਪਣੇ ਲੋਕਾਂ ਦੇ ਰਿਆਸਤੀ ਤੇ ਸਿਆਸਤੀ 
ਸੁਭਾਅ ਦੀ ਗੱਲ ਕਰਦਾ ਹੋਇਆ ਕਹਿੰਦਾ ਹੈ ਕਿ :- 
37/ ਹਸਦਿਆਂ ਦੇ ਘਰ ਵਸਦੇ 


ਸਭਿਆਚਾਰ ਦੀ ਆਵੀ ਵਿਚ ਪੱਕੇ ਸੁਭਾਅ; ਜਲਦੀ ਬਦਲਿਆ ਨਹੀਂ ਕਰਦੇ। 
ਉਸ ਲਈ ਧੜਾ ਹੀ ਧਰਮ ਹੈ; ਜੇ ਆਗੂ ਧੜੇ ਦਾ ਨਹੀਂ ਤਾਂ ਉਸ ਲਈ ਉਹ 
ਨਾ ਸਰਪੰਚ ਹੈ ਤੇ ਨਾ ਹੀ ਜਥੇਦਾਰ 
ਬਦੇਸ਼ੀਂ ਗਏ ਇਹ ਗੁਰੁ ਦੇ ਨਾਂ 'ਤੇ ਇਲਾਕੇਵਾਰ ਗੁਰ ਘਰ ਬਣਾਉਣਗੇ। 
ਤੇ ਫੇਰ ਗੁਪਤ-ਗੋਲਕ ਦੀ ਪ੍ਰਤੱਖ ਲੜਾਈ ਲੜਨਗੇ 
ਉਹ ਬੇ-ਮਰਯਾਦਾ ਹੋ ਕੇ ਵੀ ਸਿੱਖ ਹੀ ਰਹੇਗਾ। 
ਮੋਨਾ ਤੇ ਸੁਲਫਈ ਹੋ ਕੇ ਵੀ ਵੋਟ ਪੰਥ ਨੂੰ ਹੀ ਪਾਵੇਗਾ। 
ਇਸ ਤੋਂ ਅੱਗੇ ਹਮਰਾਹੀ ਖਾਸ ਕਰਕੇ ਜੱਟ-ਸਾਧਾਂ ਦੀ ਮੰਕਾਪ੍ਰਸਤ ਫਿਤਰਤ ਸਬੈਧੀ 
ਬੜੇ ਹੀ ਵਿਅਗ ਨਾਲ ਲਿਖਦਾ ਹੈ ਕਿ: - 
ਲੋਕ ਟੌਭਾ-ਇਸ਼ਨਾਨ ਦੀਆਂ ਸੱਖਣਾਂ ਸੁੱਖਣ ਲਗਦੇ ਹਨ। 
ਤੇ ਜਦ ਉਹ ਸਿਆਸੀ ਹੇਜੀਆਂ ਦੇ ਹਿਤਾਂ ਦੇ, 
ਅਗਨ-ਕੁੰਡਾਂ ਤੋਂ ਭੱਜ ਨਿਕਲਦਾ ਹੈ; ਜਾਂ ਉਹਨਾਂ ਦੇ ਮਤਲਬ ਦਾ ਨਹੀਂ ਰਹਿੰਦਾ 
ਤਾਂ ਉਸ ਨੂੰ ਉਜਾੜੂ-ਸਾਨ੍ਹ ਸਮਝ ਕੇ; ਜਹਾਨੋਂ ਹੀ ਤੁਰਵਾ ਦਿੰਦੀਆਂ ਹਨ। 
ਬੱਸ ਨਾ ਦੀਨ ਮਿਲਿਆ ਨਾ ਦੁਨੀਆਂ'। 
ਆਖਿਰ ਨੂੰ ਹਮਰਾਹੀ ਜੱਟਾਂ ਦੀ ਸਰਦਾਰੀ ਤੇ ਚੰਧਰ ਦੀ ਭੁੱਖ ਦੇ ਸਿਲਸਿਲੇ ਵਿਚ 
ਪੰਜਾਬੀ ਸੁਬੇ ਦੀ ਗੱਲ ਕਰਦਾ ਹੋਇਆ ਦੁਖੀ ਮਨ ਨਾਲ ਬਹੁਤ ਹੀ ਤਨਜ਼ ਤੇ ਰਮਜ਼ 
ਭਰਪੂਰ ਗੱਲ ਕਰਦਾ ਹੈ। 
ਤੇ ਜਦੋਂ ਵਿਰਕਾਂ ਨੇ ਕਰਨਾਲ ਦੀ 'ਕੁਰਿਆਈ-ਧਰਤੀ” ਦੀ; ਕੁੱਖ ਹਰਿਆ ਲਈ 
ਤਾਂ ਨੰਦਾ” ਪੈਜਾਬੀਅਤ ਦਾ 'ਜੈ ਚੰਦ” ਬਣ ਗਿਆ। 
ਤੇ ਹੁਣ ਮਾਂ-ਬੋਲੀ ਵਲੋਂ ਹੇਜਲੀ ਮਾਸੀ ਨੂੰ ਮਾਂ ਕਹਿਣ ਵਾਲੇ 
ਹਰਿਆਣੇ ਦੇ ਹੇਜਲ ਡੁਸਕਦੇ ਹਨ; “ਨਾ ਘਰ ਦੇ ਨਾ ਘਾਟ ਦੇ'। 
ਸਭ ਨੂੰ ਪਤਾ ਹੈ ਕਿ ਪੈਜਾਬ ਦੀ ਸਰਪੰਚੀ ਦੀ ਜੋਗ 
ਕਿਨ੍ਹਾਂ ਵਿਚ ਹੋ ਰਹੀ ਹੈ; ਹੋਸ਼ ਤਦ ਆਉਣੀ ਹੈ ਜਦ ਸਾਰਾ 
ਸੁਨਿਹਰੀ ਪਾਣੀ ਕੁਲੰਜਿਆ ਗਿਆ; 
ਲੌਕਾਈ ਦੇ ਅਨ-ਦਾਤਿਉ ! ਗੋਲਕ ਦੀ ਲੜਾਈ ਛੱਡੋ , ਰੋਟੀ ਦੀ ਲੜੋ, 
ਨਹੀਂ ਤਾਂ ਗੋਲਕ ਵੀ ਨਹੀਂ ਰਹਿਣੀ; ਪੈਜਾਬੀ ਲੋਕਯਾਨ ਦੀ ਵਹੀ ਵਿਚ 
ਜੱਟਾਂ ਦੀ ਆਪੇ ਲਿਖੀ ਐਂਟਰੀ ਇਉਂ ਹੈ; ਉਸ 'ਚੋਂ ਓਇ-ਅੜਬੀ ਨਹੀਂ ਜਾਂਦੀ। 
ਸ਼ਾਇਸਤਗੀ ਤੇ ਜੀ-ਹਜ਼ੁਰੀ ਉਸ ਲਈ ਅੰਗੁਣ ਹੈ 
ਉਹ ਮਰਯਾਦਾ ਤੋੜਦਾ ਵੀ ਹੈ ਤੇ ਬਣਾਉਂਦਾ ਵੀ। 
ਉਹ ਸਾਧ ਹੋ ਸਕਦੈ, ਸੈਤ ਟਾਵਾਂ ਹੀ, ਵਿਦਵਾਨ ਹੋ ਸਕਦੈ, ਕਵੀ ਵਿਰਲਾ ਹੀ, 
ਸ਼ਹੀਦ ਹੋ ਸਕਦੈ, ਆਗੂ ਕੌਈ-ਕੋਈ ਹੀ, ਵੇਖਦੇ ਹਾਂ ਇਹ ਖਿਡੀਆਂ ਜਟਾਂ 
38/ ਹਸਦਿਆਂ ਦੇ ਘਰ ਵਸਦੇ 


ਜੂੜਾ ਕਦੋਂ ਬਣਦੀਆਂ ਹਨ; ਓਮ, ਸਤਿਅਮ, ਸ਼ਿਵਮ, ਸੈਦਰਮ ! 

ਪੰਜਾਬੀ ਸੂਬਾ ਬਣਾ ਕੇ “ਪੰਜਾਬ ਦੇ ਸਰਦਾਰਾਂ” ਨੇ ਕੀ ਖੱਟਿਆ ਤੇ ਕੀ ਗੁਆਇਆ 
ਵਾਲਾ ਵਿਸ਼ਾ ਤਾਂ ਹੁਣ ਇਤਿਹਾਸ ਬਣ ਚੁਕਾ ਹੈ। ਇਸ ਵਾਸਤੇ ਇਹ ਗਹਿਰ-ਰੀਭੀਰ ਮੱਦਾ 
ਅੰਗੇ ਭਵਿੱਖ 'ਤੇ ਹੀ ਛੱਡੀਏ ਤੇ ਅਰਦਾਸ ਕਰੀਏ ਕਿ ਬਸ ਰੱਬ ਖੇਰ ਹੀ ਕਰੇ। 

ਪਰ ਹੁਣ ਤਕ ਦੀ ਸੁਰਤੇਹਾਲ ਤਾਂ “ਹੱਥ ਪੁਰਾਣੇ ਖੰਸੜੇ; ਬਸੈਤੇ ਹੋਰੀਂ ਆਏ” ਜਿਹੀ 
ਬਣੀ ਹੋਈ ਹੈ। ਇਸ ਸੁਰਤ ਵਿਚ ਨਾ ਤਾਂ ਹੱਸੇ ਬਣਦਾ ਹੈ ਤੇ ਨਾ ਹੀ ਰੋਏ ਸਰਦਾ ਹੈ। ਵੈਸੇ 
ਆਤਮ ਹਮਰਾਹੀ ਦੇ ਸ਼ਬਦਾਂ ਵਿਚ ਪੰਜਾਬੀ ਸੂਬੇ ਦੇ ਸਬੈਧ ਵਿਚ ਭੂਤਕਾਲ, ਵਰਤਮਾਨ ਤੇ 
ਭਵਿੱਖ ਦਾ ਇਤਿਹਾਸ ਕੁਦਰਤ ਵਲ ਆਪਣੇ ਆਪ ਵਿਚ ਬਣਿਆ-ਬਣਾਇਆ ਇਕ 
ਹਾਸ-ਵਿਅੰਗ ਹੀ ਜਾਪਦਾ ਹੈ। 

ਇਸ ਤਰ੍ਹਾਂ ਹੀ ਹਮਰਾਹੀ ਜੱਟਾਂ ਦੇ ਸੁਭਾਅ ਦੀ ਵਿਲੱਖਣਤਾ ਤੇ ਉਨ੍ਹਾਂ ਵਿਚ 
ਸੁਪੀਰੀਐਰਟੀ ਕੌਮਪਲੈਕਸ ਅਰਥਾਤ ਸਵੈ-ਵਡਿਆਈ ਦੇ ਭਾਵ ਸਬੈਧੀ ਕਹਿੰਦਾ ਹੈ ਕਿ 
ਜੱਟ ਬੇਸ਼ੱਕ ਆਪਣੇ ਆਪ ਨੂੰ ਸ਼ਿਵ ਭਗਵਾਨ ਨਾਲ ਜੋੜਦੇ ਹਨ, ਪਰ ਇਹ ਆਪਣੀ ਟੈਂਅ 
ਤੇ ਫੌਡਵਾਈ ਵਿਚ ਇਕੱਠੇ ਹੋਣ ਦੇ ਬਾਵਜੂਦ ਵੀ ਜਟਾਵਾਂ ਵਾਂਗੂੰ ਇਕ-ਦੂਜੇ ਤੋਂ ਅਲੱਗ- 
ਥਲੱਗ ਹੀ ਰਹਿੰਦੇ ਹਨ। ਫਿਰ ਜੱਟਾਂ ਵਿਚ ਆਪਣੀ ਸਵੈ-ਸਿਫ਼ਤ ਦਾ ਅਹਿਸਾਸ ਬੜਾ 
ਪ੍ਰਬਲ ਹੁੰਦਾ ਹੈ। ਇਸ ਵਾਸਤੇ ਇਨ੍ਹਾਂ ਨੂੰ “ਆਪਣੇ ਮੁੰਹੋਂ ਮੀਆਂ ਮਿੱਠੂ” ਕਹਿਣ ਜਿਹੀ 
ਪ੍ਰਵਿਰਤੀ ਦਾ ਇੰਨਾਂ ਗੁਮਾਨ ਹੁੰਦਾ ਹੈ ਕਿ ਇਹ ਸ਼ਰੀਕ ਦੇ ਹਾਥੀ ਨੂੰ ਕੱਟਾ ਤੇ ਆਪਣੇ 
ਮਾੜਕੂ ਜਿਹੇ ਕੱਟੇ ਨੂੰ ਸਾਨ੍ਹ ਹੀ ਦਸਦੇ ਹਨ। 

ਖੇਰ! ਇਹ ਇਕ ਵਿਗਿਆਨਕ ਸੱਚਾਈ ਹੈ ਕਿ ਆਦਮੀ ਵਿਚ ਇਕੋ ਸਮੇਂ ਸਪੀਰੀਐਰਟੀ 
ਤੇ ਇਨਫਿਰੀਐਰਟੀ ਕੰਪਲੈਕਸ ਭਾਵ ਹਉਮੇ-ਭਾਵ ਤੇ ਹੀਣ-ਭਾਵ ਹੈਦਾ ਹੈ। ਹਉਮੈ ਦੇ 
ਤਹਿਤ ਬੰਦਾ ਆਪਣੇ-ਆਪ ਨੂੰ “ਅਹਮ-ਬ੍ਰਹਮ-ਅਸਮਿ” ਅਰਥਾਤ 'ਮੈਂ ਹੀ ਬ੍ਰਹਮ ਹਾਂ” 
ਕਹਿਣ ਜਿਹਾ ਗੁਮਾਨ-ਗਰੁਰ ਪਾਲਣ ਲੱਗਦਾ ਹੈ। ਇਸ ਲਈ ਜੇ ਕਿਸੇ ਆਦਮੀ ਨੂੰ ਨਾਮ 
ਦੀ ਖੁਮਾਰੀ ਹੋਵੇ ਤੇ ਜਵਾਨੀ ਦਾ ਸਰੂਰ ਹੋਵੇ ਤਾਂ ਕਹਿਣਾ ਹੀ ਕੀ ਹੈ। ਪਰ ਜੇ ਬੰਦੇ ਨੂੰ 
ਤਾਕਤ ਦਾ ਨਸ਼ਾ ਹੋਵੇ ਤੇ ਉਸ ਦੇ ਨਾਲ ਝੂਠੀ ਚੰਧਰ ਤੇ ਅਮੀਰੀ ਦਾ ਗੁਮਾਨ-ਗਰੁਰ ਹੋਵੇ 
ਤਾਂ ਸਮਝੋ, ਉਸ ਵਾਸਤੇ ਕਿਆਮਤ ਦਾ ਦਿਨ ਨੇੜੇ ਹੀ ਹੈ। 

ਇਸ ਪ੍ਰਥਾਇ ਹਉਮੋ ਤੋਂ ਬਚਣ ਲਈ ਸਾਡੇ ਗੁਰੁਆਂ-ਪੀਰਾਂ, ਸੈਤਾਂ ਦਾ ਉਪਦੇਸ਼ 
ਮਾਤਰ ਕਹਿਣਾ ਹੈ ਕਿ ਮਨ-ਇੰਦਰੀਆਂ ਨੂੰ ਸਾਧਕੇ ਬੰਦਾ ਰੱਬ-ਰੁਪ ਬਣ ਸਕਦਾ ਹੈ। ਬਾਬਾ 
ਫ਼ਰੀਦ ਤੋਂ ਲੈ ਕੇ ਬੁੱਲ੍ਹੇ ਸ਼ਾਹ ਜਿਹੇ ਅਨੇਕਾਂ ਸੁਫੀ ਸੈਤਾਂ ਤੇ ਸਾਡੇ ਪੁਰਖਿਆਂ ਨੇ ਵੀ ਇਸ 
ਸਬੈਧ ਵਿਚ ਸਾਨੂੰ ਵਡਮੁੱਲੇ ਉਪਦੇਸ਼ ਦਿਤੇ ਹਨ। ਇਸ ਪ੍ਰਸੈਗ ਵਿਚ ਬੁੱਲ੍ਹੇ ਸ਼ਾਹ ਦਾ ਕਥਨ 
ਹੈ ਕਿ 'ਬੱਲ੍ਹਿਆ ਰੱਬ ਦਾ ਕੀ ਪਾਉਣਾ; ਇਧਰੋਂ ਪੁਟਣਾ ਤੇ ਉਧਰ ਲਾਉਣਾ” ਭਾਵ ਸਿਰਫ਼ 
ਮਨ ਨੂੰ ਪੁਠੀ ਸੋਚ ਤੇ ਪੁਠੇ ਕੌਮਾਂ ਤੋਂ ਹੋੜ-ਮੋੜ ਕੇ; ਸਿੱਧੇ ਮਾਰਗ 'ਤੇ ਪਾਉਣ ਦੀ ਸੁਕ੍ਰਿਤ 


39/ ਹਸਦਿਆਂ ਦੇ ਘਰ ਵਸਦੇ 


ਕਿਰਿਆ ਨਾਲ ਰੱਬ ਵੀ ਮਿਲ ਸਕਦਾ ਹੈ। 


ਬਾਵਜੂਦ ਵੀ ਸਾਡੇ ਲੋਕਾਂ ਦੀ ਜੀਵਨ ਸ਼ੈਲੀ ਵਿਚ ਸੈਜੀਦਗੀ ਤੇ ਸਬਰ ਦੀ ਥਾਂ ਚੋਹਲ- 
ਮੋਹਲ ਤੇ ਸ਼ੈਤਾਨੀਆਂ ਦੀ ਫਿਤਰਤ ਹਾਵੀ ਰਹੀ ਹੈ। ਮੁੱਕਦੀ ਗੱਲ, ਸਾਡੇ ਪੱਡੂ ਸਮਾਜ ਦੇ 
ਜਨਜੀਵਨ ਵਿਚ ਤੇ ਖਾਸ ਕਰਕੇ ਜੱਟਾਂ ਵਿਚ ਮੰਜ-ਮਸਤੀ ਕਰਨ ਤੇ ਬੁਲਬਲੀਆਂ 
ਬੁਲਾਉਣ ਦੀ ਆਦਤ ਪ੍ਰਧਾਨ ਰਹੀ ਹੈ। 

ਇਸ ਸਾਰੇ ਚਲ ਰਹੇ ਪ੍ਰਸੈਗ ਵਿਚ ਪੰਜਾਬੀਆਂ ਦੀ ਰੁਹ ਤੇ ਰੁਹਾਨੀਅਤ ਦੀ ਗੱਲ 
ਕਰਦੇ ਹੋਏ ਪ੍ਰ: ਪੁਰਨ ਸਿੰਘ ਨੇ ਸਮੁੱਚੀ ਪੋਜਾਬੀ ਕੰਮ ਦੀ ਮਾਨਸਿਕਤਾ ਦੀ ਬੇਮਿਸਾਲ ਪੇ 
ਸ਼ਕਾਰੀ ਕੀਤੀ ਹੈ। ਇਸ ਤਰ੍ਹਾਂ ਹੀ ਜਿਵੇਂ ਕਿ ਉਪਰ ਦੱਸਿਆ ਜਾ ਚੁੱਕਿਆ ਹੈ ਕਿ ਡਾ: 
ਆਤਮ ਹਮਰਾਹੀ ਨੇ ਵੱਖੋ-ਵੱਖ ਬਰਾਦਰੀਆਂ ਤੇ ਖਾਸ ਕਰਕੇ ਜੱਟਾਂ ਦੇ ਢਿੱਡ ਵਿਚ ਵੜਕੇ 
ਜਾਤਾਂ-ਗੋਤਾਂ ਦਾ ਵਿਲੱਖਣ ਚਿਤਰਣ ਕੀਤਾ ਹੈ। ਇਥੇ ਜ਼ਿਕਰਯੋਗ ਹੈ ਕਿ ਆਤਮ 
ਹਮਰਾਹੀ ਤੋਂ ਪਹਿਲਾਂ ਉਸ ਦੇ ਸਾਹਿਤਕ ਗੁਰੁ 'ਬਾਬੂ” ਰਜਬ ਅਲੀ ਨੇ ਖਾਸ ਕਰਕੇ ਦੋ 
ਜ਼ਿਲ੍ਹਿਆਂ ਬਠਿੰਡਾ ਤੇ ਫ਼ਿਰੋਜ਼ਪੁਰ ਦੇ ਲੋਕਾਂ ਤੇ ਜਾਤਾਂ-ਗੋਤਾਂ ਦੇ ਗੁਣ-ਅੰਗੁਣਾ ਦਾ ਬਹੁਤ 
ਹੀ ਸੋਹਣਾ ਚਿਤਰਣ ਕੀਤਾ ਹੈ। 

ਬਾਬੂ ਜੀ” ਨੇ ਪਿੰਡਾਂ, ਨਗਰਾਂ ਤੇ ਸ਼ਹਿਰਾਂ ਵਿਚ ਉਥੋਂ ਦੇ ਲੋਕਾਂ ਦੀਆਂ ਨਾਮੀਆਂ- 
ਪੀਣ ਦੀਆਂ ਵਸਤਾਂ ਦੀਆਂ ਮਸ਼ਹੁਰੀਆਂ ਦਾ ਜੋ ਹੁ-ਬ-ਹੁ ਚਿਤਰਣ ਕੀਤਾ ਹੈ, ਉਸ ਦਾ 
ਵੀ ਅਜ ਤਕ ਕੋਈ ਸਾਨੀ ਨਹੀਂ ਜੋਮਿਆ। ਇਕ ਵੰਨਗੀ ਮਾਤਰ ਉਨ੍ਹਾਂ ਦਾ ਇਕ ਸੁਖਨ 
ਇਹ ਹੈ ਕਿ “ਬੀਬੀ ਵਾਲਾ ਪਿੰਡ ਦੁੱਧ ਵੇਚਦਾ ਬਾਜਾਰ ਵਿਚ, ਸ਼ਮੀਰ ਘਰ ਵੈਲਾਂ ਦਾ 
ਪਿਆਕ ਮਹਿਣੇ ਲੱਸੀ ਦੇ; ਭੁੱਚੋ ਵਿਚ ਭਾਈ ਕੇ ਕਛੇਹੇਰਿਆਂ ਤੇ ਜ਼ੋਰ ਬਹੁਤਾ, ਭਾਗੂ ਦੇ 
ਸਰੋਤਿਓ ਰੁੱਖੇ ਜੇ ਲੋਕ ਦੱਸੀ ਦੇ”। 

ਖੇਰ! ਹਾਲੇ ਵੀ ਸ਼ੁਕਰ ਹੈ ਕਿ ਪੇਜਾਬੀ ਸਭਿਆਚਾਰ ਸਬੈਧੀ ਲਿਖਣ ਵਾਲੇ ਬੜੇ ਲੇਖਕ 
ਹੋ ਚੁੱਕੇ ਹਨ, ਹੁਣ ਵੀ ਹਨ ਤੇ ਅੱਗੇ ਵੀ ਹੋਣਗੇ, ਪਰ ਗਿਆਨੀ ਗੁਰਦਿੱਤ ਸਿੰਘ ਦੀ 
ਪੁਸਤਕ 'ਮੇਰਾ ਪਿੰਡ” ਦੀ ਝੰਡੀ-ਮਾਲੀ ਵੀ ਹਾਲੇ ਕਿਸੇ ਤੋਂ ਫੜੀ ਗਈ। ਫਿਰ ਮਲਵਈ 
ਸਭਿਆਚਾਰ ਵਿਚ ਪ੍ਰ: ਕਰਮ ਸਿੰਘ ਦੀਆਂ ਕਿੰਨੀਆਂ ਹੀ ਰਚਨਾਵਾਂ ਵਿਚੋਂ ਖਾਸ ਕਰਕੇ 
“ਵੱਡ-ਸਾਰੋਗੀ ਵਜਦੀ ਮਾਲਵੇ, ਅਨੌਤਰੀ ਅਤੇ “ਬਠਿੰਡੇ ਦਾ ਇਤਿਹਾਸ” ਵਾਲੀ ਮਲਵਈ 
ਸ਼ੈਲੀ ਤੇ ਭਾਖਿਆ ਆਪਣੇ ਆਪ ਵਿਚ ਸਭਿਆਚਾਰ ਦੇ ਦਸਹਿਦਿਆਂ ਤੇ ਖੜ੍ਹੇ ਮੀਲ 
ਪੱਥਰ ਹਨ। ਜ਼ਾਹਿਰ ਹੈ ਕਿ ਇਨ੍ਹਾਂ ਵਰਗੇ ਲੇਖਕਾਂ ਦੀਆਂ ਲਿਖਤਾਂ ਦੀਆਂ ਜੂਹਾਂ ਨੂੰ ਪਾਰ 
ਕਰਕੇ ਹੀ ਸਭਿਆਚਾਰ ਦੀਆਂ ਹੱਦਾਂ ਵਿਚ ਪੈਰ ਧਰਿਆ ਜਾ ਸਕਦਾ ਹੈ। ਉਨ੍ਹਾਂ ਦਾ ਇਕ 
ਬੜਾ ਮਕਬੂਲ ਸੁਖਨ ਹੈ “ਜੱਗ ਜਿਊਣਾ ਅੱਪਜਸ ਮਰਨਾ, ਜੱਗ ਤੇ ਗੱਲਾਂ ਦੋ; ਰਾਵਣ ਕੀ 


40/ ਹਸਦਿਆਂ ਦੇ ਘਰ ਵਸਦੇ 


ਜੱਗ 'ਚੋਂ ਲੈ ਗਿਆ, ਕਰਣ ਗਿਆ ਕੀ ਖੋ।।” 

ਗੌਰਤਲਬ ਹੈ ਕਿ ਸਾਡਾ ਅਜੋਕਾ ਸਾਹਿਤ ਨੈਤਿਕ ਤੇ ਸਮਾਜਿਕ ਕਦਰਾਂ-ਕੀਮਤਾਂ ਨੂੰ 
ਉਚਿਆਉਣ ਦੇ ਪੱਖੋਂ ਤਕਰੀਬਨ-ਤਕਰੀਬਨ ਵਿਰਵਾ ਹੀ ਹੁੰਦਾ ਜਾ ਰਿਹਾ ਹੈ। ਇਉਂ 
ਲਗਦਾ ਹੈ ਕਿ ਸਾਨੂੰ ਆਪਣੀ ਸ਼ਾਨਦਾਰ ਸਭਿਆਚਾਰਕ ਵਿਰਾਸਤ ਦੀ ਕੋਈ ਪਛਾਣ ਹੀ 
ਨਹੀਂ ਰਹਿ ਗਈ। ਸਗੋਂ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੀ ਆਪਣੀਆਂ ਪੁਰਬਲੀਆਂ 
ਪੀੜ੍ਹੀਆਂ ਦੇ ਨਰੋਏ ਸਭਿਆਚਾਰ ਨਾਲ ਕੋਈ ਸਾਂਝ ਹੀ ਨਹੀਂ ਰਹੀ। ਬਸ ਅਸੀਂ ਆਪਣੀ 
ਸਭਿਆਚਾਰਕ ਵਿਰਾਸਤ ਦੇ ਸੋਹਲੇ ਤਾਂ ਕਦੇ-ਕਦਾਈ' ਗਾਉਂਦੇ ਹਾਂ, ਪਰ ਸਾਡਾ ਗੀਤ- 
ਸੰਗੀਤ ਪੱਛਮੀ ਸਭਿਅਤਾ ਦੇ ਅਸਰ ਤਹਿਤ “ਇੰਗਲਿਸ਼ ਬੀਟ” 'ਤੇ ਅਧਾਰਿਤ ਹੋ ਗਿਆ ਹੈ। 
ਬਹਿਰਹਾਲ, ਸੱਚ ਤਾਂ ਇਹ ਹੈ ਕਿ ਫ਼ੈਸ਼ਨਪ੍ਰਸਤੀ ਤੇ ਵਿਖਾਵੇ ਵਜੋਂ ਅਸੀਂ ਸਾਰੇ ਹੀ “ਦੇਸੀ 
ਘੋੜੀ ਖੁਰਾਸਾਨੀ ਦੁਲੱਤੇ” ਜਾਂ ਫਿਰ 'ਦੇਸੀ ਖੋਤੀ ਲਾਲ ਲਗਾਮ” ਜਿਹੇ ਅਖਾਣਾਂ ਦੇ ਪ੍ਰਤੀਕ 
ਬਣ ਗਏ ਹਾਂ। ਅਫ਼ਸੋਸ ਦੀ ਗੱਲ ਹੈ ਕਿ ਅਜ ਸ਼ਹਿਨਾਈ, ਸਾਰੈਗੀ, ਤੂੰਬੀ, ਵੰਝਲੀ, ਬੀਨ, 
ਅਲਗੋਜ਼ੇ, ਢੋਲ ਤੇ ਢੌਲਕੀ, ਝਾਂਝਰਾਂ ਤੇ ਬੁਗਦੁ ਜਿਹੇ ਸਾਜ਼ਾਂ ਦੇ ਸੁਰਤਾਲ ਤਾਂ ਪੁਰਾਤਨ 
ਸਮੇਂ ਦੀ ਪਰੀ-ਕਹਾਣੀਆਂ ਹੀ ਬਣ ਗਏ ਹਨ। ਹੁਣ ਤਾਂ ਡਰੈਮ, ਗਿਟਾਰ ਤੇ ਸੈਕਸਾਫੋਨ ਦਾ 
ਕੰਨਪਾੜਵਾਂ ਸ਼ੋਰ-ਸ਼ਰਾਬਾ ਹੀ ਪੰਪ ਭਾਵ ਪਾਪੁਲਰ ਸੈਗੀਤ ਬਣ ਚੁੱਕਾ ਹੈ। 

ਖੈਰ! ਇਸ ਪ੍ਰਥਾਇ ਹਾਲੇ ਵੀ 'ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ” ਦੀ ਲੋਕ 
ਸਿਆਣਪ ਜਾਂ ਫਿਰ “ਦੇਰ ਆਏ ਦਰੁਸਤ ਆਏ” ਦੀ ਧਾਰਨਾ ਅਨੁਸਾਰ ਸਾਨੂੰ ਹੁਣ ਹੀ ਸੋਝੀ 
ਦੇ ਘਰ ਆਉਣ ਦੀ ਲੋੜ ਹੈ। ਹਾਲੇ ਵੀ ਸ਼ੁਕਰ ਹੈ ਕਿ ਸਾਡੇ ਸਭਿਆਚਾਰ ਦੇ ਪਿਤਾਮੇ 
ਗੁਰਬਖਸ਼ ਸਿੰਘ ਪੀਤਲੜੀ, ਔਮਿਤਾ ਪ੍ਰੀਤਮ, ਮਹਿੰਦਰ ਸਿੰਘ ਰੋਧਾਵਾ, ਸ਼ਿਵ ਕੁਮਾਰ 
ਬਟਾਲਵੀ ਵਰਗੇ ਕਿੰਨੇ ਹੀ ਲਿਖਾਰੀਆਂ ਤੇ ਕਵੀਆਂ ਨੇ ਵਧੀਆ ਸਾਹਿਤ ਲਿਖਿਆ ਹੈ। 
ਇਉਂ ਹੀ ਫਿਰ ਸਮਝਣ ਵਾਲੀ ਗੱਲ ਹੈ ਕਿ ਇਸ ਤੋਂ ਇਲਾਵਾ ਪੰਜਾਬੀ ਸਭਿਆਚਾਰ ਦੇ 
ਅਜੋਕੇ ਅਲੰਬਰਦਾਰ ਜਸਵੰਤ ਸਿੰਘ ਕਵਲ, ਪ੍ਰੋ: ਗੁਰਦਿਆਲ ਸਿੰਘ ਜੈਤੋ, ਜਸਦੇਵ ਸਿੰਘ 
ਜੱਸੋਵਾਲ ਤੇ ਸਰਦਾਰਾ ਸਿੰਘ ਜੌਹਲ ਵਰਗਿਆਂ ਦੇ ਮੁਕਾਬਲੇ ਵਿਚ ਅਸੀਂ “ਕਿਹੜੇ ਬਾਗ 
ਦੀ ਮੂਲੀ” ਹਾਂ। 

ਹਮਾਤੜ ਸਾਥੀ ਤਾਂ ਇਸ ਅਹਿਮ ਸਭਿਆਚਾਰਕ ਤੇ ਸਾਹਿਤਕ ਦੇ ਪੱਖੋਂ ਆਪਣ 
ਇਨ੍ਹਾਂ ਦੇ ਗੋਢਿਆਂ-ਗਿੱਟਿਆਂ ਨੂੰ ਵੀ ਨਹੀਂ ਉਪੜਦੇ। ਸਾਡੇ ਇਨ੍ਹਾਂ ਵਡੇਰਿਆਂ ਲੇਖਕਾਂ ਤੇ 
ਸਮਾਜਿਕ ਚਿੰਤਕਾਂ ਨੇ ਬੜੀ ਜੱਦੋ-ਜਹਿਦ ਕੀਤੀ ਹੈ, ਪਰ ਅਫ਼ਸੋਸ ਕਿ ਅਸੀਂ ਇਸ ਪੱਖੋਂ 
ਹੁਣ ਬਹੁਤ ਪੱਛੜ ਗਏ ਹਾਂ। ਇਨ੍ਹਾਂ ਜ਼ਰਰ ਹੈ ਕਿ ਮੇਰੇ ਵਰਗੇ ਗੱਲੀਂ-ਬਾਤੀਂ ਸਭਿਆਚਾਰ 
ਦੇ ਉਜੜ ਰਹੇ ਬਾਗਾਂ” ਦੇ ਗਾਲੜ-ਪਟਵਾਰੀ ਜ਼ਰੂਰ ਬਣੇ ਫਿਰਦੇ ਹਨ। ਇਸ ਪ੍ਰਥਾਇ ਹੀ 
ਸਾਡੀ ਇਕ ਲੋਕ ਕਹਾਵਤ ਵੀ ਹੈ ਕਿ 'ਚੂਹੇ ਨੂੰ ਹਲਦੀ ਦੀ ਗੈਢੀ ਮਿਲ ਗਈ ਤੇ ਉਹ 
ਪੰਸਾਰੀ ਬਣ ਬੈਠਾ” ਦੇ ਅਨੁਸਾਰ ਬੇਸ਼ੱਕ ਮੇਰੇ ਵਰਗੇ ਕਈ ਲੇਖਕਾਂ ਨੇ ਆਪੋ ਆਪਣੀ 
ਦੁਕਾਨ ਸਜਾ ਕੇ ਧੜਾ-ਧੜ ਸੇਲ ਵਾਸਤੇ ਜ਼ੋਰ-ਅਜ਼ਮਾਈ ਕੀਤੀ ਹੈ। ਪਰ ਇਹ ਸਾਰੀ 

41/ ਹਸਦਿਆਂ ਦੇ ਘਰ ਵਸਦੇ 


ਕਾਰਵਾਈ 'ਚੂਹਾ ਖੁੱਡ ਨਾ ਮਿਉਂਦਾ ਤੇ ਤ੍ਰਿਕਲ ਬੰਨ੍ਹ ਛੱਜ” ਵਾਲੀ ਹੀ ਹੋ ਮੁੱਕੀ ਹੈ। 

ਬਹਿਰਹਾਲ ਆਸ਼ਾਵਾਦੀ ਸੋਚ ਅਨੁਸਾਰ ਹਾਲੇ ਵੀ ਕਿਹਾ ਜਾ ਸਕਦਾ ਹੈ ਕਿ 
ਪੰਜਾਬੀ ਸਭਿਆਚਾਰ ਸਬੋਧੀ ਸੋਚਣ ਤੇ ਲਿਖਣ ਵਾਲੇ ਕੁਝ ਕੁ ਗਿਣਤੀ ਦੇ ਸਮਾਜ 
ਚਿੰਤਕ ਬਚੇ ਹੋਏ ਹਨ। ਨਹੀਂ ਤਾਂ; ਇਹ ਕੋਈ ਅਤਿਕਥਨੀ ਨਹੀਂ ਕਿ ਹੁਣ ਤਕ ਤਾਂ 
ਪੰਜਾਬੀ ਸਭਿਆਚਾਰ ਸਬੈਧੀ ਲਿਖਤ-ਪੜ੍ਹ_ਤ ਦੀ ਰਾਮਸਤ ਹੀ ਬੋਲ ਜਾਣੀ ਸੀ। 
ਪੰਜਾਬੀ ਜਨਜੀਵਨ ਵਿਚ ਸੁਭਾਅ ਦੀ ਵਿਸ਼ਾਲਤਾ:- 

ਖੇਰ! ਪੈਜਾਬੀ ਸਭਿਆਚਾਰ ਦੇ ਅਲੰਬਰਦਾਰਾਂ ਤੇ ਲੇਖਕਾਂ ਦੇ ਯੋਗਦਾਨ ਦੀ ਗੱਲ 
ਕਰਨ ਤੋਂ ਬਾਅਦ ਆਉ ਹੁਣ ਫਿਰ ਪੰਜਾਬੀਆਂ ਦੀਆਂ ਕੁਦਰਤੀ ਤੇ ਸੁਭਾਵਿਕ ਬਿਰਤੀਆਂ- 
ਪ੍ਰਵਿਰਤੀਆਂ ਵਲ ਨੂੰ ਆਈਏ। ਜ਼ਾਹਿਰ ਹੈ ਕਿ ਪੰਜਾਬੀਆਂ ਨੂੰ ਧਰਤੀ ਤੋਂ ਖੁਸ਼ਹਾਲੀ, 
ਸਾਦ-ਮੁਰਾਦਾ ਜ਼ਿੰਦਗੀ ਤੇ ਸੁਭਾਅ ਦੀ ਵਿਸ਼ਾਲਤਾ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ 
ਪੰਜਾਬ ਦੇ ਵਿਲੱਖਣ ਵਾਤਾਵਰਣ ਤੇ ਆਬੋ-ਹਵਾ ਸਦਕਾ ਪੰਜਾਬੀਆਂ ਨੂੰ ਜਨਮਜਾਤ ਤੋਂ 
ਹੀ ਮਾਨਸਿਕ ਤੇ ਸਰੀਰਕ ਤੰਦਰੁਸਤੀ ਮਿਲੀ ਹੈ, ਜਿਸ ਕਰਕੇ ਇਨ੍ਹਾਂ ਵਿਚ ਨਿਰਛਲਤਾ ਤੇ 
ਨਿਸ਼ਕਪਟਤਾ ਦਾ ਔਸ਼ ਹਾਲੇ ਵੀ ਕਈ ਕੰਮਾਂ ਨਾਲੋਂ ਘੱਟ ਹੈ। 

ਇਸ ਲਈ ਮੁਢ-ਕਦੀਮ ਤੋਂ ਹੀ ਖਾਸ ਕਰਕੇ ਜੱਟ ਕੰਮ ਵਾਹੀਵਾਨ ਹੋਣ ਕਰਕੇ ਧਰਤੀ 
ਦੇ ਜਾਇਆਂ ਵਜੋਂ ਜਾਣੀ ਜਾਂਦੀ ਹੈ। ਇਹ ਧਰਤੀ ਦੇ ਸਪੂਤ ਸਾਡੀ ਧਰਤੀ ਮਾਂ ਵਾਂਗ ਹੀ 
ਵਿਸ਼ਾਲ ਹਿਰਦੇ ਤੇ ਖੁੱਲ੍ਹੇ-ਖੁਲਾਸੇ ਸੁਭਾਅ ਦੇ ਮਾਲਕ ਹੌਦੇ ਹਨ। ਇਨ੍ਹਾਂ ਲੋਕਾਂ ਦੇ ਜੀਵਨ 
ਦਾ ਮੁਲ ਅਧਾਰ ਸਖਤ ਮਿਹਨਤ-ਮੁਸ਼ੱਕਤ ਤੇ ਸਬਰ-ਸੋਤੋਖ ਹੌਦਾ ਹੈ। ਫਿਰ ਇਹ ਧਰਤੀ ਦੇ 
ਪੁੱਤ ਕਿਰਸਾਣ ਰੱਬ ਤੋਂ ਬਾਅਦ ਕੰਮ ਦੇ ਅਨਦਾਤਾ ਮਨੇ ਜਾਂਦੇ ਹਨ। ਇਨ੍ਹਾਂ ਦੇ ਸੁਭਾਅ 
ਵਿਚ ਦਰਿਆ-ਦਿਲੀ ਤੇ ਹਾਸੇ-ਖੇੜੇ ਕੁੱਟ-ਕੁੱਟ ਕੇ ਭਰੇ ਹੈਦੇ ਹਨ। ਜੱਟ ਆਮ ਤਰ 'ਤੇ 
ਜਦੋਂ ਵੀ ਗੱਲ ਕਰਦਾ ਹੈ ਤਾਂ ਇਸ ਦੀ ਬੋਲਬਾਣੀ ਦੋਧਾਰੀ ਜਿਹੀ ਹੁੰਦੀ ਹੈ, ਜਿਸ ਵਿਚ 
ਕੁਦਰਤੀ ਤੰਰ 'ਤੇ ਹੀ ਰੱਬੀ ਰਮਜ਼ ਤੇ ਦੁਨਿਆਵੀ ਤਨਜ਼ ਛਿਪੀ ਹੁੰਦੀ ਹੈ। 

ਪੱਡੂ ਸਮਾਜ ਨੂੰ ਮਿਹਨਤ ਦੇ ਨਾਲ-ਨਾਲ ਹਰ ਵੇਲੇ ਕੁਦਰਤ ਦੇ ਨੌੜੇ ਰਹਿਣ ਕਰਕੇ 
ਚੋਹਲ-ਮੋਹਲ , ਟਿੱਚਰ ਤੇ ਮਖੌਲ ਕਰਨ ਦੀ ਆਦਤ ਹੁੰਦੀ ਹੈ। ਕਹਿੰਦੇ ਹਨ ਕਿ ਜੱਟ ਦੀਆਂ 
ਗੋਲ-ਮਸ਼ਕਰੀਆਂ ਤਾਂ ਜੱਟ ਦੀ ਮਾਂ ਹੀ ਜਾਣਦੀ ਹੈ, ਇਨ੍ਹਾਂ ਦੀ ਰਹਿਤ-ਬਹਿਤ ਤੇ ਬੋਲ- 
ਬਾਣੀ ਨੂੰ ਜੱਟ ਭਾਸ਼ਾ ਵਿਚ ਜੱਟ ਵਿਦਿਆ ਵੀ ਕਿਹਾ ਜਾਂਦਾ ਹੈ। ਇਸ ਕਰਕੇ ਹੀ 'ਅਨ੍ਹਾਂ 
ਜੁਲਾਹਾਂ ਤੇ ਮਾਂ ਨਾਲ ਮਸ਼ਕਰੀਆਂ” ਤੇ ਜੱਟ ਦੀ ਕੁਤਕੁਤੀ ਸੈਲਗ ਨਾਲ” ਜਿਹੀਆਂ ਕੁੱਝ 
ਕੁ ਲੋਕ ਧਾਰਨਾਵਾਂ ਪ੍ਰਚੱਲਿਤ ਹੋਈਆਂ ਹਨ। 

ਸਿਰੇ ਦੀ ਗੱਲ ਤਾਂ ਇਹ ਹੈ ਕਿ ਜੱਟ ਕੰਮ ਦੁਖਦੇ-ਸੁਖਦੇ ਤੇ ਲਾਭ-ਹਾਨ ਵਿਚ ਵੀ 
ਹੱਸਣਾ ਜਾਣਦੀ ਹੈ। ਜੱਟਾਂ ਬਾਰੇ ਮਸ਼ਹੂਰ ਹੈ ਕਿ ਇਹ ਆਪਣੇ ਆਲੇ-ਦੁਆਲੇ ਦੇ ਜਨ- 
ਜੀਵਨ 'ਤੇ ਵੀ ਹੱਸਣਾ ਜਾਣਦੇ ਹਨ ਅਤੇ ਇਸ ਦੇ ਨਾਲ ਹੀ ਇਹ ਆਪਣੇ ਆਪ 'ਤੇ ਵੀ 


42/ ਹਸਦਿਆਂ ਦੇ ਘਰ ਵਸਦੇ 


ਹੱਸਣਾ ਜਾਣਦੇ ਹਨ। ਜੱਟ ਨੂੰ ਮਿਹਣੇ ਜਾਂ ਨਿਹੋਰੇ ਦੀ ਬੜੀ ਆਣ ਹੁੰਦੀ ਹੈ। ਇਸ ਲਈ ਹੀ 
ਕਹਿੰਦੇ ਹਨ ਕਿ 'ਜੱਟ ਨੂੰ ਮਿਹਣਾ ਮਾਰਨਾ ਤਾਂ ਲੰਡੇ ਬਲਦ ਨੂੰ ਆਰ ਲਾਉਣ ਦੇ ਬਰਾਬਰ 
ਹੁੰਦਾ ਹੈ!। ਇਸ ਲਈ ਜੱਟ ਕਿਸੇ ਦਾ ਕਦੇ ਮਿਹਣਾ ਨਹੀਂ ਜਰਦਾ, ਸਗੋਂ ਮਿਹਣਾ ਮਾਰਨ 
ਵਾਲੇ ਨੂੰ ਇੱਕੀ ਦੀ ਥਾਂ ਇੱਕਤੀ ਦੀ ਸਲਾਮੀ ਮੋੜਦਾ ਹੈ। ਪਰ ਇਸ ਦੇ ਬਾਵਜੂਦ ਵੀ 
ਜੱਟਾਂ ਦੇ ਸੁਭਾਅ ਵਿਚ ਇਕ ਵੱਡੀ ਗੱਲ ਤਾਂ ਇਹ ਹੈ ਕਿ ਜੱਟ ਲਗਦੀ ਵਾਹ ਕਿਸੇ ਦੇ 
ਅਣਭੋਲ ਜਿਹੇ ਕਹੇ ਦਾ ਬੁਰਾ ਨਹੀਂ ਮਨਾਉਂਦੇ। 

ਪਰ ਫਿਰ ਵੀ ਇਹ ਇਕ ਵਿਡੰਬਣਾ ਹੀ ਹੈ ਕਿ ਇਹ ਲੋਕ ਨਿਰਸੰਦੇਹ ਤਕੜੀ ਕੰਮ 
ਹੋਣ ਕਰਕੇ ਬੇਮਤਲਬ ਜਿਹੇ ਸ਼ਰੀਕੇ ਤੇ ਈਰਖਾ ਦਾ ਵੀ ਸ਼ਿਕਾਰ ਬਣਦੇ ਰਹੇ ਹਨ। ਬੇਸ਼ੱਕ 
ਕੌਈ ਇਨ੍ਹਾਂ ਦੇ ਮੁਹ 'ਤੇ ਤਾਂ ਕੁਝ ਕਹਿ ਨਹੀਂ ਸਕਦਾ, ਪਰ ਪਿੱਠ ਪਿੱਛੇ ਜੱਟਾਂ ਦੀ ਸਭ ਤੋਂ 
ਵੱਧ ਬਦਖੋਈ ਆਪਣੇ ਹੀ ਲੋਕਾਂ ਤੇ ਸ਼ਰੀਕੇਦਾਰਾਂ ਵੱਲੋਂ ਹੁੰਦੀ ਹੈ। ਜੱਗ ਜ਼ਾਹਿਰ ਹੈ ਕਿ ਜੱਟ 
ਦਾ ਸ਼ਰੀਕਾ ਆਮ ਦੁਨਿਆਵੀ ਸ਼ਰੀਕਿਆਂ ਵਿਚੋਂ ਮਾੜਾ ਮੇਨਿਆ ਗਿਆ ਹੈ। ਹੋਰ ਤਾਂ ਹੋਰ 
ਮੰਕਾ ਮਿਲਣ 'ਤੇ ਜੱਟ ਨੂੰ ਇਸ ਦਾ ਆਪਣਾ ਸ਼ਰੀਕਾ ਵੀ ਨਹੀਂ ਬਖਸ਼ਦਾ। 

ਇਸ ਪ੍ਰਥਾਇ ਮੇਰੇ ਪਾਪਾ ਜੀ ਇਕ ਅਖਾਣ ਬੋਲਿਆ ਕਰਦੇ ਸਨ ਕਿ 'ਕੁੱਤਾ ਤਾਂ 
ਰੀਗਾ ਨਹਾ ਆਉਂਦਾ, ਜੇ ਸ਼ਰੀਕਾ ਵੈਰੀ ਨਾ ਹੁੰਦਾ”। ਫਿਰ ਦੁਨੀਆਂ ਤਾਂ ਜੱਟ ਨੂੰ ਸਿੱਧਾ- 
ਪੱਧਰਾ ਤੇ ਅਨਪੜ੍ਹ-ਗਵਾਰ ਹੋਣ ਵਜੋਂ ਅਕਸਰ ਹੀ ਆਪਣੀ ਹਿਕਾਰਤ ਦਾ ਸ਼ਿਕਾਰ 
ਬਣਾਉਣ ਦਾ ਮੌਕਾ ਨਹੀਂ ਗੁਆਉਂਦੀ। ਸਗੋਂ ਸਾਡਾ ਸਮਾਜ ਜੱਟਾਂ ਦੀ ਕਿਸੇ ਗੱਲ ਦਾ 
ਕੜਾ ਸੁਤ ਆਉਣ 'ਤੇ ਵਾਧੂ ਜਿਹੇ ਮਖੌਲ ਘੜ-ਬਣਾ ਲੈਂਦਾ ਹੈ। ਸ਼ਾਇਦ ਇਹ ਹੀ ਕਾਰਨ 
ਹੈ ਕਿ ਜਿੰਨੇ ਪੇਂਡੂ ਲੋਕਾਂ ਤੇ ਖਾਸ ਕਰਕੇ ਜੱਟਾਂ ਬਾਰੇ ਹਾਸੇ-ਮਜ਼ਾਕ ਪੁਚੱਲਿਤ ਹਨ; ਉਹ 
ਹੋਰ ਕਿਸੇ ਦੇ ਘੱਟ ਹੀ ਹਨ। 
ਪੇਂਡੂ ਸਮਾਜ ਸਬੋਧੀ ਚੋਹਲ-ਮੋਹਲ ਤੇ ਮਖੌਲਬਾਜ਼ੀ 

ਬਹਿਰਹਾਲ, ਇਸ ਪ੍ਰਸੈਗ ਵਿਚ ਜੱਟਾਂ ਬਾਰੇ ਹਾਸੇ-ਮਖੰਲ ਸਬੋਧੀ ਬਹੁਤ ਸਾਰੀਆਂ ਗੱਲਾਂ 
ਮਸ਼ਹੁਰ ਹਨ। ਇਸ ਵਾਸਤੇ ਹੀ ਜੱਟਾਂ ਸਬੈਧੀ ਪ੍ਰਚਲਿਤ ਮਖੰਲ-ਮਸ਼ਕਰੀਆਂ ਦਾ ਕੋਈ 
ਵਿਕੋੌਲਿਤਰਾ ਜਿਹਾ 'ਮਖੰਲ-ਕੋਸ਼` ਹੀ ਲਿਖਿਆ ਜਾ ਸਕਦਾ ਹੈ। ਜ਼ਾਹਿਰ ਹੈ ਕਿ ਜੱਟ ਕੰਮ 
ਸਮੱਚੇ ਤੌਰ 'ਤੇ ਸਰੀਰਕ ਤੇ ਮਾਨਸਿਕ ਪੱਖੋਂ ਤਕੜੀ ਤੇ ਹੁੰਦੜਹੇਲ ਹੈ। ਫਿਰ ਮਢ-ਕਦੀਮ ਤੋਂ 
ਹੀ ਇਹ ਸਿਰੜੀ, ਮਿਹਨਤੀ ਤੇ ਰੱਬ ਦੇ ਰੰਗਾਂ ਵਿਚ ਰਾਜ਼ੀ ਰਹਿਣ ਵਾਲੀ ਕੰਮ ਹੈ। ਸਗੋਂ ਜੱਟਾਂ 
ਦੇ ਨਾਲ ਖੇਤੀਬਾੜੀ ਨਾਲ ਜੜੇ ਕਿੱਤਿਆਂ ਦੇ ਹੋਰ ਲੌਕ ਵੀ ਰੱਬ ਦੀ ਰਜ਼ਾ ਵਿਚ ਰਹਿਣ ਦੇ 
ਆਦੀ ਹਨ ਅਤੇ ਅੰਖੇ ਸਮਿਆਂ ਵਿਚ ਵੀ ਇਹ ਲੋਕ ਖੁਸ਼ ਰਹਿਣਾ ਜਾਣਦੇ ਹਨ। 

ਇਸ ਤਰ੍ਹਾਂ ਹੀ ਪਿੰਡਾਂ ਵਿਚ ਜੱਟਾਂ ਨਾਲ ਸਦੀਆਂ-ਸਦੀਆਂ ਤੋਂ ਰਹਿੰਦੇ ਆ ਰਹੇ 
ਲੁਹਾਰ, ਤਰਖਾਣ, ਤੇਲੀ, ਜੁਲਾਹੇ, ਨਾਈ, ਝਿਊਰ, ਬਾਜ਼ੀਗਰ, ਬੌਰੀਏ, ਬਾਣੀਏ ਤੇ 
ਮਰਾਸੀ ਲੋਕ ਆਪਣੇ ਜੀਵਨ ਦੀਆਂ ਮੁਸ਼ਕਲਾਂ ਤੇ ਦੁਸ਼ਵਾਰੀਆਂ ਦੇ ਬਾਵਜੂਦ ਹੱਸਣਾ 

43/ ਹਸਦਿਆਂ ਦੇ ਘਰ ਵਸਦੇ 


ਜਾਣਦੇ ਹਨ ਤੇ ਟਿੱਚਰ-ਮਖੰਲ ਵੀ ਸਹਿਣਾ ਜਾਣਦੇ ਹਨ। ਇਸ ਤੋਂ ਅੱਗੇ ਇਹ ਵੀ ਇਕ 
ਕੰੜਾ ਸਮਾਜਿਕ ਤੱਥ ਹੈ ਕਿ ਪਿੰਡਾਂ ਵਿਚ ਰਹਿੰਦੇ ਸਮਾਜ ਦੇ ਤਕੜੇ ਤੇ ਸਹਿੰਦੇ ਵਰਗਾਂ ਨੇ 
ਦਾ ਸ਼ਿਕਾਰ ਬਣਾਇਆ ਹੈ। 

ਇਸ ਪ੍ਰਸੈਗ ਵਿਚ ਜ਼ਿਕਰਯੋਗ ਹੈ ਕਿ ਕੁਝ ਕੁ ਸਮਾਂ ਪਹਿਲਾਂ ਖਾਸ ਕਰਕੇ ਸਾਡੇ 
ਅਜ਼ਾਦੀ ਸੈਘਰਸ਼ ਤੇ ਉਪਰੈਤ ਹੋਏ ਇਕ-ਦੋ ਜੰਗਾਂ-ਯੁੱਧਾਂ ਦੇ ਸਮੇਂ ਪਜਾਬੀਆਂ ਦੀ ਖੁਸ਼ਰੈਗ 
ਸ਼ਖਸੀਅਤ, ਸੁਰਮਗਤੀ, ਦਿਲਰੁਬਾ ਤਬੀਅਤ ਤੇ ਦਿਲਦਾਰੀ ਭਰਪੂਰ ਹਾਸੇ-ਠੱਠਿਆਂ ਦੀ 
ਗੱਲ-ਕੱਥ ਕਰਕੇ ਦੁਨੀਆਂ ਅਕਸਰ ਹੀ ਦਿਲੋਂ ਅਨੰਦ-ਪ੍ਰਸੈਨ ਤੇ ਖੁਸ਼ ਹੈਦੀ ਸੀ। ਇਸ 
ਪ੍ਰਸੈਗ ਵਿਚ ਦੁਨੀਆਂ ਜਾਣਦੀ ਹੈ ਕਿ ਖਾਸ ਕਰਕੇ ਸਿੱਖ ਕੰਮ ਇਕ ਜਰਵਾਣੀ ਕੰਮ ਹੈ, 
ਜਿਸ ਕਰਕੇ ਇਹ ਖੁਦ ਹਸ ਸਕਦੀ ਹੈ ਤੇ ਰੋਂਦਿਆਂ ਨੂੰ ਹਸਾਉਣ ਦੀ ਸ਼ਕਤੀ ਰੱਖਦੀ ਹੈ। ਪਰ 
ਅਫ਼ਸੋਸ ਦੀ ਗੱਲ ਹੈ ਕਿ ਅਜ ਜੋਗਜੂ ਤੇ ਜਾਂਬਾਜ਼ ਸਿੱਖਾਂ ਤੋਂ ਗਰਜ਼ ਪੁਰੀ ਹੋਣ ਉਪਰੈਤ 
ਸਾਡੇ ਹੀ ਲੋਕ ਆਪਣੇ ਸੁਭਾਅ ਵਿਚ ਆ ਰਹੇ ਸੰੜੇਪਣ ਤੇ ਸਾੜਿਆਂ ਦੇ ਕਾਰਨ ਸਿੱਖਾਂ ਨੂੰ 
ਕਈ ਵਾਰ ਹਾਸੇ-ਮਖੰਲ ਦਾ ਮੰਜ਼ੂ ਬਣਾਉਂਦੇ ਹਨ। 

ਇਸ ਪ੍ੁਥਾਇ ਗੌਰਤਲਬ ਹੈ ਕਿ ਸਿੱਖ ਕੰਮ ਜਰਵਾਣੀ ਤੇ ਜੰਗਜੂ ਕੰਮ ਹੈ। ਸਿੱਖਾਂ ਨੇ 
ਖਾਸ ਤਰ `ਤੇ ਅਠਾਰਵੀਂ ਤੇ ਉਨੀਂਵੀਂ ਸਦੀ ਵਿਚ ਜਾਨਾਂ ਹੁਲ ਕੇ ਵੀ ਦੇਸ਼ ਤੇ ਧਰਮ ਦੀ 
ਰਾਖੀ ਕੀਤੀ ਹੈ। ਪਰ ਅਫ਼ਸੋਸ ਹੈ ਕਿ ਹੁਣ ਬੇਮਤਲਬ ਜਿਹੀ ਈਰਖਾ ਤੇ ਸਾੜੇ ਦੇ ਤਹਿਤ 
ਇਨ੍ਹਾਂ ਬਾਰੇ ਮਖੌਲੀ ਜਿਹੀਆਂ ਧਾਰਨਾਵਾਂ ਘੜੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਹੀ 
ਪਹਿਲਵਾਨ ਤੇ ਫੌਜੀ ਵੀ ਆਮ ਸਮਾਜ ਦੇ ਬੰਦਿਆਂ ਨਾਲੋਂ ਜਰਵਾਣੇ ਤੇ ਤਕੜੇ ਹੁੰਦੇ ਹਨ। 
ਇਸ ਵਾਸਤੇ ਲੋਕ ਉਨ੍ਹਾਂ ਦੀ ਰੀਸ ਤਾਂ ਕਰ ਨਹੀਂ ਸਕਦੇ, ਪਰ ਉਨ੍ਹਾਂ ਬਾਰੇ ਉਲ-ਜਲੂਲ 
ਸੋਚ ਕੇ ਜਾਂ ਬੋਲ ਕੇ ਆਪਣੀ ਈਰਖਾ ਦੀ ਭੜਾਸ ਜ਼ਰੂਰ ਕੱਢਦੇ ਰਹਿੰਦੇ ਹਨ। 

ਇਸ ਤਰ੍ਹਾਂ ਹੀ ਇਹ ਵੀ ਸੱਚਾਈ ਹੈ ਕਿ ਪਹਿਲਵਾਨ ਤੇ ਫੌਜੀ ਸਰੀਰਕ ਤੱਰ 'ਤੇ ਤਕੜੇ 
ਤੇ ਅਨੁਸ਼ਾਸਨ ਦੇ ਪੱਕੇ ਹੋਣ ਕਰਕੇ ਵਧੀਆ ਇਖ਼ਲਾਕ ਵਾਲੇ ਹੁੰਦੇ ਹਨ। ਇਉ' ਇਹ ਸਾਡੀ 
ਮਾੜੀ ਫਿਤਰਤ ਹੈ ਕਿ ਲੋਕ ਆਮ ਤੌਰ 'ਤੇ ਆਪਣੇ ਨਾਲੋਂ ਤਕੜੇ ਤੇ ਬੇਹਤਰ ਲੋਕਾਂ ਬਾਰੇ 
ਫਜ਼ੁਲ ਗੱਲਾਂ ਬਣਾਉਂਦੇ ਰਹਿੰਦੇ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਸਾਡੇ ਸਭ ਵਿਚ 
ਕਿਤੇ ਨਾ ਕਿਤੇ ਅਹਿਸਾਸੇ-ਕਮਤਰੀ ਅਰਥਾਤ ਇਨਫੀਰੀਐਰਟੀ ਕੰਪਲੈਕਸ ਹੰਦਾ ਹੈ, ਜਿਸ 
ਕਰਕੇ ਅਸੀਂ ਆਪਣੇ ਤੋਂ ਚੰਗੇ ਲੋਕਾਂ ਨੂੰ ਬੇਮਤਲਬ ਹੀ ਬਦਨਾਮ ਕਰਨ ਦੀ ਪ੍ਰਵਿਰਤੀ ਰੱਖਦੇ 
ਹਾਂ। ਇਸ ਪ੍ਰਥਾਇ ਪ੍ਰਸਿਧ ਸ਼ਾਇਰ ਸਾਹਿਰ ਲੁਧਿਆਣਵੀ ਦਾ ਇਕ ਸੁਖਨ ਹੈ ਕਿ :- 

ਅੰਛੋਂ ਕੌ ਬੁਰਾ ਸਾਬਿਤ ਕਰਨਾ ਦੁਨੀਆਂ ਕੀ ਪੁਰਾਨੀ ਆਦਤ ਹੈ। 

ਇਸ ਅਨੁਸਾਰ ਸਾਡਾ ਸਮਾਜਿਕ ਭਾਈਚਾਰਾ ਉਨ੍ਹਾਂ ਨੂੰ ਜ਼ਿਆਦਾ ਕਰਕੇ ਈਰਖਾ ਦੀ 

ਨਜ਼ਰ ਨਾਲ ਹੀ ਦੇਖਦਾ ਹੈ ਤੇ ਜਿਸ ਕਰਕੇ ਉਨ੍ਹਾਂ ਬਾਰੇ ਮਖੌਲ ਘੜਦਾ ਰਹਿੰਦਾ ਹੈ। ਖੇਰ! ਇਸ 


44/ ਹਸਦਿਆਂ ਦੇ ਘਰ ਵਸਦੇ 


ਚੱਲ ਰਹੇ ਪ੍ਰਸੈਗ ਵਿਚ ਮੋਨਿਆ ਗਿਆ ਹੈ ਕਿ ਜੱਟ, ਮਰਾਸੀ, ਝਾਂਗੀ ਤੇ ਜੁਲਾਹੇ ਤਾਂ 
ਆਪਣੀਆਂ ਖੁੱਲੂੀਆਂ-ਖੁਲਾਸੀਆਂ ਗਾਲਾਂ , ਖੁੱਲੀਆਂ-ਡੁੱਲੂੀਆਂ ਟਿੱਚਰਾਂ ਤੇ ਗੋਲ ਮਸ਼ਕਰੀਆਂ 
ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਮਰਾਸੀਆਂ ਬਾਰੇ ਤਾਂ ਦੁਨੀਆਂ ਹੀ ਜਾਣਦੀ ਹੈ ਕਿ ਗੱਲ 
ਭੁੰਝੇ ਹੀ ਨਹੀਂ ਪੈਣ ਦਿੰਦੇ। ਮਰਾਸੀ ਬਹੁਤ ਹੀ ਹਾਜ਼ਰ-ਜੁਆਬ ਹੈਂਦੇ ਹਨ; ਸ਼ਰ ਤੋਂ ਹੀ ਇਨ੍ਹਾਂ 
ਨੂੰ “ਭੰਡ” ਕਿਹਾ ਗਿਆ ਹੈ। ਪੱਡੂ ਸਮਾਜ ਵਿਚ ਆਪਣੇ ਹਾਸੇ-ਮਖੰਲ ਨਾਲ ਲੋਕਾਂ ਦਾ 
ਮਨਪ੍ਰਚਾਵਾ ਕਰਨਾ ਭੰਡ ਲੋਕਾਂ ਦਾ ਮੁੱਖ ਹੁਨਰ ਰਿਹਾ ਹੈ। ਮਰਾਸੀਆਂ ਸਬੰਧੀ ਮਾਲਵੇ ਦੇ 
ਮਸ਼ਹੂਰ ਕਿੱਸਾਕਾਰ ਗੁਰਦਿੱਤ ਸਿੰਘ ਰੈਗਾ-ਨਥਾਣਾ ਦਾ ਪ੍ਰਸਿੱਧ ਕਥਨ ਹੈ ਕਿ :- 
ਜੁੱਤੀ ਸੋਟੀ ਬਿਨਾ ਤੁਰੀਏ ਨਾ ਰਾਤ ਨੂੰ। 
ਟਿੱਚਰ ਨਾ ਕਰੀਏ ਮਰਾਸੀ ਜਾਤ ਨੂੰ । 
ਬਹਿਰਹਾਲ, ਇਥੇ ਗੱਲ ਚੱਲ ਰਹੀ ਸੀ ਕਿ ਜੱਟਾਂ ਦੀ ਖੁੱਲ੍ਹੀ-ਡੁੱਲ੍ਹੀ ਖੁਸ਼ ਤਬੀਅਤ 
ਤੇ ਮਚਲੇਪਣ ਦੇ ਸੁਭਾਅ ਕਰਕੇ ਹੀ “ਜੱਟ ਮਚਲਾ ਤੇ ਖੁਦਾ ਨੂੰ ਲੈ ਗਏ ਚੋਰ” ਜਿਹੇ ਕਿੱਸੇ 
-ਕਹਾਣੀਆਂ ਪ੍ਰਚਲਿਤ ਹੋਏ ਹਨ। ਇਸ ਦਾ ਸਿੱਧਾ-ਪੱਧਰਾ ਮਤਲਬ ਇਹ ਹੈ ਕਿ ਜੱਟ 
ਸਭ ਕੁਝ ਸਮਝਦਾ ਹੋਇਆ ਵੀ ਮਚਲਾ ਜਿਹਾ ਬਣਿਆ ਰਹਿੰਦਾ ਹੈ। 
ਆਤਮ ਹਮਰਾਹੀ ਨੇ ਜੱਟਾਂ ਬਾਰੇ ਲਿਖਿਆ ਹੈ ਕਿ ਜਿੰਨੀ ਦੇਰ ਉਸ ਦੀ ਘੰਢੀ ਭਾਵ 
ਗਲ ਨਾ ਵੱਢਿਆ ਜਾਵੇ, ਉਨੀ ਦੇਰ ਜੱਟ ਮਰਦਾ ਨਹੀਂ। ਇਉਂ ਹੀ ਕਮਲੇ ਜੱਟ ਵਾਸਤੇ 
ਵੈਰੀ ਜਾਂ ਵਿਰੋਧੀ ਨਾਲ ਸਿੱਝਣ ਲਈ ਕਤਲ-ਖੁਨ ਕਰ ਦੇਣਾ ਮਾਮੂਲੀ ਗੱਲ ਹੈ। ਜੱਟ ਨਾ 
ਕਤਲ ਕਰਨੋਂ ਤੇ ਨਾ ਹੀ ਮਰਨੋਂ ਡਰਦਾ ਹੈ, ਪਰ ਛਿੱਤਰਾਂ ਤੇ ਖਾਸ ਕਰਕੇ ਪੁਲਿਸ ਦੀ ਕੁਟ 
ਤੋਂ ਇਉਂ ਚਲਦਾ ਹੈ ਕਿ ਜਿਵੇਂ ਕਾਂ ਗੁਲੇਲੇ ਤੋਂ ਡਰਦਾ ਹੈ। ਇਸ ਦਾ ਸਿਧਾ ਜਿਹਾ ਇਕੋ- 
ਇਕ ਕਾਰਨ ਇਹ ਹੈ ਕਿ ਜੱਟ ਨੂੰ ਆਪਣੀ ਅਣਖ-ਇੱਜ਼ਤ ਸਭ ਤੋਂ ਵਧ ਪਿਆਰੀ ਹੁੰਦੀ 
ਹੈ। ਇਸ ਲਈ ਇਹ ਬੇਵਜ਼ਹਾ ਸਤਾਉਣ-ਤਪਾਉਣ ਵਾਲੇ ਬੰਦੇ ਨੂੰ ਕਦੇ ਮੁਆਫ਼ ਨਹੀਂ ਕਰਦੇ। 
ਇਸ ਪ੍ਰਥਾਇ ਜੱਟ ਵਿੱਦਿਆ ਦਾ ਇਕ ਉਦਾਹਰਣ ਮਾਤਰ ਮੋਤਰ ਇਹ ਹੈ ਕਿ ਜੇ 
ਕਿਤੇ ਕਾਂ ਸਤਾਉਂਦੇ ਹੋਣ ਤਾਂ ਬਸ ਇਕ ਕਾਂ ਮਾਰ ਕੇ ਕੋਠੇ 'ਤੇ ਟੈਗ ਦਿਉ; ਬਸ ਬਾਕੀ ਸਾਰੇ 
ਥੋੜ੍ਹੀ ਦੇਰ ਕਾਂਵਾਂ-ਰੱਲੀ ਪਾ ਕੇ ਚਲਦੇ ਬਣਦੇ ਹਨ। ਫਿਰ ਉਸ ਘਰ 'ਤੇ ਇਕ ਵੀ ਕਾਂ ਨਹੀਂ 
ਦਿਸਦਾ। ਇਸ ਤਰ੍ਹਾਂ ਹੀ ਕਿਰਸਾਣ ਖੇਤਾਂ ਵਿਚ ਆਪਣੀ ਫਸਲ ਨੂੰ ਜੈਗਲੀ-ਅਵਾਰਾ 
ਡੰਗਰਾਂ ਤੇ ਪੈਛੀਆਂ ਤੋਂ ਬਚਾਉਣ ਲਈ ਖੇਤਾਂ ਵਿਚ ਡਰਨਾ ਗੱਡ ਦਿੰਦੇ ਹਨ। ਅਜਿਹੇ 
ਅਜ਼ਮੁਦਾ ਨੁਸਖੇ ਪੱਡੂ ਸਮਾਜ ਦੇ ਚਿਰਕਾਲੀ ਅਨੁਭਵ ਤੇ ਸਿਆਣਪ ਦਾ ਨਤੀਜਾ ਹਨ। 
ਮੁੱਕਦੀ ਗੱਲ ਜੱਟ ਇਕੋ ਸਮੇਂ ਮਚਲਾ ਵੀ ਹੁੰਦਾ ਹੈ ਤੇ ਸਿਆਣਾ ਵੀ ਹੁੰਦਾ ਹੈ। ਇਸ 
ਲਈ ਹੀ ਸਾਡਾ ਇਕ ਅਖਾਣ “ਜੱਟ ਮਚਲਾ ਤੇ ਖੁਦਾ ਨੂੰ ਲੈ ਗਏ ਚੋਰ” ਬਣਿਆ ਹੈ। ਜੱਟਾਂ 
ਦੀ ਸਾਰੀ ਜੀਵਨ ਸ਼ੈਲੀ “ਕੋਈ ਮਰੇ ਤੇ ਭਾਵੇਂ ਜੀਵੇ; ਸੁਥਰਾ ਘੋਲ ਪਤਾਸੇ ਪੀਵੇ” ਦੇ 
ਅਨੁਕੂਲ ਹੀ ਹੁੰਦੀ ਹੈ। ਕਹਿੰਦੇ ਹਨ ਕਿ ਜੱਟ ਨੇ ਤਾਂ ਰੱਬ ਤੋਂ ਲੈ ਕੇ ਸ਼ਿਵ ਭਗਵਾਨ ਤੇ 
ਆੰਗੇ ਹੁਣ ਤਕ ਕਿਸੇ ਨੂੰ ਟਿੱਚਰ-ਮਖੱਲ ਤੋਂ ਬਿਨਾਂ ਛੱਡਿਆ ਹੀ ਨਹੀਂ। ਵੈਸੇ ਜਟਾ-ਜੁਟ 
45/ ਹਸਦਿਆਂ ਦੇ ਘਰ ਵਸਦੇ 


ਸ਼ਿਵ ਭਗਵਾਨ ਤੇ ਹਨੂੰਮਾਨ ਜੀ ਨੂੰ ਵੀ ਉਨ੍ਹਾਂ ਦੇ ਪ੍ਰਸਿੱਧ ਸਵਰੂਪ ਵਿਚ ਜੱਟ ਮੋਨਿਆ 
ਗਿਆ ਹੈ। ਜੱਟ ਤੇ ਸ਼ਿਵ ਜੀ ਦੇ ਪੁਰਸੈਗ ਵਿਚ ਇਕ ਕਥਾ ਪ੍ਰਚਲਿਤ ਹੈ ਕਿ ਇਕ ਵਾਰੀ 
ਮਾਈ ਪਾਰਵਤੀ ਨੇ ਸ਼ਿਵ ਜੀ ਨੂੰ ਕਿਹਾ ਕਿ ਮੈਂ ਜੱਟ ਨੂੰ ਉਸ ਦੀ ਜੂਨ ਬਾਰੇ ਪੁੱਛਣਾ ਹੈ ਤਾਂ 
ਸ਼ਿਵ ਜੀ ਨੇ ਸਲਾਹ ਦਿੱਤੀ ਕਿ ਤੂੰ ਜੋ ਜੱਟ-ਬਾਵੇ ਤੋਂ ਪੁੱਛਣਾ ਹੈ, ਉਹ ਮੇਥੋਂ ਹੀ ਪੁੱਛ ਲੈ। 

ਬਹਿਰਹਾਲ, ਪਾਰਵਤੀ ਜੀ ਨੇ ਜਦੋਂ ਜ਼ਿੱਦ ਕੀਤੀ ਤਾਂ ਭੋਲੇ ਨਾਥ ਨੇ ਜੱਟ ਨੂੰ ਬੁਲਾ 
ਹੀ ਲਿਆ। ਉਸ ਜੱਟ ਨੂੰ ਮਾਈ ਪਾਰਵਤੀ ਪੁਛਣ ਲੱਗੀ ਕਿ ਤੂੰ ਇਉਂ ਮਿੱਟੀ ਨਾਲ ਮਿੱਟੀ 
ਕਿਉਂ ਹੋ ਰਿਹਾ ਹੈ। ਅੰਗੋਂ ਜੱਟ ਉਸ ਨੂੰ ਪੁਛਣ ਲੱਗਾ ਕਿ ਪਹਿਲਾਂ ਤੂੰ ਦੱਸ ਕਿ ਤੂੰ ਇਹ 
ਪੁਛ ਕੇ ਕੀ ਲੈਣਾ। ਅਗੋਂ ਉਸ ਨੂੰ ਮਹਾਂ-ਮਾਈ ਕਹਿਣ ਲੱਗੀ ਕਿ ਉਹ ਸ੍ਰਿਸ਼ਟੀ ਨੂੰ ਸਾਜਣ 
ਵਾਲੇ ਹਨ ਅਤੇ ਉਨ੍ਹਾਂ ਨੇ ਹੀ ਆਦਮੀ ਜੁਨ ਬਣਾਈ ਹੈ। ਇਸ 'ਤੇ ਜੱਟ ਕਹਿਣ ਲੱਗਾ ਕਿ 
ਫੇਰ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਜੱਟ ਨੂੰ ਤੁਸੀਂ ਆਦਮੀ ਕਿਉਂ ਨਹੀਂ ਬਣਾਇਆ। 
ਮੁੱਕਦੀ ਗੱਲ, ਜੱਟ ਉਨ੍ਹਾਂ ਨਾਲ “ਜੱਟ ਮਸਖਰਾ ਤੇ ਮਾਂ ਨਾਲ ਮਸ਼ਕਰੀਆਂ” ਦੇ ਅਖਾਣ 
ਅਨੁਸਾਰ ਮਖੰਲਬਾਜ਼ੀ ਵਿਚ ਪੈ ਗਿਆ। 

ਇਉਂ ਜੱਟ ਦੀ ਜੂਨ ਬਾਰੇ ਸਾਡੇ ਲੋਕਯਾਨ ਦਾ ਇਕ ਪ੍ਰਸਿੱਧ ਸੂਤਰ ਵੀ ਹੈ ਕਿ 
“ਜੱਟਾ ਤੇਰੀ ਜੂਨ ਬੁਰੀ, ਹੱਲ ਛੱਡ ਚਰ੍ਹੀ ਨੂੰ ਜਾਣਾ।” ਕਿਰਸਾਣ ਕਕਰੀਲੀਆਂ ਰਾਤਾਂ 
ਵਿਚ ਕਣਕਾਂ ਨੂੰ ਪਾਣੀ ਲਾਉਂਦਾ ਤੇ ਅਗਿਆਰਿਆਂ ਵਾਂਗੂੰ ਤਪਦੀ ਹਾੜ ਦੀ ਰੁੱਤ ਵਿਚ 
ਵਾਢੀ ਕਰਦਾ ਫਿਰਦਾ ਹੈ। ਕੋਈ ਵੀ ਰੱਤ ਹੋਵੇ, ਇਹ ਖੇਤਾਂ ਵਿਚ ਦਿਨ-ਰਾਤ ਸੱਪ- 
ਸਲੂਤੀਆਂ ਦੇ ਨਾਲ ਰਹਿੰਦਾ, ਉਨ੍ਹਾਂ ਦੇ ਜ਼ਹਿਰੀ ਡੰਗ ਖਾਂਦਾ ਹੈ। ਇਸ ਸਭ ਕਾਸੇ ਦੇ 
ਬਾਵਜੂਦ ਫਿਰ ਵੀ ਉਹ ਆਪਣੀ ਜ਼ਿੰਦਗੀ ਦੇ ਸਾਰੇ ਜ਼ਹਿਰ ਦੀ ਕਾਟ ਕਰਕੇ ਆਪਣੀਆਂ 
ਗੋਲ-ਮਸ਼ਕਰੀਆਂ ਕਰਨੇ ਨਹੀਂ ਹਟਦਾ। 

ਇਸ ਪ੍ਰਥਾਇ ਕਹਿੰਦੇ ਹਨ ਕਿ 'ਭਾਦੋਂ ਦੇ ਹੁੰਮਸ ਦਾ ਭਜਾਇਆ ਜੱਟ ਇਕ ਵਾਰੀ 
ਸਾਧ ਬਣ ਗਿਆ।' ਅੰਗੋਂ ਜਦੋਂ ਘਰਵਾਲੀ ਨੇ ਜੁੱਤੀ ਲਾਹ ਲਈ ਕਿ ਜੇ ਤੂੰ ਕਮਾਈ ਨਹੀਂ 
ਕਰੇਂਗਾ ਤਾਂ ਜੁਆਕ ਕਿੱਥੇ ਜਾਣਗੇ, ਸ਼ੋਰ ਉਹ ਘਰਵਾਲੀ ਤੋਂ ਡਰਦਾ ਪਿੰਡ ਛੱਡ ਗਿਆ। 
ਫਿਰ ਦੇਵਨੇਤ ਉਹ ਸਾਧ-ਜੱਟ ਕਿਤੇ ਬਾਹਰੀ ਸਾਲੀਂ ਆਪਣੇ ਪਿੰਡ ਆ ਵੜਿਆ ਤਾਂ ਕੀ 
ਦੇਖਦਾ ਹੈ ਕਿ ਸੈਗਤ ਵਿਚ ਉਸ ਦੀ ਘਰਵਾਲੀ ਵੀ ਬੈਠੀ ਹੈ। ਬਹਿਰਹਾਲ, ਜੱਟ ਨੂੰ 
ਆਪਣੇ ਘਰ ਦਾ ਦੁਬਾਰਾ ਮੋਹ-ਵੈਰਾਗ ਜਾਗ ਪਿਆ। ਤਾਂ ਉਸ ਨੇ ਆਪਣੇ ਦੋ ਤਾਰੇ 'ਤੇ 
ਧਾਰਨਾ ਲਾਈ:- “ਰੋਸੇ ਘੋਸੇ ਉਮਰ ਗੁਆ ਲਈ, ਵਿਚ ਦੁੱਖਾਂ ਦੇ ਜਿੰਦੜੀ ਪਾ-ਲੀ; 
ਕਰਤਾਰੋ ਤੂੰ ਝਾਕ ਨੀ, ਦੋ ਤਾਰਾ ਖਮਣੀਆਂ ਵਾਲਾ”। ਇਸ ਤਰ੍ਹਾਂ ਸਾਧ-ਜੱਟ ਨੇ ਤਰੀਕੇ 
ਨਾਲ ਆਪਣੀ ਪਤਨੀ ਕਰਤਾਰੋ ਨੂੰ ਰਮਜ਼ ਮਾਰੀ ਕਿ ਧਿਆਨ ਮਾਰੇ ਕਿ ਉਸ ਦੇ ਸਾਹਮਣੇ 
ਤਾਂ ਉਸ ਦਾ ਘਰਵਾਲਾ ਸਾਧ ਰੁਪ ਹੋਇਆ ਬੈਠਾ ਹੈ। 

ਇਸ ਤਰ੍ਹਾਂ ਹੀ ਕਹਿੰਦੇ ਹਨ ਕਿ ਕੋਈ ਬੈਗਾਲੀ ਬੋਦਾ ਵੀ ਕਿਤੇ ਕਿਰਸਾਣ ਦੀ ਜੂਨ 
ਸਮਝਣ ਲਈ ਕਿਸੇ ਪਿਡ ਵਿਚ ਗਿਆ ਤਾਂ ਉਸ ਨੂੰ ਅੱਗੇ ਕੋਈ ਜੱਟ ਖੇਤ ਦੇ ਬੰਨੇ 'ਤੇ ਬੈਠਾ 

46/ ਹਸਦਿਆਂ ਦੇ ਘਰ ਵਸਦੇ 


ਰੋਟੀ ਖਾਂਦਾ ਮਿਲਿਆ। ਬੈਗਾਲੀ ਨੇ ਉਸ ਦੇ ਅੱਗੇ ਰੋਟੀਆਂ ਦੀ ਤੇਹ ਲੱਗੀ ਵੇਖ ਕੇ ਪੁੱਛਿਆ 
ਕਿ ਤੂੰ ਕਿੰਨੀਆਂ ਰੋਟੀਆਂ ਖਾਂਦਾ ਹੈਂ। ਇਸ 'ਤੇ ਜੱਟ ਚਿੜ ਗਿਆ ਤੇ ਬੰਗਾਲੀ ਨੂੰ ਕਹਿਣ 
ਲੱਗਾ ਕਿ ਮੈਨੂੰ ਰੋਟੀਆਂ ਦਾ ਲੇਖਾ-ਜੋਖਾ ਮੁਕਾ ਲੈਣ ਦੇ; ਮੈਂ ਫੇਰ ਤੇਰਾ ਵੀ ਭੋਗ ਪਾਊਂਗਾ। 

ਇਕ ਵਾਰੀ ਕੋਈ ਜੱਟ ਆਪਣੀ ਸਕੀਰੀ ਵਿਚ ਗਿਆ ਤੇ ਰੋਟੀ ਖਾਣ ਲੱਗਾ ਤੇ 
ਪੰਜ-ਸੱਤ ਰੋਟੀਆਂ ਉਧੇੜ੍ਹ ਗਿਆ। ਉਸ ਨੂੰ ਘਰ ਦੀ ਸੁਆਣੀ ਨੇ ਸੈਗਦੀ-ਸੈਗਦੀ ਨੇ 
ਪੁਛਿਆ ਕਿ ਬਾਬਾ ਜੀ ਤੁਹਾਡੇ ਲਈ ਹੋਰ ਕਿੰਨੀਆਂ ਰੋਟੀਆਂ ਬਣਾਵਾਂ। ਅੰਗੇਂ ਜੱਟ ਬਾਬਾ 
ਬੋਲਿਆ ਕਿ ਭਾਈ ਬੀਬੀ ਮੈਂ ਤਾਂ ਇਕੋ ਸਮੇਂ ਤਿੰਨ-ਤਿੰਨ ਰੋਟੀਆਂ ਤਿੰਨ ਵਾਰੀ; ਦੋ-ਦੋ 
ਰੋਟੀਆਂ ਦੋ ਵਾਰੀ ਤੇ ਇਕ-ਇਕ ਪ੍ਰਸ਼ਾਦਾ ਕਈ ਵਾਰੀ ਛਕਦਾ ਹਾਂ। ਅੰਗੇ ਤੂੰ ਆਪ 
ਸਿਆਣੀ ਹੈਂ, ਬਸ ਤੂੰ ਆਪ ਹੀ ਹਿਸਾਬ ਲਾ ਲੈ। ਖੈਰ! ਬਾਬਾ ਜੀ 14-15 ਫੁਲਕੇ ਮਾਂਜ ਕੇ 
ਹੀ ਉੱਠੇ। 

ਇਉਂ ਹੀ ਕੋਈ ਜੱਟ ਕਿਸੇ ਢਾਬੇ 'ਤੇ ਰੋਟੀ ਖਾਣ ਬੇਠਾ ਤਾਂ ਉਸ ਨੇ ਪੁਛਿਆ ਕਿ ਰੋਟੀ 
ਦੀ ਥਾਲੀ ਦੇ ਕਿੰਨੇ ਪੈਸੇ ਲੱਗਣਗੇ। ਢਾਬੇ ਦੇ ਮਾਲਕ ਨੇ ਉਸ ਨੂੰ ਦੱਸਿਆ ਕਿ ਦਾਲ- 
ਸਬਜ਼ੀ ਦੀ ਪਲੇਟ ਦੋ ਰੁਪਏ ਦੀ ਹੈ ਅਤੇ ਰੋਟੀ ਫਰੀ ਹੈ। ਬਸ ਫਿਰ ਕੀ ਸੀ; ਜੱਟ ਨੇ ਦਾਲ ਦੀ 
ਇਕ ਪਲੇਟ ਨਾਲ ਹੀ ਪੰਜ-ਸੱਤ ਰੋਟੀਆਂ ਉਧੇੜ ਦਿਤੀਆਂ। ਇਉਂ ਸਾਡੇ ਘਰਾਂ ਵਿਚ 
ਅਸੀਂ ਅਨ-ਖਾਣੇ ਕੀੜੇ ਹੀ ਸਾਬਤ ਹੁੰਦੇ ਹਾਂ ਕਿਉਂਕਿ ਅਸੀਂ ਖੁਦ ਸਾਰੇ ਦਿਨ ਵਿਚ ਸੱਤ- 
ਅੰਠ ਫੁਲਕੇ ਤਾਂ ਆਮ ਹੀ ਰੇੜ ਦਿੰਦੇ ਹਾਂ। ਸਾਡੇ ਵਰਗੇ ਬੰਦਿਆਂ ਦੀ ਅਨ ਛਕਣ ਦੀ 
ਲਾਲਚੀ ਪ੍ਰਵਿਰਤੀ ਬਾਰੇ ਗੁਰਬਾਣੀ ਵਿਚ ਵੀ “ਰੋਟੀਆ ਕਾਰਣਿ ਪੁਰਹਿ ਤਾਲ।। ਆਪੁ 
ਪਛਾੜਹਿ ਧਰਤੀ ਨਾਲਿ”ਵਾਲਾ ਸ਼ਬਦ ਆਉਂਦਾ ਹੈ। 

ਜੱਟ ਵੈਸੇ ਤਾਂ ਸੁਭਾਅ ਤੋਂ ਹਿਸਾਬੀ-ਕਿਤਾਬੀ ਨਹੀਂ ਹੁੰਦਾ, ਪਰ ਕਦੇ-ਕਦੇ ਇਹ 
ਅਰਥ-ਸ਼ਾਸਤਰੀ ਵੀ ਬਣ ਬਹਿੰਦਾ ਹੈ। ਇਕ ਵਾਰੀ ਇਕ ਜੱਟ ਦੀ ਕੇਲੇ ਖਾਣ ਦੀ ਇੱਛਾ 
ਹੋਈ ਤਾਂ ਉਸ ਨੇ ਰੇਹੜੀ ਵਾਲੇ ਨੂੰ ਪੁਛਿਆ ਕਿ ਕੇਲੇ ਕੀ ਭਾਅ ਲਾਏ ਹਨ। ਰੇਹੜੀ ਵਾਲਾ 
ਕਹਿਣ ਲੱਗਾ ਕਿ ਇਕ ਕੇਲਾ ਇਕ ਰੁਪਈਏ ਦਾ ਹੈ ਤਾਂ ਜੱਟ ਨੇ ਨਗੋਚ ਕੀਤੀ ਕਿ ਜੇ 
ਲੈਣੇ ਹਨ ਤਾਂ ਪੈਜਾਹ ਪੇਸੇ ਲਏ ਲੇ। ਅੰਗੋਂ ਰੇਹੜੀ ਵਾਲਾ ਬੜੇ ਵਿਅਗ ਨਾਲ ਬੋਲਿਆ 
ਕਿ ਸਰਦਾਰ ਜੀ” ਪੈਜਾਹ ਪੈਸੇ ਦਾ ਤਾਂ ਕੇਲੇ ਦਾ ਛਿੱਲੜ ਵੀ ਨਹੀਂ ਆਉਂਦਾ। ਇਸ 
ਉਪਰੋਤ ਸਰਦਾਰ ਜੀ ਇਕ ਦਰਜਨ ਕੇਲੇ ਛਕ ਗਏ ਤੇ ਛੇਂ ਰਪਏ ਦੇ ਕੇ ਤੁਰਦੇ ਬਣੇ। ਰੌਲਾ 
ਪੈਣ 'ਤੇ ਜੱਟ ਬੋਲਿਆ ਕਿ ਛੇ ਰੁਪਏ ਤਾਂ ਕੇਲੇ ਦੇ ਛਿਲਕਿਆਂ ਦੇ ਬਣਦੇ ਹਨ, ਮੈਂ ਤਾਂ 
ਛਿੱਲੜ ਖਾਧੇ ਹੀ ਨਹੀਂ ਹਨ। 

ਇਉ ਹੀ ਕਿਸੇ ਮੇਲੇ ਵਿਚ ਕੋਈ ਜੱਟ ਚਾਰ-ਪੇਸੇ ਕਮਾਉਣ ਦੀ ਗਰਜ਼ ਨਾਲ 
ਲਲਾਰੀ ਬਣ ਬੈਠਾ। ਜਿਹੜਾ ਵੀ ਬੈਦਾ ਪੱਗ-ਸਾਫਾ ਰੋਗਾਉਣ ਆਵੇ ਤਾਂ ਜੱਟ ਉਸ ਨੂੰ 
ਪਹਿਲਾਂ ਉਸ ਦਾ ਮਨ-ਪਸੈਦ ਰੈਗ ਪੁਛੇ ਤੇ ਕਹੇ ਕਿ ਪੱਗ ਸ਼ਾਮ ਨੂੰ ਲੈ ਜਾਣਾ। ਬਹਿਰਹਾਲ, 

47/ ਹਸਦਿਆਂ ਦੇ ਘਰ ਵਸਦੇ 


ਰਗ ਕੀਤਾ ਹੋਇਆ ਮਿਲਿਆ। ਇਸ 'ਤੇ ਇਉਂ ਜਦੋਂ ਰੌਲਾ-ਰੱਪਾ ਪੈ ਗਿਆ ਤਾਂ ਜੱਟ 
ਬੋਲਿਆ ਕਿ ਮੈਂ ਤਾਂ ਤੁਹਾਡੀਆਂ ਪੱਗਾਂ ਨੂੰ ਤੁਹਾਡੇ ਕਹਿਣ ਅਨੁਸਾਰ ਹਰਾ, ਪੀਲਾ ਤੇ 
ਨੀਲਾ ਰੋਗ ਹੀ ਕੀਤਾ ਸੀ, ਪਰ ਮੈਂ ਕੀ ਕਰਾਂ ਆਖਿਰ ਨੂੰ ਬੈਂਗਣੀ ਰੋਗ ਹੀ ਉਘੜਿਆ ਹੈ। 
ਇਉਂ ਸਾਡੇ ਸਮਾਜ ਵਿਚ ਜਦੋਂ ਕਿਸੇ ਦੀ ਅਸਲੀਅਤ ਉਘੜਦੀ ਹੈ ਤਾਂ ਕਿਹਾ ਜਾਂਦਾ ਹੈ 
ਕਿ ਆਖਿਰ ਨੂੰ ਤਾਂ ਭਾਈ 'ਬੈਂਗਣੀ ਹੀ ਉਘੜਨੀ” ਸੀ। 

ਇਉਂ ਹੀ ਜੱਟ ਦੀ ਨਟ ਵਿਦਿਆ” ਦੇ ਸਬੈਧ ਵਿਚ ਸੱਚੀਂ-ਮੱਚੀਂ ਵਾਪਰੀ ਘਟਨਾ ਹੈ 
ਕਿ ਕੋਈ ਜੱਟ ਆਪਣੇ ਮਿੱਤਰ ਨੂੰ ਫਰੀਦਕੋਟ ਮਿਲਣ ਗਿਆ। ਜਦੋਂ ਉਹ ਰੇਲ ਤੋਂ 
ਉਤਰਿਆ ਤਾਂ ਇਕ ਰਿਕਸ਼ੇ ਵਾਲਾ ਉਸ ਦੇ ਖਹਿੜੇ ਪੈ ਗਿਆ ਕਿ ਸਰਦਾਰ ਜੀ ਮੇਰਾ 
ਬੋਹਣੀ ਦਾ ਟਾਈਮ ਹੈ, ਇਸ ਲਈ ਤੁਸੀਂ ਮੇਰੇ ਰਿਕਸ਼ੇ 'ਤੇ ਚੱਲੋਂ। ਬੇਸ਼ੱਕ ਜੱਟ ਜਾਣਦਾ ਸੀ 
ਕਿ ਉਸ ਦੇ ਮਿੱਤਰ ਦਾ ਘਰ ਰੇਲਵੇ ਕਾਲੋਨੀ ਵਿਚ ਨੇੜੇ ਹੀ ਹੈ, ਪਰ ਫਿਰ ਵੀ ਉਹ ਰਿਕਸ਼ੇ 
ਵਾਲੇ ਦੀ ਕੁਝ ਮਦਦ ਕਰਨ ਵਜੋਂ ਰਿਕਸ਼ੇ 'ਤੇ ਬੈਠ ਗਿਆ। ਉੱਧਰ ਰਿਕਸ਼ੇ ਵਾਲੇ ਨੂੰ 
ਲਾਲਚ ਆ ਗਿਆ ਕਿ ਕਿਸੇ ਤਰੀਕੇ ਨਾਲ ਜੱਟ ਤੋਂ ਇਕ ਰਪਈਏ ਦੀ ਥਾਂ ਪਜ ਰੁਪਏ 
ਲਏ ਜਾਣ। ਇਸ ਵਾਸਤੇ ਰਿਕਸ਼ੇ ਵਾਲਾ ਸਿੱਧਾ ਰੇਲਵੇ ਕਾਲੋਨੀ ਜਾਣ ਦੀ ਬਜਾਏ ਲੰਮੇ- 
ਚੱਕਰ ਉਤੇ ਚੱਲ ਪਿਆ। ਇਕ ਹੋਰ ਨਾਲ ਲਗਦੀ ਕਾਲੋਨੀ ਵਿਚ ਜਾ ਕੇ ਉਸ ਨੇ ਜੱਟ 
ਤੋਂ ਮਕਾਨ ਨੰਬਰ ਪੁੱਛਿਆ, ਪਰ ਦੂਜੀ ਕਾਲੋਨੀ ਵਿਚ ਉਸ ਦੇ ਦੋਸਤ ਦਾ ਮਕਾਨ ਕਿਥੋਂ 
ਲੱਭਣਾ ਸੀ। 

ਖੈਰ! ਉਹ ਕੁਝ ਦੇਰ ਬਾਅਦ ਜੱਟ ਨੂੰ ਰੇਲਵੇ ਕਾਲੋਨੀ ਵਿਚ ਲੈ ਆਇਆ ਤਾਂ ਜੱਟ 
ਕਹਿਣ ਲੱਗਾ ਕਿ ਮੈਨੂੰ ਵੀ ਨੰਬਰ ਦਾ ਭੁਲੇਖਾ ਲੱਗ ਗਿਆ ਹੈ ਅਤੇ ਉਸ ਨੇ ਵੀ ਰਿਕਸ਼ੇ 
ਵਾਲੇ ਨੂੰ ਗਧੀ-ਗੇੜ ਵਿਚ ਪਾ ਲਿਆ। ਬਹਿਰਹਾਲ, ਤਿੰਨ-ਚਾਰ ਘਰਾਂ ਵਿਚ ਜਾਣ ਅਤੇ 
ਪੁਛ-ਪੁਛੱਈਏ ਤੋਂ ਬਾਅਦ ਰਿਕਸ਼ੇ ਵਾਲਾ ਆਖਿਰ ਨੂੰ ਅੰਕ ਕੇ ਜੱਟ ਨੂੰ ਕਹਿਣ ਲੱਗਾ ਕਿ 
ਸਰਦਾਰ ਜੀ ਇਹ ਕੀ ਹੋ ਰਿਹਾ ਹੈ; ਤੁਸੀਂ ਮੇਨੂੰ ਮਕਾਨ ਦਾ ਠੀਕ ਨੰਬਰ ਦੱਸੋ। ਇਸ 'ਤੇ 
ਜੱਟ-ਬਾਵਾ ਕਹਿਣ ਲੱਗਾ ਕਿ ਪਹਿਲਾਂ ਤਾਂ ਤੂੰ ਹੀ ਮੈਨੂੰ ਦੱਸ ਕਿ ਹੁਣ ਤਕ ਤੂੰ ਮੈਨੂੰ 
ਕਿਹੜੀ ਸੈਰ ਕਰਵਾ ਰਿਹਾ ਸੀ। ਬੇਸ਼ੱਕ ਰੇਲਵੇ ਕਾਲੋਨੀ ਤਾਂ ਰੇਲਵੇ ਸਟੇਸ਼ਨ ਦੇ ਨਾਲ ਹੀ 
ਹੈ, ਪਰ ਤੂੰ ਮੈਨੂੰ ਬੇਮਤਲਬ ਹੀ ਅੱਧਾ ਫਰੀਦਕੋਟ ਕਿਉ ਵਿਖਾਇਆ ਹੈ। 

ਗੱਲ ਕੀ; ਇਹ ਦੋਨੋਂ 'ਗੁਰੁ ਚੇਲਾ ਲਾਲਚੀ ਤੇ ਦੋਵੇਂ ਖੇਡਣ ਦਾਅ” ਵਾਲੀ ਖੇਡ 'ਤੇ 
ਆਏ ਹੋਏ ਸਨ, ਜ਼ਾਹਿਰ ਹੈ ਕਿ ਇਸ ਨੰਸਰਬਾਜ਼ੀ ਦੀ ਚਾਲ ਵਿਚ ਜੱਟ ਬਾਵੇ ਦਾ ਹੱਥ 
ਸਮਝੋ ਕਿ ਰਾਹੁ ਤੇ ਕੇਤੂ ਦਾ ਮਿਲਾਪ ਹੋਇਆ ਹੈ। ਉਸ ਸਮੇਂ 'ਸਾਡੇ ਸੱਜਣ ਸਾਥੋਂ ਵੀ 
ਸਮਰਥ; ਸਾਡੇ ਤੇੜ ਤਾਂ ਲੰਗੋਟੀ ਸੀ; ਪਰ ਸੱਜਣਾਂ ਦੇ ਅੰਗੇ-ਪਿਛੇ ਹੱਥ” ਜਿਹਾ ਅਖਾਣ 
ਖੁਦ-ਬ-ਖੁਦ ਦਿ੍‌ਸ਼ਟਮਾਨ ਹੋ ਜਾਂਦਾ ਹੈ। 

ਇਸ ਪ੍ਰਸੈਗ ਵਿਚ ਇਸ ਤਰ੍ਹਾਂ ਹੀ ਕਿਸੇ ਜੱਟ ਨੇ ਇਕ ਵਾਰੀ ਜਦੋਂ ਕਿਸੇ ਭਾਪੇ ਤੋਂ 

46/ ਹਸਦਿਆਂ ਦੇ ਘਰ ਵਸਦੇ 


ਸੈਕਿੰਡ-ਹੈਂਡ ਕਾਰ ਲੈ ਲਈ ਤਾਂ ਭਾਪਾ ਜੀ ਨੇ ਆਪਣੀ ਕਾਰ ਦੀਆਂ ਸਿਫ਼ਤਾਂ ਦੇ ਪਲ ਹੀ 
ਬੰਨ੍ਹ ਦਿੱਤੇ। ਇਸ ਉਪਰੈਤ ਜੱਟ ਅਗਲੇ ਹਫਤੇ ਫਿਰ ਭਾਪਾ ਜੀ ਕੋਲ ਗਿਆ ਤੇ ਕਹਿਣ 
ਲੱਗਾ ਕਿ ਮੈਂ ਤੁਹਾਨੂੰ ਉਸ ਦਿਨ 200 ਰੁਪਏ ਘੱਟ ਦਿੱਤੇ ਸਨ। ਇਸ ਉਤੇ ਭਾਪਾ ਜੀ ਬੜੇ 
ਖੁਸ਼ ਹੋਏ ਤੇ ਜੱਟ ਨੂੰ ਚਾਹ-ਪਾਣੀ ਪਿਆ ਕੇ 200 ਰੁਪਏ ਲੈ ਲਏ। ਫਿਰ ਉਸ ਤੋਂ ਅਗਲੇ 
ਹਫਤੇ ਦੁਬਾਰਾ ਫਿਰ ਜੱਟ ਨੇ ਕਿਹਾ ਕਿ ਹਾਲੇ ਵੀ ਥੋੜ੍ਹੀ ਜਿਹੀ ਹਿਸਾਬ-ਫਹਿਮੀ ਰਹਿੰਦੀ ਹੈ। 

ਬਹਿਰਹਾਲ, ਭਾਪਾ ਜੀ ਪੁੱਛਣ ਲੱਗੇ ਕਿ ਭਾਈ ਸਾਹਿਬ ਤੁਸੀਂ ਵਿਚਲੀ ਗੱਲ ਸਹੀ 
ਦੱਸੋ ਕਿ ਅਸਲੀ ਗੱਲ ਕੀ ਹੈ। ਇਸ 'ਤੇ ਜੱਟ ਕਹਿਣ ਲੱਗਾ ਕਿ ਬਸ ਤੁਸੀਂ ਮੈਨੂੰ ਕਾਰ ਵੇ 
ਚਣ ਵੇਲੇ “ਕਾਰ ਫਰਾਟੇ ਭਰਦੀ ਜਾਂਦੀ ਹੈ ਤੇ ਫੱਟੇ ਚੱਕਦੀ ਜਾਂਦੀ ਹੈ” ਜਿਹੀਆਂ ਜਿਹੜੀਆਂ 
ਸਿਫ਼ਤਾਂ ਕੀਤੀਆਂ ਸਨ; ਉਹ ਹੀ ਸਾਰੀ ਗਰਦਾਨ ਮੈਨੂੰ ਸੁਣਾ ਦਿਆ ਕਰੋ। ਇਸ ਨਾਲ ਮੇ 
ਰਾ ਚਿਤ ਰਾਜ਼ੀ ਰਹਿੰਦਾ ਹੈ। ਕਿਉਂਕਿ ਜੇ ਮੈਂ ਇਹ ਸਿਫ਼ਤਾਂ ਹੁਣ ਨਾ ਸੁਣਾਂ ਤਾਂ ਮੈਨੂੰ 
ਦੁਆਈਆਂ ਵਾਲੀ ਦੁਕਾਨ ਜਾਂ ਫਿਰ ਠੇਕੇ 'ਤੇ ਜਾਣ ਦੀ ਬਜਾਏ ਇਥੇ ਤੁਹਾਡੇ ਕੋਲ ਆ ਕੇ 
200 ਰੁਪਿਆ ਦੇਣਾ ਸਸਤਾ ਪੈਂਦਾ ਹੈ। 

ਇਹ ਜੱਗ ਜ਼ਾਹਿਰ ਹੈ ਕਿ ਪੱਡੂ ਲੋਕਾਂ ਨੂੰ ਹਾਸਾ ਗੁੜ੍ਹਤੀ ਵਿਚ ਹੀ ਮਿਲਿਆ ਹੁੰਦਾ ਹੈ, 
ਜਿਸ ਕਰਕੇ ਪੱਡੂ ਜੀਵਨ ਵਿਚ ਹਾਸਰਸ ਰੀਨ੍ਹਿਆਂ ਪਿਆ ਹੁੰਦਾ ਹੈ। ਪਰ ਇਸ ਦਾ ਇਹ ਵੀ 
ਅਰਥ ਨਹੀਂ ਕਿ ਪੰਜਾਬੀ ਲੋਕ ਕੋਈ ਮਸਖਰੇ ਜਾਂ ਜੋਕਰ ਹੁੰਦੇ ਹਨ, ਸਗੋਂ ਲੋੜ ਪੈਣ 'ਤੇ ਇਹ 
ਬੇਹੰਦ ਸੈਜੀਦਾ ਵੀ ਹੋ ਜਾਂਦੇ ਹਨ। ਖਾਸ ਕਰਕੇ ਅੱਜ ਤੋਂ ਕੋਈ 40-50 ਸਾਲ ਪਹਿਲਾਂ 
ਪੱਡੂ ਸਮਾਜ ਵਿਚ ਜਦੋਂ ਕੋਈ ਬਦਦਿਆਨਤੀ, ਬੇਈਮਾਨੀ, ਚੋਰੀ-ਚਕਾਰੀ ਜਾਂ ਚੋਰੀ- 
ਯਾਰੀ ਦੀ ਵਾਰਦਾਤ ਹੁੰਦੀ ਸੀ ਤਾਂ ਇਹ ਲੋਕ ਧੁਰ-ਆਤਮਾ ਤੋਂ ਕਲਪ ਉਠਦੇ ਸਨ। ਉਦੋਂ 
ਪਿੰਡਾਂ ਵਿਚ ਕਿਸੇ ਵੀ ਆਦਮੀ ਵਲੇ' ਅਮਾਨਤ ਵਿਚ ਖਿਆਨਤ ਕਰਨ ਜਿਹੇ 
ਵਿਸ਼ਵਾਸਘਾਤੀ ਕਰਮ ਜਾਂ ਇਸ਼ਕ-ਪੇਚੇ ਵਰਗੇ ਗੈਰ-ਸਮਾਜਿਕ ਚਲਣ ਨੂੰ ਆਮ ਲੋਕ 
ਬਰਦਾਸ਼ਤ ਨਹੀਂ ਕਰਦੇ ਸੀ। 

ਬਹਿਰਹਾਲ, ਪੇਂਡੂ ਲੋਕਾਂ ਦੀਆਂ ਗੋਲ-ਮਸ਼ਕਰੀਆਂ ਵਿਚ ਬੇਸ਼ੱਕ ਚੋਭ ਦੀ ਚੁਭਣ ਵੀ 
ਹੁੰਦੀ ਹੈ, ਪਰ ਇਹ ਬੜੀਆਂ ਅਰਥ ਭਰਪੂਰ ਹੌਦੀਆਂ ਹਨ। ਜੇ ਕਿਤੇ ਪਿੰਡਾਂ ਵਾਲਿਆਂ ਨੂੰ 
ਕਿਸੇ ਗੱਭਰੁ ਤੇ ਗਭਰੇਟ ਦੇ ਇਸ਼ਕ-ਮੁਸ਼ਕ ਦੀ ਕੋਈ ਸੁੰਦਕ ਲੱਗ ਜਾਵੇ ਤਾਂ ਉਹ 
ਸ਼ਹਿਰੀਆਂ ਵਾਂਰੁ ਪਿੱਠ ਪਿਛੇ ਕਿਸੇ ਦੀ ਨਿੰਦਾ-ਚੁਗਲੀ ਤੇ ਭਡੀ ਪ੍ਰਚਾਰ ਨਹੀਂ ਕਰਦੇ। 
ਸਗੋਂ ਪੱਡੂ ਲੋਕ ਅਜਿਹੇ ਗੈਰ-ਸਮਾਜਿਕ ਤੇ ਪ੍ਰਮ-ਪਿਆਰ ਦੇ ਪੀਂਘ-ਪ੍ਰਸੈਗਾਂ ਪ੍ਰਤੀ ਆਪਣੀ 
ਘਿਰਣਾ ਜਾਂ ਅਸਹਿਮਤੀ ਨੂੰ ਬਿਆਨਣ ਵਾਸਤੇ ਇਸ਼ਕ-ਮੁਸ਼ਕ ਤੇ ਇਸ਼ਕ-ਪੇਚਾ ਛੁਪਾਏ 
ਵੀ ਨਹੀਂ ਛੁਪਦਾ ਜਿਹੀ ਗੁੱਝੀ ਚੋਭ ਘੜ ਲੈਂਦੇ ਹਨ। 

ਇਸ ਸੈਦਰਭ ਵਿਚ ਕਿੰਨੀਆਂ ਹੀ ਲੋਕ ਬੋਲੀਆਂ ਤੇ ਤਨਜ਼ਾਂ ਬਣੀਆਂ ਹਨ ਕਿ ਜੋ 
ਇਸ਼ਕ-ਮੁਸ਼ਕ, ਜੋੜ-ਕਜੋੜ ਤੇ ਕੁਸੈਗ ਨੂੰ ਹਾਸਰਸੀ ਜਿਹੇ ਲਹਿਜੇ ਵਿਚ ਪ੍ਰਤੱਖ ਕਰ 

49/ ਹਸਦਿਆਂ ਦੇ ਘਰ ਵਸਦੇ 


ਦਿੰਦੀਆਂ ਹਨ। ਇਸ ਪ੍ਰਥਾਇ ਪੱਡੂ ਹਾਸਰਸ ਵਿਚ “ਜੱਟੀ ਪਾਣੀ ਡੋਲ੍ਹ-ਗੀ ਤੇ ਵੱਤ ਵਾਹ 
ਗਿਆ ਸਰਦਾਰਾ”, “ਪਾਣੀ ਡੋਲ੍ਹਗੀ ਝਾਂਜਰਾਂ ਵਾਲੀ ਕੇਂਠੇ ਵਾਲਾ ਤਿਲਕ ਗਿਆ” ਜਾਂ 
“ਤੋਲਣ ਤੇਲ ਪਾ-ਗੀ ਤੇ ਬੱਤੀ ਲਾ ਗਿਆ ਸੁਨਿਆਰਾ” ਜਿਹੇ ਇਸ਼ਕੀਆ ਬਿਬਾਵਲੀ 
ਨਾਲ ਭਰਪੂਰ ਕਿੰਨੇ ਹੀ ਟੋਟਕੇ ਅਕਸਰ ਹੀ ਸੁਣਨ ਨੂੰ ਮਿਲਦੇ ਹਨ। ਗੈਰ-ਸਮਾਜਿਕ 
ਚਲਣ ਤੇ ਕੁਸੈਗ ਦੇ ਸਬੈਧ ਵਿਚ ਪੁਰਾਤਨ ਸਮੇਂ ਤੋਂ “ਹੀਰ ਨੂੰ ਲੈ ਗਏ ਖੇੜੇ ਤੇ ਰਾਂਝੇ ਰਹਿ 
ਗਏ ਮੱਝਾਂ ਚਾਰਦੇ' ਤੋਂ ਲੈ ਕੇ ਹੁਣ ਤਕ 'ਕਾਂ ਜਲੇਬੀ ਲੈ ਗਿਆ” ਜਿਹੇ ਹਾਸਰਸੀ ਵਿਅਗ ਤੇ 
ਚੌਭਾਂ ਹਾਲੇ ਵੀ ਪੁਚਲਿਤ ਹਨ। 

ਇਸ ਪ੍ਰਸੈਗ ਵਿਚ ਬਹੁਤ ਹੀ ਮਕਬੂਲ ਕਿੱਸੇ “ਜ਼ਿੰਦਗੀ ਬਿਲਾਸ” ਦੇ ਰਚੇਤਾ ਸਾਧੁ 
ਦਯਾ ਸਿੰਘ ਆਰਿਫ਼ ਦੇ ਕਿੱਸੇ 'ਫ਼ਨਾਹ ਦਾ ਮਕਾਨ” ਵਿਚ ਅਜ ਦੇ ਪਿਆਰ-ਮਹੱਬਤ 
ਸਬੈਧੀ “ਮਾਰੇ ਗਰਜ਼ ਦੇ ਬਹੁਤ ਪਿਆਰ ਕਰਦੇ; ਐਵੇਂ ਕਿਸੇ ਨੂੰ ਕੰਣ ਸਿਆਣਦਾ ਈ” 
ਵਰਗੀ ਇਕ ਵਿਐਅਗਮਈ ਚੋਭ ਮਾਰਦਾ ਹੈ। ਇਸ ਤਰ੍ਹਾਂ ਹੀ ਉਹ 'ਸਪੁੱਤਰ ਬਿਲਾਸ” ਵਿਚ 
ਲਿਖਦਾ ਹੈ “ਬਾਂਦਰ ਨਾਲ ਜੋ ਬਹੁਤ ਪਿਆਰ ਕਰੀਏ; ਝੱਟ ਸਿਰੇਂ ਉਤਾਰਦਾ ਪੱਗ ਬੇਟਾ”। 

ਇਸ ਤਰ੍ਹਾਂ ਹੀ ਸਾਡੇ ਸਮਾਜ ਵਿਚ ਭਾਨੀਮਾਰਾਂ ਬਾਰੇ ਮਸ਼ਹੂਰ ਹੈ ਕਿ ਉਹ ਕੁੜੀ 
ਵਾਲਿਆਂ ਨੂੰ ਕਹਿੰਦੇ ਹਨ ਕਿ ਮੁੰਡੇ ਨੂੰ ਵੈਸੇ ਤਾਂ ਕੋਈ ਮਾੜੀ ਆਦਤ ਹੀ ਨਹੀਂ ਹੈ, ਸਗੋਂ 
ਉਹ ਤਾਂ ਗੈਢਾ-ਪਿਆਜ਼ ਵੀ ਨਹੀਂ ਖਾਂਦਾ। ਪਰ ਹਾਂ; ਜਦੋਂ ਕਿਤੇ ਸ਼ਰਾਬ ਪੀ ਲਵੇ ਤਾਂ ਫਿਰ 
ਮੀਟ-ਮਾਸ ਦਾ ਵੀ ਕੋਈ ਪ੍ਰਹੇਜ਼ ਨਹੀਂ ਹੈ। ਪਰ ਸ਼ਰਾਬ ਵੀ ਉਹ ਕਿਹੜਾ ਨਿੱਤ ਪੀਂਦਾ ਹੈ, 
ਬਸ ਕਿਤੇ ਯਾਰਾਂ-ਬੇਲੀਆਂ ਨਾਲ ਰਲ ਕੇ ਜਦੋਂ ਉਹ ਰੈਡੀਬਾਜ਼ੀ ਦਾ ਝੱਸ ਪੁਰਾ ਕਰਦਾ ਹੈ 
ਤਾਂ ਉਦੋਂ ਹੀ ਕਿਤੇ ਉਹ ਨਸ਼ੇ ਦੀ ਆਪਣੀ ਮਾੜੀ-ਮੋਟੀ ਬਾਣ ਪੁਰੀ ਕਰਦਾ ਹੈ। 

ਇਸ ਸਬੋਧ ਵਿਚ ਕਿੱਸਾਕਾਰ ਪੰਡਿਤ ਬੀਰਬਲ ਘੱਲ ਕਲਾਂ ਵਾਲੇ ਦੀ ਰਚਨਾ 
“ਭਾਨੀਮਾਰਾਂ ਦੀ ਕਰਤੂਤ” ਦੇ ਵਿਚ ਇਕ ਹਵਾਲਾ ਕਿਸੇ ਮੋਡੇ ਦੇ ਰਿਸ਼ਤੇ ਦੀ ਜ਼ਮੀਨ- 
ਜਾਇਦਾਦ ਵਾਸਤੇ ਆਉਂਦਾ ਹੈ ਕਿ ਕੋਈ ਭਾਨੀਮਾਰ ਬੈਦਾ ਕੁੜੀ ਵਾਲਿਆਂ ਨੂੰ ਕਹਿੰਦਾ ਹੈ: 

ਰੱਖੇ ਮਿੱਟੀ ਦੇ ਪਿਆਲੇ, ਰੋਟੀ ਉਨ੍ਹਾਂ ਵਿਚ ਖਾ ਲੋ, 
ਲੀੜਾ ਦੇ ਦਏ ਕੋਈ ਤਾਂ ਪਾ ਲੇ, ਨਹੀਂ ਕੱਲਾ ਹੀ ਲੰਗੋਟਾ ਹੈ। 
ਉੱ` ਤਾਂ ਕੌਮ ਮੁੰਡੇ ਦਾ ਬਹੁਤ ਮੋਟਾ ਹੈ। 

ਇਸ ਪ੍ਰਸੈਗ ਵਿਚ ਰਿਸ਼ਤੇ ਵਾਲੇ ਮੁਡੇ ਦੀ ਬਿਆਨੀ ਗਈ ਮਾਇਕ ਹਾਲਤ ਸਬੈਧੀ 
ਇਕ ਹੋਰ ਵਿਐਗਪੁਰਨ ਸੁਤਰ “ਸਾਡੇ ਸੱਜਣ ਸਾਥੋਂ ਵੀ ਸਮਰੱਥ; ਸਾਡੇ ਤੇੜ ਤਾਂ ਲੰਗੋਟੀ 
ਸੀ; ਉਨ੍ਹਾਂ ਦੇ ਅੱਗੇ-ਪਿੱਛੇ ਹੱਥ” ਮੈਨੂੰ ਯਾਦ ਆਇਆ ਹੈ। ਇਸ ਸਬੈਧ ਵਿਚ ਕਿੱਸਾਕਾਰ 
ਸਾਧੁ ਸਦਾ ਰਾਮ ਹੋਰ ਵੀ ਢੁਕਵੇਂ ਤੌਰ `ਤੇ ਕਜੁੰਸ ਤੇ ਸੁਮ ਬੈਦਿਆਂ ਬਾਰੇ ਲਿਖਦਾ ਹੈ “ਸੂਮ 
ਧੋਵੇ ਕੱਪੜੇ, ਤਲਾਅ ਦੇ ਘਾਟ ਜੀ; ਮਾਰਦਾ ਨਾ ਸੱਟ, ਕਹਿੰਦਾ ਜਾਣਨਾ ਪਾਟ ਜੀ”। 

ਫਿਰ 'ਰਸਟਿਕ ਹਿਊਮਰ” ਅਰਥਾਤ ਪੱਡੂ ਹਾਸਰਸ ਵਿਚ ਚੋਭ ਦੇ ਨਾਲ ਕਦੇ ਈਰਖਾ 
ਵੀ ਸ਼ਾਮਿਲ ਹੋ ਜਾਂਦੀ ਹੈ। ਮੇਰਾ ਸਵਰਗੀ ਬੇਚ-ਮੇਟ ਨਿਰਮਲ ਟਿਵਾਣਾ ਦੱਸਦਾ ਹੈਦਾ ਸੀ 

50/ ਹਸਦਿਆਂ ਦੇ ਘਰ ਵਸਦੇ 


ਕਿ ਜਦੋਂ ਉਹ ਮੋਜਿਸਟੇਟ ਬਣਿਆ ਤਾਂ ਕਈ ਲੜਕੀ ਵਾਲੇ ਰਿਸ਼ਤਾ ਕਰਨ ਦੀ ਗਰਜ਼ 
ਨਾਲ ਆਉਂਦੇ ਸਨ। ਉਸਦੇ ਚਾਚੇ ਦਾ ਮੋਡਾ ਆਬਕਾਰੀ ਮਹਿਕਮੇ ਵਿਚ ਕੋਈ ਛੋਟਾ ਜਿਹਾ 
ਅਹਿਲਕਾਰ ਸੀ। ਟਿਵਾਣੇ ਦੀ ਚਾਚੀ ਨੇ ਰਿਸ਼ਤਾ ਕਰਨ ਆਏ ਬਟਾਉਆਂ ਨੂੰ ਰੋਕ ਕੇ 
ਕਹਿਣਾ ਕਿ ਸਾਡੇ ਮੁੰਡੇ ਬਾਰੇ ਵੀ ਵਿਚਾਰ ਕਰ ਲੈਣਾ ਕਿਉਂਕਿ ਇਨ੍ਹਾਂ ਦਾ ਮੁੰਡਾ ਤਾਂ 
ਡੀ.ਸੀ. ਦਫ਼ਤਰ ਵਿਚ ਕੋਈ ਮੁਲਾਜ਼ਮ ਲੱਗਾ ਹੈ, ਪਰ ਸਾਡਾ ਕਾਕਾ ਤਾਂ ਆਬਕਾਰੀ 
ਅਫ਼ਸਰ ਹੈ। 

ਇਉਂ ਹੀ ਆਮ ਤੌਰ 'ਤੇ ਪੱਡੂ ਲੋਕਾਂ ਦੀ ਮਸ਼ਕਰੀ, ਮਖੰਲ ਤੇ ਵਿਐਗ ਵਿੱਚ 
ਨਿਰਛਲਤਾ ਤੇ ਮਾਸੂਮੀਅਤ ਵੀ ਹੁੰਦੀ ਹੈ। ਧਰਾਤਲ ਨਾਲ ਜੁੜੇ ਹੋਏ ਇਹ ਲੋਕ ਟੇਢੀ ਤੇ 
ਕਸੈਲੀ ਗੱਲ ਨੂੰ ਸਹਿਜ-ਸੁਭਾਅ ਹੀ ਕਹਿ ਜਾਂਦੇ ਹਨ। ਇਨ੍ਹਾਂ ਲੋਕਾਂ ਦੀਆਂ ਲੋਕ 
ਸਿਆਣਪਾਂ ਪਿਛੇ ਸਿਰਫ਼ ਆਪਣੇ ਤਜਰਬੇ ਹੀ ਨਹੀਂ ਹੁੰਦੇ, ਸਗੋਂ ਕੰਮ ਦੇ ਪੁਰਖਿਆਂ ਤੇ 
ਵਡੇਰਿਆਂ ਦੇ ਅਨੁਭਵ, ਸਿਆਣਪ ਤੇ ਵਿਦਵਤਾ ਵੀ ਹੁੰਦੀ ਹੈ। ਇਸ ਲਈ ਇਹ ਲੋਕ 
ਵੇਦਾਂ ਸ਼ਾਸਤਰਾਂ ਵਰਗੇ ਗੁੜ੍ਹ-ਗਿਆਨ ਨੂੰ ਵੀ ਆਮ ਤੌਰ 'ਤੇ ਖੁਢ ਚਰਚਾ ਜਿਹੇ ਖਰੜ- 
ਗਿਆਨ ਦੇ ਰੁਪ ਵਿਚ ਹੀ ਪ੍ਰਗਟਾਅ ਜਾਂਦੇ ਹਨ। ਵੇਦ-ਵੇਦਾਂਤਾਂ ਤੇ ਗੰਥਾਂ ਦੇ ਗਿਆਨ 
ਵਰਗੇ ਡੂੰਘੇ ਸਾਗਰਾਂ ਨੂੰ ਕੁੱਜੇ ਵਿਚ ਬਦ ਕਰਨ ਜਿਹੀ ਸਾਡੀ ਲੋਕ ਚੇਤਨਾ ਦੇ ਸਦਕਾ ਹੀ 
“ਮਨ ਚੰਗਾ ਤਾਂ ਕਠੰਤੀ ਵਿਚ ਗੰਗਾ” ਜਿਹੇ ਸਾਡੇ ਕਿੰਨੇ ਹੀ ਅਖਾਣ, ਮੁਹਾਵਰੇ, 
ਲਕੌਕਤੀਆਂ, ਫਬਤੀਆਂ ਤੇ ਵਿਐਗ ਅਜ ਲੋਕਯਾਨ ਤੇ ਲੌਕ ਸੂਤਰ ਤੇ ਲੋਕ ਸਿਆਣਪਾਂ 
ਬਣ ਚੁੱਕੇ ਹਨ। 

ਜ਼ਿਕਰਯੋਗ ਹੈ ਕਿ ਸਾਡੀਆਂ ਲੋਕ ਕਥਾਵਾਂ ਤੇ ਲੋਕ ਕਿਦਵੰਤੀਆਂ ਵਿਚ ਜਿਥੇ 
ਡੂੰਘਾ ਮੰਲਿਕ ਗਿਆਨ ਤੇ ਤਜਰਬਾ ਸਮੋਇਆ ਹੌਦਾ ਸੀ, ਉਸ ਦੇ ਨਾਲ ਹੀ ਇਨ੍ਹਾਂ ਵਿਚ 
ਇਖਲਾਕੀ ਨਸੀਹਤ ਤੇ ਹਾਸਰਸ ਦਾ ਰੋਗ ਵੀ ਵੇਖਣ ਨੂੰ ਮਿਲਦਾ ਸੀ। ਇਸ ਪ੍ਰਥਾਇ 
ਬੁੱਧਕਾਲ ਦੀ ਇਕ ਕਥਾ ਮਸ਼ਹੁਰ ਹੈ ਕਿ ਮਹਾਤਮਾ ਬੁੱਧ ਨੇ ਆਪਣੇ ਭਿਖਸ਼ੁ ਬੁੱਧ ਧਰਮ ਦੇ 
ਪ੍ਰਚਾਰ ਲਈ ਦੇਸ਼-ਵਿਦੇਸ਼ ਵਿਚ ਭੇਜੇ ਸਨ। ਉਸ ਸਮੇਂ ਇਕ ਵਾਰ ਦੀ ਗੱਲ ਹੈ ਕਿ ਦੋ 
ਭਿਖਸ਼ੁ ਪ੍ਚਾਰ ਵਾਸਤੇ ਕਿਤੇ ਜਾ ਰਹੇ ਸਨ, ਉਨ੍ਹਾਂ ਦੇ ਰਸਤੇ ਵਿਚ ਇਕ ਛੋਟੀ ਜਿਹੀ ਨਦੀ 
ਆਈ। ਉਥੇ ਇਕ ਲੜਕੀ ਨਦੀ ਪਾਰ ਕਰਨ ਵਾਸਤੇ ਕਿਸੇ ਦਾ ਸਾਥ ਉਡੀਕ ਰਹੀ ਸੀ। 
ਇਸ ਸਬੰਧੀ ਉਸ ਨੇ ਭਿਖਸ਼ੂਆਂ ਨੂੰ ਬੇਨਤੀ ਕੀਤੀ ਤਾਂ ਵੱਡਾ ਭਿਖਸ਼ੁ ਉਸ ਦੇ ਗਲ ਹੀ ਪੇ 
ਗਿਆ ਕਿ ਤੂੰ ਕੀ ਮੇਰਾ ਸਾਧੁ ਸ੍ਰੁਪ ਨਹੀਂ ਵੇਖਿਆ ਤੇ ਬੇਮਤਲਬ ਹੀ ਮੈਨੂੰ ਦੀਨੋ-ਬੇਦੀਨ 
ਕਰਨ ਲੱਗੀ ਹੈ'। 

ਬਹਿਰਹਾਲ, ਉਸ ਭਿਖਸ਼ੁ ਦੇ ਚੇਲੇ ਨੂੰ ਉਸ ਕੁੜੀ ਦੀ ਦਸ਼ਾ 'ਤੇ ਤਰਸ ਆ ਗਿਆ ਤੇ 
ਉਸ ਨੇ ਉਸ ਨੂੰ ਕੰਧੇੜੇ ਚੁੱਕ ਕੇ ਨਦੀ ਪਾਰ ਕਰਵਾ ਦਿਤੀ। ਇਸ 'ਤੇ ਵੱਡੇ ਭਿਖਸ਼ੂ ਨੇ ਉਸ 
ਦੀ ਚੰਗੀ ਲਾਹ-ਪਾਹ ਵੀ ਕੀਤੀ। ਫਿਰ ਜਦੋਂ ਉਹ ਆਪਣੇ ਟਿਕਾਣੇ 'ਤੇ ਪਹੁੰਚੇ ਤਾਂ ਉਥੇ 
ਜਾ ਕੇ ਵੀ ਭਿਖਸ਼ੂ ਨੇ ਆਪਣੇ ਚੇਲੇ ਦੀ ਫਿਰ ਕਲਾਸ ਲਾ ਲਈ। ਆਖਿਰ ਨੂੰ ਚੇਲਾ ਬੋਲ 

51/ ਹਸਦਿਆਂ ਦੇ ਘਰ ਵਸਦੇ 


ਹੀ ਉਠਿਆ ਕਿ ਬਾਬਾ ਜੀ ਮੈਂ ਤਾਂ ਉਸ ਕੁੜੀ ਨੂੰ ਨਦੀ ਪਾਰ ਕਰਾਉਣ ਤਕ ਚੁੱਕਿਆ ਸੀ 
ਤੇ ਇਸ ਵਾਸਤੇ ਉਸ ਨੂੰ ਉਥੇ ਹੀ ਛੱਡ ਆਇਆ ਹਾਂ। ਤੁਸੀਂ ਮੈਨੂੰ ਤਾਂ ਨਸੀਹਤਾਂ ਕਰ ਰਹੇ 
ਹੋ, ਪਰ ਤੁਸੀਂ ਤਾਂ ਖੁਦ ਉਸ ਕੁੜੀ ਨੂੰ ਆਪਣੇ ਖਿਆਲਾਂ ਵਿਚ ਹਾਲੇ ਵੀ ਮੋਢਿਆਂ 'ਤੇ 
ਚੁੱਕੀ ਫਿਰਦੇ ਹੋ। 

ਇਸ ਤਰ੍ਹਾਂ ਹੀ ਸਾਡੀਆਂ ਕਿੰਨੀਆਂ ਹੀ ਪੰਚਾਲ-ਕਥਾਵਾਂ ਹਨ ਜੋ ਕਿ ਸਹਿਜੇ ਹੀ 
ਸਿਖਿਆ ਦੇਣ ਦੇ ਨਾਲ-ਨਾਲ ਮਨ ਨੂੰ ਖੁਸ਼ੀ ਨਾਲ ਤਰੋਗਤ ਕਰ ਦਿੰਦੀਆਂ ਹਨ। ਇਸ 
ਪ੍ਰਸੈਗ ਵਿਚ ਇਕ ਜੈਗਲ-ਕਥਾ ਹੈ ਕਿ ਇਕ ਵਾਰੀ ਇਕ ਬਾਂਦਰ ਨੇ ਜੈਗਲ ਦੇ ਜਾਨਵਰਾਂ 
ਨੂੰ ਕਿਹਾ ਕਿ ਅਸੀਂ ਸ਼ੇਰ ਨੂੰ ਐਵੇਂ ਹੀ ਜੈਗਲ ਦਾ ਰਾਜਾ ਬਣਾ ਰੱਖਿਆ ਹੈ। ਜਦੋਂ ਕਿ ਸ਼ੇਰ 
ਸਾਡਾ ਕੋਈ ਕੰਮ ਵੀ ਨਹੀਂ ਕਰਦਾ, ਸਗੋਂ ਸਾਡਾ ਇਕ ਜਾਨਵਰ ਰੋਜ਼ ਹੀ ਖਾ ਜਾਂਦਾ ਹੈ। 
ਕਿਸਾ ਕੋਤਾਹ: ਜਾਨਵਰਾਂ ਨੇ ਬਾਂਦਰ ਨੂੰ ਆਪਣਾ ਰਾਜਾ ਬਣਾ ਲਿਆ। 

ਇਕ ਦਿਨ ਬਦਕਿਸਮਤੀ ਨਾਲ ਜੈਗਲ ਨੂੰ ਅੱਗ ਲਗ ਗਈ ਤੇ ਸਾਰੇ ਪਾਸੇ 
ਹਾਹਾਕਾਰ ਮਚ ਗਿਆ। ਸਾਰੇ ਜਾਨਵਰ ਇਕਠੇ ਹੋ ਕੇ ਬਾਂਦਰ ਕੋਲ ਗਏ ਕਿ ਉਹ ਹੀ ਕੋਈ 
ਹੀਲਾ-ਵਸੀਲਾ ਕਰੇ। ਅਗੇ ਬਾਨਰ ਜੀ ਇਕ ਟਾਹਣੀ ਤੋਂ ਦੂਜੀ ਟਾਹਣੀ 'ਤੇ ਟਪੁਸੀਆਂ 
ਮਾਰ ਰਹੇ ਸੀ। ਜਾਨਵਰਾਂ ਦੀ ਪਚਾਇਤ ਨੇ ਕਿਹਾ ਕਿ ਤੁਸੀਂ ਕਿਉਂਕਿ ਸਾਡੇ ਬਾਨਰ-ਰਾਜੇ 
ਹੋ, ਇਸ ਲਈ ਕੋਈ ਚਾਰਜੋਈ ਕਰੋਂ। ਅਗੋਂ ਬਾਂਦਰ ਕਹਿਣ ਲਗਾ ਮੈਂ`ਤਾਂ ਪਹਿਲਾਂ ਹੀ 
ਟਾਹਣੌਂ-ਟਾਹਣੀ ਭੱਜਿਆ ਫਿਰਦਾ ਹਾਂ ਤੇ ਇਸ ਤੋਂ ਵੱਧ ਮੈਂ ਹੋਰ ਕਰ ਵੀ ਕੀ ਸਕਦਾ ਹਾਂ। 

ਜ਼ਾਹਿਰ ਹੈ ਕਿ ਬਾਂਦਰ ਬਹੁਤ ਹੀ ਚੁਸਤ-ਚਲਾਕ ਹੁੰਦੇ ਹਨ। ਇਨ੍ਹਾਂ ਨਾਲੋਂ ਕੋਈ ਹੋਰ 
ਵੱਡਾ ਨਕਲਚੀ ਨਹੀਂ ਹੋ ਸਕਦਾ। ਇਹ ਬੈਦਿਆਂ ਦੀ ਨਕਲ ਕਰਦੇ ਹੋਏ, ਸਿਆਲਾਂ ਵਿਚ 
ਲੱਕੜਾਂ ਤੇ ਪਾਥੀਆਂ ਇੱਕਠੀਆਂ ਕਰ ਕੇ ਲੌਹੜੀ ਬਾਲਣ ਦੀ ਕੋਸ਼ਿਸ਼ ਕਰਦੇ ਹਨ, ਪਰ 
ਸ਼ੁਕਰ ਹੈ ਕਿ ਇਨ੍ਹਾਂ ਨੂੰ ਅੱਗ ਬਾਲਣੀ ਨਹੀਂ ਆਉਂਦੀ। ਫਿਰ ਇਹ ਆਪਣੇ ਹੱਥ ਅੰਗੇ ਨੂੰ 
ਕੱਢ ਕੇ ਲੱਕੜਾਂ ਦੇ ਆਲੇ-ਦੁਆਲੇ ਅੰਗ ਸੇਕਣ ਵਾਸਤੇ ਬੇਠ ਜਾਂਦੇ ਹਨ। ਇਥੋਂ ਹੀ 
ਬਾਂਦਰਾਂ ਦੀ ਲੋਹੜੀ” ਦਾ ਅਖਾਣ ਪ੍ਚਲਿਤ ਹੋਇਆ ਹੈ ਕਿ ਕਿਸੇ ਵੀ ਕੌਮ ਨੂੰ ਜੇ ਸਵਾਂਗ 
ਮਾਤਰ ਕੀਤਾ ਜਾਵੇ ਤਾਂ ਉਸ ਦਾ ਲਾਭ ਨਹੀਂ ਹੁੰਦਾ। ਬਹਿਰਹਾਲ, ਬਾਂਦਰ ਇੰਨੇ ਸ਼ਰਾਰਤੀ 
ਹੁੰਦੇ ਹਨ ਕਿ ਇਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਕਿਸੇ ਸਿਆਣੇ ਬੰਦੇ ਨੇ ਬਾਂਦਰ ਨੂੰ ਕਿਹਾ ਕਿ 
ਦੇਖੀਂ ਕਿਤੇ ਅੱਗ ਨਾ ਲਾ ਦੇਵੀਂ। ਅਗੋਂ ਬਾਂਦਰ ਕਹਿਣ ਲੱਗਾ ਕਿ ਭਰਾਵਾ ਲੋ, ਮੈਂ ਤਾਂ 
ਅੱਗ ਲਾਉਣੀ ਭੁੱਲਿਆ ਹੀ ਬੈਠਾ ਸੀ। ਤੂੰ ਬਹੁਤ ਚੰਗਾ ਕੀਤਾ ਹੈ ਕਿ ਮੈਨੂੰ ਯਾਦ ਕਰਾ 
ਦਿਤਾ ਹੈ। 

ਇਸ ਤਰ੍ਹਾਂ ਬਾਂਦਰ ਬਿਰਤੀ ਵਾਲੇ ਅਜਿਹੇ ਸ਼ਰਾਰਤੀ, ਚੁਸਤ-ਚਲਾਕ ਤੇ ਨੌਸਰਬਾਜ਼ 
ਬੰਦਿਆਂ ਬਾਰੇ ਇਕ ਦੌਦ ਕਥਾ ਪ੍ਰਚਲਿਤ ਹੈ ਕਿ ਕਿਸੇ ਜ਼ਿਮੀਦਾਰ ਨੇ ਆਪਣੇ ਪਸ਼ੁ-ਡੰਗਰ 
ਦੇ ਨਾਲ ਇਕ ਬਾਂਦਰ ਵੀ ਪਾਲ ਲਿਆ। ਬਾਂਦਰ ਰੋਜ਼ ਮੱਝ ਚੁੰਘ ਲਿਆ ਕਰੇ ਤੇ ਦੁੱਧ ਦੀ 
ਝੱਗ ਕੰਟੇ ਦੇ ਮੁੰਹ ਨੂੰ ਲਾ ਦਿਆ ਕਰੇ। ਜਦੋਂ ਜੱਟ ਨਿਤ ਦਿਹਾੜੇ ਕਟੇ 'ਤੇ ਕੁਟਾਪੇ ਦਾ 

52/ ਹਸਦਿਆਂ ਦੇ ਘਰ ਵਸਦੇ 


ਕੱਟਕ ਚਾੜ੍ਹੇ ਤਾਂ ਬਾਂਦਰ ਜੀ ਬੇਠੇ ਦੇਦ ਕੱਢੀ ਜਾਣ ਤੇ ਇਸ਼ਾਰੇ ਕਰੀ ਜਾਣ ਕਿ ਕੱਟੇ ਨੇ 
ਹੀ ਦੁੱਧ ਪੀਤਾ ਹੈ। ਸੋ ਇਕ ਦਿਨ ਪੈਜਾਬੀ ਦੇ ਅਖਾਣ ਸੱ ਦਿਨ ਚੋਰ ਦੇ ਤੇ ਇਕ ਦਿਨ 
ਸਾਧ ਦਾ” ਅਨੁਸਾਰ ਜੱਟ ਐਨ ਮੰਕੇ 'ਤੇ ਆ ਗਿਆ ਤੇ ਉਸ ਨੇ ਜਨਾਬ ਬਾਂਦਰ ਸਾਹਿਬ ਨੂੰ 
ਦੁੱਧ ਚੁੰਘਦੇ ਹੋਏ ਰੈਗੇ-ਹੱਥੀਂ ਹੀ ਫੜ ਲਿਆ। ਫਿਰ ਕੀ ਸੀ; ਜੱਟ-ਬਾਬੇ ਨੇ ਬਾਂਦਰ ਦੀ ਉਹ 
ਤੰਣੀ ਚਾੜ੍ਹੀ ਕਿ ਜਨਾਬ ਦੀਆਂ ਸਾਰੀਆਂ ਦੇਦੀਆਂ ਨਿਕਲ ਗਈਆਂ। 

ਇਸ ਸਬੈਧ ਵਿਚ ਸਾਡੇ ਸਭਿਆਚਾਰ ਵਿਚ ਚਲਾਕ, ਚੁਗਲਖੋਰ, ਚਾਪਲੂਸ, ਤੇ 
ਲਾਊ-ਬੁਝਾਊ ਬੰਦਿਆਂ ਬਾਰੇ “ਅੱਗ ਲਾਈ ਤੇ ਡੱਬੂ ਕੰਧ 'ਤੇ ਜਿਹੀਆਂ ਲਕੋਕਤੀਆਂ 
ਮਸ਼ਹੁਰ ਹਨ। ਸਾਡੀ ਇਕ ਸਮਾਜਿਕ ਧਾਰਨਾ ਹੈ ਕਿ ਚਾਪਲੂਸ ਤੇ ਚੁਗਲਖੋਰ ਬੰਦੇ ਬਸ 
ਚੁਗਲੀ-ਨਿੰਦਿਆ ਦਾ ਖੱਟਿਆ ਹੀ ਖਾਂਦੇ ਹਨ। ਅਜਿਹੀ ਮਾੜੀ ਬਿਰਤੀ ਵਾਲੇ ਲੋਕਾਂ ਦੇ 
ਬਾਰੇ “ਜਿੱਥੇ ਦੇਖੀ ਤਵਾ-ਪਰਾਤ; ਉਥੇ ਕੱਟੀ ਸਾਰੀ ਰਾਤ” ਜਿਹੀ ਇਕ ਕਹਾਵਤ ਮਸ਼ਹੁਰ 
ਹੈ। ਨਿਰਸੈਦੇਹ ਇਹ ਚੁਗਲੀ-ਨਿੰਦਾ ਕਰਨ ਵਾਲੇ ਮਨਮੁਖਾਂ ਨੂੰ ਕਿਸੇ ਦੀ ਬਦਖੋਈ ਤੇ 
ਬਦਨਾਮੀ ਕਰਨ ਤੋਂ ਬਿਨਾਂ ਰੋਟੀ ਹੀ ਨਹੀਂ ਸੁਆਦ ਲੱਗਦੀ। ਫਿਰ ਇਹ ਆਪਣੀ ਅਫ਼ਵਾਹਾਂ 
ਫੈਲਾਉਣ ਦੀ ਮਾੜੀ ਆਦਤ ਦੇ ਭੁਖ-ਭੋਖੜੇ ਦੇ ਮਾਰੇ ਬਸ ਆਪਣਾ ਝੱਸ ਪੁਰਾ ਕਰਨ 
ਲਈ ਵਿਰੋਧੀ ਧਿਰਾਂ ਦੇ ਖੇਮਿਆਂ ਵਿਚ 'ਹਲਵਾਈਆਂ ਦੀ ਕੁੱਤੀ ਵਾਂਗੂੰ” ਥਾਂ-ਥਾਂ ਪਲੇਟਾਂ 
ਚੱਟਦੇ ਫਿਰਦੇ ਹਨ। 

ਇਸ ਕਰਕੇ ਸਾਡਾ ਸਮਾਜ ਵਾਜਿਬ ਤੌਰ `ਤੇ ਅਜਿਹੇ ਚਾਪਲੂਸ ਤੇ ਖੁਸ਼ਾਮਦੀ ਬੰਦਿਆਂ 
ਨੂੰ ਬਸ ਬੁਰਕੀ ਦੇ ਵਣਜਾਰੇ” ਤੇ 'ਕੰਲੀ ਚੱਟ” ਹੀ ਕਹਿੰਦਾ ਹੈ। ਫਿਰ ਇਨ੍ਹਾਂ ਬਾਰੇ ਇਹ ਵੀ 
ਇਕ ਸੱਚ ਹੈ ਕਿ ਇਨ੍ਹਾਂ ਦੇ ਨਾਲ ਤਾਂ ਸ਼ਹਿਰ ਦੀ ਕੁੱਤੀ” ਵੀ ਨਹੀਂ ਤੁਰਦੀ। ਸਗੋਂ ਇਸ 
ਸਬੋਧ ਵਿਚ ਇਹ ਆਪਣੇ ਘਰ-ਪਰਿਵਾਰ ਨੂੰ ਵੀ ਬਦਨਾਮੀ ਦਿਵਾ ਕੇ ਕਿਸੇ ਘਰ-ਘਾਟ 
ਦਾ ਨਹੀਂ ਛੱਡਦੇ। ਇਸ ਸਬੰਧ ਵਿਚ ਇਹ ਕੋਈ ਅਤਿਕਥਨੀ ਨਹੀਂ ਹੈ ਕਿ ਸ਼ਰਾਰਤੀ 
ਅਨਸਰਾਂ ਦਾ ਆਪਣੇ ਹੀ ਮਾੜੇ ਟੋਲੇ ਹੈਦੇ ਹਨ, ਜੋ ਕਿ ਇਕ-ਦੂਜੇ ਨਾਲ ਘੱਗਰੀ ਦੇ ਸਾਥ 
ਵਾਂਗੂੰ ਨਿਭਦੇ ਹਨ। ਜੇ ਅਜਿਹੇ 'ਫੱਤੋ ਦੇ ਭੋੜੇ-ਭੇੜੇ ਯਾਰ ਬੇਲੀਆਂ” ਕੋਲ ਕੋਈ ਗਿਲਾ- 
ਸ਼ਿਕਵਾ ਕਰਦਾ ਹੈ ਤਾਂ ਇਨ੍ਹਾਂ ਦਾ ਗੈਰ-ਵਾਜਿਬ ਜਿਹਾ ਜਵਾਬ ਇਹ ਹੁੰਦਾ ਹੈ ਕਿ 'ਜੇ 
ਘੱਗਰੀ 'ਚ ਜੂੰਆਂ ਪੈ ਜਾਣ ਤਾਂ ਘੱਗਰੀ ਸੁੱਟੀ ਤਾਂ ਨਹੀਂ ਜਾਂਦੀ'। 

ਫਿਰ ਅਜਿਹੇ ਚੁਫੇਰਗੜ੍ਹੀਏ , ਸ਼ਰਾਰਤੀ ਤੇ ਘਤਿਤੀ ਬੈਦਿਆਂ ਨੂੰ ਪੁਆੜੇ ਪਾਉਣ ਦੀ 
ਬੜੀ ਮੁਹਾਰਤ ਹੁੰਦੀ ਹੈ। ਬੇਸ਼ੱਕ ਅਜਿਹੇ ਘਤਿਤੀਆਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ 
ਚੀਚੀ-ਉੱਗਲ 'ਤੇ ਲਹੂ ਲਾ ਕੇ 326 ਨਹੀਂ ਬਣਦੀ, ਪਰ ਫਿਰ ਵੀ ਇਹ ਪੰਗੇ-ਹੱਥੇ ਬਸ 
ਪੁੱਠੇ ਪੈਗੇ ਲੈਣੇ ਨਹੀਂ ਟਲਦੇ। ਫਿਰ ਅਜਿਹੇ ਟਰਪੱਲੇਬਾਜ਼ ਬਦੇ ਬਾਤ-ਬਤੰਲੀਆਂ ਘੜਨ 
ਤੇ ਗੱਲ ਦਾ ਗਲਾਧੜ ਬਣਾਉਣ ਦੇ ਬੜੇ ਮਾਹਿਰ ਹੁੰਦੇ ਹਨ। ਇਸ ਵਾਸਤੇ ਇਹ ਉਘ- 
ਪਤਾਲ ਦੀਆਂ ਮਾਰਦੇ ਰਹਿੰਦੇ ਹਨ ਤੇ ਜ਼ਮੀਨ-ਅਸਮਾਨ ਦੇ ਕੁਲਾਬੇ ਮਿਲਾਉਂਦੇ ਰਹਿੰਦੇ 
ਹਨ। ਅਜਿਹੇ ਬਦੇ ਸਿਰੇ ਦੇ ਟੱਲੇਬਾਜ਼ ਹੁੰਦੇ ਹਨ। ਇਹ ਅਜਿਹੇ ਬਹਾਨੇ-ਟਰਪੱਲੇ ਮਾਰਦੇ 

53/ ਹਸਦਿਆਂ ਦੇ ਘਰ ਵਸਦੇ 


ਹਨ ਕਿ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਦਿੰਦੇ ਹਨ। ਸਿਰੇ ਦੀ ਗੱਲ ਤਾਂ ਇਹ ਹੈ ਕਿ 
ਅਜਿਹੇ “ਸਾਈਆਂ ਕਿਤੇ ਵਧਾਈਆਂ ਕਿਤੇ” ਵਾਲੋਂ ਲੋਕਾਂ ਦੀ ਪ੍ਰਵਿਰਤੀ 'ਕੁੜ-ਕੁੜ ਕਿਤੇ 
ਤੇ ਆਂਡੇ ਕਿਤੇ” ਵਾਲੀ ਹੀ ਹੁੰਦੀ ਹੈ। 

ਇਹ ਪੰਗੇਬਾਜ਼ ਬੋਦੇ 'ਸੀਲ ਕੁਕੜ” ਦੀ ਨਸਲ ਦੇ ਹੈਦੇ ਹਨ। ਇਸ ਵਾਸਤੇ ਹੀ ਇਨ੍ਹਾਂ 
`ਤੇ ਸੀਲ ਕੁਕੜ ਤੇ ਖੁੱਡੇ ਦਾ ਖੰਅ” ਵਾਲਾ ਮੁਹਾਵਰਾ ਬੜਾ ਢੁਕਦਾ ਹੈ। ਬਸ ਬੁਨਿਆਦੀ 
ਤੱਰ 'ਤੇ ਇਨ੍ਹਾਂ ਦਾ ਕੌਮ “ਨਾ ਖੇਡਣਾ ਤੇ ਨਾ ਖੇਡਣ ਦੇਣਾ” ਬਸ ਘੁੱਤੀ 'ਚ ਮੁਤਣ 
ਜਿਹੀਆਂ ਅੜਿੱਕੇਬਾਜ਼ੀਆਂ ਖੜ੍ਹਾ ਕਰਨਾ ਹੋਦਾ ਹੈ। ਇਹ ਮਾੜੇ ਖਿਡਾਰੀਆਂ ਵਾਂਗੂੰ ਬਾਲ 
ਨੂੰ ਟੱਲਾ ਮਾਰ ਕੇ ਮੋਦਾਨ ਤੋਂ ਬਾਹਰ ਸੁਟਣ ਦੇ ਆਦੀ ਹੁੰਦੇ ਹਨ। ਫਿਰ ਇਸ ਤੋਂ ਵੀ ਅੱਗੇ 
ਵਧ ਕੇ ਚਲਦੀ ਖੇਡ ਨੂੰ ਖਰਾਬ ਕਰਨ ਵਾਸਤੇ ਖਿਦੋ ਨੂੰ ਛੱਪੜ ਵਿਚ ਵੀ ਸੁਟ ਦਿੰਦੇ ਹਨ। 
ਇਉਂ ਇਹ “ਚੰੜ-ਚਾਨਣ” ਆਪਣੇ ਹੀ ਕਿਸਮ ਦੇ ਲੱਲਰ ਲਾ ਕੇ ਕੋਈ “ਨਵਾਂ ਹੀ ਚੰਦ” 
ਚਾੜ੍ਹਦੇ ਰਹਿੰਦੇ ਹਨ। 

ਬਹਿਰਹਾਲ, ਔਤਿਤਾ ਇਨ੍ਹਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਸਾਡੇ ਸਮਾਜ ਵਿਚ 
ਅਜਿਹੀਆਂ ਮਾੜੀਆਂ ਪ੍ਰਵਿਰਤੀਆਂ, ਰੈਦੀਆਂ ਆਦਤਾਂ ਤੇ ਪੁੱਠੀਆਂ ਘਤਿਤਾਂ ਵਾਲੇ 
ਬੰਦੇ ਕਿਸੇ ਦਾ ਚੰਗਾ ਤਾਂ ਕੀ ਕਰਨਾ ਸੀ; ਸਗੋਂ ਇਹ ਕੋਈ ਚੰਗਾ ਕੌਮ ਕਰਨ ਬਾਰੇ ਸੋਚ ਵੀ 
ਨਹੀਂ ਸਕਦੇ। ਫਿਰ ਦੁਖ ਦੀ ਗੱਲ ਇਹ ਹੈ ਕਿ ਅਜਿਹੇ ਘਤਿਤੀ ਕਿਸਮ ਦੇ ਬੈਦੇ 'ਕੁੱਤੇ ਦੀ 
ਪੁਛ ਵਾਂਗੂੰ” ਕਦੇ ਛੇਤੀ ਕਿਤੇ ਸਿੱਧੇ ਨਹੀਂ ਹੈਦੇ। ਬਸ ਇਹ ਕਿਤੇ ਛਿੱਤਰਾਂ ਦੇ ਮਾਰੇ ਹੀ 
“ਡਰਦੇ ਹਰਿ-ਹਰਿ” ਕਰਦੇ ਹਨ। 

ਇਸ ਪ੍ਰਥਾਇ ਅਜਿਹੇ ਸ਼ਾਤਿਰ ਤੇ ਚਲਾਕ ਬੰਦਿਆਂ ਦੀ ਫਿਤਰਤ ਬਾਰੇ ਮੈਂ ਅਜ ਤੋਂ 
25-26 ਸਾਲ ਪਹਿਲਾਂ ਫ਼ਰੀਦਕੋਟ ਵਿਖੇ ਬਾਬਾ ਫ਼ਰੀਦ ਦੇ ਪੁਰਬ ਸਮੇਂ “ਨਿਉਂਦਾ ਬਾਬੇ ਨੂੰ” 
ਲੇਖ ਲਿਖਿਆ ਸੀ ਕਿ ਅਜਿਹੇ ਲੋਕ ਤਾਂ ਰੱਥ ਨਾਲ ਵੀ ਚੋਜ ਕਰਨੋਂ ਨਹੀਂ ਹਟਦੇ। ਇਹ 
ਲੌਕ ਰੱਬ ਘਰ ਵਿਚ ਵੀ ਚੜ੍ਹਾਵਾ ਇਉਂ ਚੜ੍ਹਾਉਂਦੇ ਹਨ ਕਿ ਜਿਵੇਂ ਰੱਬ 'ਤੇ ਕੋਈ 
ਅਹਿਸਾਨ ਕਰ ਰਹੇ ਹੋਣ। ਜੇ ਕਦੇ ਇਨ੍ਹਾਂ ਦੀ ਸੁਖਣਾ ਪੂਰੀ ਨਾ ਹੋਵੇ ਤਾਂ ਇਹ 'ਸਾਥੋਂ 
ਭੁੱਖਿਆਂ ਭਗਤੀ ਨਾ ਹੈਦੀ, ਆਹ ਫੜ੍ਹ ਮਾਲਾ ਆਪਣੀ” ਕਹਿਣ ਤੋਂ ਵੀ ਗੁਰੇਜ਼ ਨਹੀਂ 
ਕਰਦੇ। ਇਉ ਸਾਡਾ ਰੱਬ ਨਾਲ ਵੀ ਦੁਨਿਆਵੀ ਜਿਹਾ ਵਿਹਾਰ ਹੋ ਗਿਆ ਹੈ। ਅਸੀਂ 
ਦਰਵੇਸ਼ ਬੈਦਿਆਂ ਨੂੰ ਆਪਣੇ ਪਾਪਾਂ ਦੀ ਟੋਕਰੀ ਚੁੱਕਣ ਵਾਲੇ ਸਮਝ ਕੇ ਹੋਰ ਵੀ ਘੋਰ 
ਮੁਰਖਤਾ ਕਰਨੋਂ ਨਹੀਂ ਟਲਦੇ। ਫਿਰ ਸਾਡਾ ਤਾਂ ਇਹ ਵੀ ਪਤਾ ਨਹੀਂ ਕਿ ਅਸੀਂ ਆਪਣ 
ਮਿਹਰਬਾਨ ਦੋਸਤਾਂ ਨੂੰ ਤਾਂ ਕਦੋਂ “ਹਮ ਬਾਜ਼ ਆਏ ਐਸੀ ਮੁਹਬਤ ਸੇ, ਉਠਾਉ ਪਾਨ-ਦਾਨ 
ਅਪਨਾ” ਕਹਿ ਕੇ ਪੱਲਾ ਝਾੜ ਲਈਏ। 

ਇਥੇ ਇਨ੍ਹਾਂ ਮਾੜੇ ਬੰਦਿਆਂ ਦੇ ਉਲਟ ਨੇ ਕਬਖਤ ਇਨਸਾਨਾਂ ਸਬੈਧੀ ਜ਼ਿਕਰਯੋਗ ਹੈ 
ਕਿ ਜੇ ਅਰਬੀ ਘੋੜਿਆਂ, ਨਗੰਰੀ ਬਲਦਾਂ, ਬਲਹੋਤਰੇ ਦੇ ਊਠਾਂ ਤੇ ਪਾਲਤੂ ਕੁੱਤਿਆਂ 
ਵਰਗੇ ਜਾਨਵਰਾਂ ਦੀ ਨਸਲ ਪਰਖੀ ਜਾਂਦੀ ਹੈ ਤਾਂ ਸਾਡੇ ਸਮਾਜ ਵਿਚ ਬੋਦਿਆਂ ਦੀ 

54/ ਹਸਦਿਆਂ ਦੇ ਘਰ ਵਸਦੇ 


ਨਸਲ ਤੇ ਖਾਨਦਾਨੀ ਨੂੰ ਤਾਂ ਕਦੇ ਬਹੁਤ ਹੀ ਅਹਿਮੀਅਤ ਦਿੱਤੀ ਜਾਂਦੀ ਸੀ। ਇਸ ਲਈ 
ਹੀ ਮਸ਼ਹੂਰ ਹੁੰਦਾ ਸੀ ਕਿ “ਧੀ ਘਰਾਣੇ ਦੀ ਤੇ ਬਲਦ ਲਾਣੇ ਦਾ” ਲੈਣਾ ਚਾਹੀਦਾ ਹੈ। 

ਸੋ ਇਥੇ ਗੱਲ ਚਲ ਰਹੀ ਸੀ ਕਿ ਸਾਡੀਆਂ ਪੁਰਾਣੀਆਂ ਲੰਕ-ਕਥਾਵਾਂ, ਕਹਾਣੀਆਂ 
ਤੇ ਕਿਦਵੌਤੀਆਂ ਵਿਚੋਂ ਹਾਸਰਸ ਤੋ ਇਲਾਵਾ ਹੋਰ ਵੀ ਕਈ ਬਹੁਤ ਹੀ ਸਿੱਖਿਆਦਾਇਕ 
ਤੇ ਅਜ਼ਮੁਦਾ ਭਾਵ ਅਜ਼ਮਾਏ ਹੋਏ ਨੁਸਖੇ ਮਿਲਦੇ ਹਨ। ਪਰ ਇਸ ਦੇ ਉਲਟ ਅਜ ਜ਼ਾਹਿਰ 
ਹੈ ਕਿ ਅੱਜ ਅਸੀਂ ਆਪਣੇ ਸਮਾਜ ਵਿਚ ਤਕਰੀਬਨ ਸਾਰੇ ਹੀ ਲਾਲਸੀ, ਲੋਂਭੀ ਤੇ 
ਲਾਲਚੀ ਪ੍ਰਵਿਰਤੀਆਂ ਦੇ ਜ਼ਰ-ਖਰੀਦ ਗੁਲਾਮ ਬਣੇ ਹੋਏ ਹਾਂ। ਫਿਰ ਸਿਤਮ ਇਹ ਹੈ ਕਿ 
ਅਸੀਂ ਆਪਣੇ ਗਿਰੇਬਾਨ ਔਦਰ ਝਾਤੀ ਮਾਰਨ ਦੀ ਬਜਾਏ ਦੁਜਿਆਂ ਦੇ ਨੁਕਸ ਕੱਢਦੇ 
ਫਿਰਦੇ ਹਾਂ। ਇਸ ਲਈ ਅਸੀਂ ਆਪ ਤਾਂ ਦੁੱਧ ਧੋਤੇ ਤੇ ਗੈਗਾ ਨਾਤ੍ਰੇ ਬਣੇ ਰਹਿੰਦੇ ਹਾਂ ਤੇ 
ਦੂਜੇ ਨੂੰ ਉਸ ਦੇ ਕੱਪੜੇ ਲਾਹ ਕੇ ਨੰਗਾ ਕਰਨ ਤਕ ਜਾਂਦੇ ਹਾਂ। 

ਮੁੱਕਦੀ ਗੱਲ ! ਅਸੀਂ ਸਾਰੇ ਹੀ ਆਪਣੀ ਨੈਤਿਕ ਤੇ ਸਮਾਜਿਕ ਜ਼ਿੰਮੇਵਾਰੀ ਤੋਂ ਟਾਲਾ 
ਵੱਟ ਰਹੇ ਹਾਂ। ਫਿਰ ਸਿਤਮ ਇਹ ਹੈ ਕਿ ਸਾਡੇ ਧਾਰਮਿਕ ਤੇ ਸਮਾਜਿਕ ਆਗੂ, ਅਜੋਕੀ 
ਲੀਡਰਸ਼ਿਪ ਤੇ ਪ੍ਰਸ਼ਾਸਨਿਕ ਵਿਵਸਥਾ ਗੈਰ-ਜ਼ਰੂਰੀ ਚੁਸਤ-ਚਲਾਕੀਆਂ ਦੇ ਰਾਹ ਪੈ ਕੇ 
ਆਪਣੀਆਂ ਗਲਤੀਆਂ ਦੀ ਜ਼ਿੰਮੇਵਾਰੀ ਸਮਾਜ ਦੇ ਸਿਰ ਮੜ੍ਹ ਰਹੀ ਹੈ। ਨਿਰਸੈਦੇਹ ਇਸ 
ਦਾ ਖਮਿਆਜ਼ਾ ਅੱਜ ਸਮੁੱਚਾ ਸਮਾਜ ਭੁਗਤ ਰਿਹਾ ਹੈ। 

ਖੈਰ! ਹਾਸਰਸ ਦੇ ਇਸ ਪ੍ਰਸੈਗ ਵਿਚ ਅੱਗੇ ਗੱਲ ਤੋਰੀਏ ਕਿ ਪੰਜਾਬੀ ਲੋਕਾਂ ਦੇ ਸਾਰੇ 
ਵਰਗਾਂ ਤੇ ਕਿਤਿਆਂ ਸਬੈਧੀ ਬੜੇ ਹੀ ਰੌਚਿਕ , ਮਜ਼ਾਕੀਆ ਤੇ ਦਿਲਚਸਪ ਕਿੱਸੇ ਸੁਣਨ ਨੂੰ 
ਮਿਲਦੇ ਹਨ। ਪੰਜਾਬੀ ਲੋਕ ਸੁਭਾਅ ਦੇ ਪੱਖੋਂ ਮੰਜੀ ਤੇ ਆਪਣੀ ਹੀ ਧੰਨ ਦੇ ਮਾਲਕ ਹੁੰਦੇ 
ਹਨ। ਇਹ ਆਪਣੀ ਹੀ ਮੌਜ ਵਿਚ ਰਹਿੰਦੇ ਹਨ, ਜਿਸ ਕਰਕੇ ਇਹ ਲਾਫਟਰ ਸ਼ੋਅ ਜਿਹੇ 
ਪ੍ਰੰਗਰਾਮਾਂ ਨੂੰ ਦੇਖਦੇ ਹੋਏ ਵੀ ਗੀਭੀਰ ਹੋ ਸਕਦੇ ਹਨ। ਫਿਰ ਇਨ੍ਹਾਂ ਨੂੰ ਆਮ ਤੰਰ 'ਤੇ ਕਿਸੇ 
ਗੱਲ ਦਾ ਔਤਰੀਵ ਭਾਵ ਦੇਰ ਨਾਲ ਹੀ ਸਮਝ ਆਉਂਦਾ ਹੈ। ਸਗੋਂ ਕਈ ਬੈਦੇ ਇਹੋ-ਜਿਹੇ 
ਵੀ ਹੁੰਦੇ ਹਨ ਕਿ ਉਹ ਹਾਸੇ-ਮਖੰਲ ਦੀ ਕੋਈ ਗੱਲ ਸੁਣਨ ਉਪਰਤ ਵੀ ਆਪਣਾ 
ਕੁੜੱਤਣੀ ਹਾਵ-ਭਾਵ ਨਹੀਂ ਛੱਡਦੇ ਕਿ ਜਿਵੇਂ ਉਨ੍ਹਾਂ ਨੇ ਕੋਈ ਹਰੀ ਮਿਰਚ ਖਾਧੀ ਹੋਵੇ । 

ਬਹਿਰਹਾਲ, ਪਰ ਇਸ ਦੇ ਉਲਟ ਜੇ ਕਿਤੇ ਆਮ ਪੰਜਾਬੀ ਲੋਕਾਂ ਨੂੰ ਕਿਸੇ ਡੂੰਘੀ ਗੱਲ 
ਵਜਾਉਂਦੇ ਵੇਖਿਆ ਜਾ ਸਕਦਾ ਹੈ। ਇਨ੍ਹਾਂ ਬਾਰੇ ਮਸ਼ਹੂਰ ਹੈ ਕਿ ਇਹ ਕਿਸੇ ਵਿਆਹ-ਸ਼ਾਦੀ 
`ਤੇ ਤਾਂ ਭਾਵੇਂ ਆਪਣੇ ਫੁਫੜ ਦੇ ਕਹਿਣ 'ਤੇ ਵੀ ਨਾ ਨੱਚਣ, ਪਰ ਜੇ ਕਿਤੇ ਆਪਣੀ ਮੱਜ 
ਵਿਚ ਆ ਜਾਣ ਤਾਂ ਫਿਰ ਕੋਈ ਵੱਡੀ ਗੱਲ ਨਹੀਂ ਕਿ ਇਹ ਰੇਡੀਉ ਜਾਂ ਟੈਲੀਵੀਜ਼ਨ ਤੇ 
ਖ਼ਬਰਾਂ ਸੁਣ ਕੇ ਹੀ ਭੈਗੜਾ ਹੀ ਪਾਉਣ ਲੱਗ ਪੇਣ। 

ਇਸ ਸਬੈਧ ਵਿਚ ਅਜਕੱਲ੍ਹ ਦੀ ਗੱਲ ਹੀ ਲੈ ਲਈਏ ਤਾਂ ਅਸੀਂ ਹੁਣ ਅਣ-ਔਲਾਨੇ 
ਬਿਜਲੀ ਦੇ ਕੱਟਾਂ ਤੋਂ ਬਾਅਦ ਬਿਜਲੀ ਆਉਣ 'ਤੇ ਸਭ ਤੋਂ ਵੱਧ ਖੁਸ਼ੀ ਮਨਾਉਂਦੇ ਹਾਂ। ਬਸ 

55/ ਹਸਦਿਆਂ ਦੇ ਘਰ ਵਸਦੇ 


ਜਦੋਂ ਲਾਈਟ ਆਉਂਦੀ ਹੈ ਤਾਂ ਹਰ ਪਾਸੇ 'ਬਿਜਲੀ ਆ ਗਈ ਉਏ: ਬਿਜਲੀ ਆ ਗਈ” ਦੇ 
ਨਗਾਰੇ-ਹੋਕੇ ਵਜਦੇ ਸੁਣਦੇ ਹਨ। ਹੋਰ ਤਾਂ ਹੋਰ, ਬਿਜਲੀ ਆਉਣ 'ਤੇ ਕਈ ਛੋਟੇ ਗਲੀ- 
ਮਹੱਲਿਆਂ ਵਿਚ ਤਾਂ ਲਾਈਟ ਆ ਗਈ; ਬੱਤੀ ਆ ਗਈ” ਜਿਹੇ ਸਮੂਹਿਕ ਧਮੱਚੜਾਂ ਤੇ 
ਗਾਉਣ ਦਾ ਨਾਦ ਹੁਣ ਸੁਣਨ ਨੂੰ ਮਿਲਦਾ ਹੈ। 

ਪਰ ਇਥੇ ਹੀ ਇਕ ਇਹ ਵੀ ਸਮਝਣ ਵਾਲੀ ਗੱਲ ਹੈ ਕਿ ਪੈਜਾਬੀਆਂ ਦੇ ਸੁਭਾਅ 
ਵਿਚ ਹੁਣ ਸਬਰ-ਸਕੂਨ ਦੀ ਥਾਂ ਬੇਚੈਨੀ ਤੇ ਪਰੇਸ਼ਾਨੀ ਦੀ ਇਕ ਮਾੜੀ ਸਿਮਤ ਵਧ 
ਰਹੀ ਹੈ। ਇਹ ਤਾਂ ਠੀਕ ਹੈ ਕਿ ਜਦੋਂ ਬਿਜਲੀ ਆਉਂਦੀ ਹੈ ਤਾਂ ਹਰ ਕਿਸੇ ਨੂੰ ਖੁਸ਼ੀ ਹੁੰਦੀ 
ਹੈ, ਪਰ ਜਦੋਂ ਬਿਜਲੀ ਜਾਂਦੀ ਹੈ ਤਾਂ ਅਸੀਂ ਸਾਰੇ ਹੀ ਰੋਪੜੀਆਂ ਦੀ ਭਾਸ਼ਾ ਵਿਚ 
“ਬਿਜਲੀ ਭੱਜ ਗਈ, ਬਿਜਲੀ ਦੰੜ ਗਈ” ਜਿਹਾ ਲੋੜੋ' ਵੱਧ ਸ਼ੋਰਗੁਲ ਤੇ ਰੱਲਾ-ਰੱਪਾ 
ਪਾਉਣ ਲਗਦੇ ਹਾਂ। 

ਅਸੀਂ ਸਾਡੀ ਅਜੋਕੀ ਜੀਵਨ ਸ਼ੈਲੀ ਦੇ ਅਨੁਸਾਰ ਕੋਈ ਮਾੜੀ ਜਿਹੀ ਸੁਖ-ਸੁਵਿਧਾ 
ਖੁਸਣ 'ਤੇ ਹੱਦੋਂ ਵੱਧ ਨਿਰਾਸ਼, ਉਦਾਸ ਤੇ ਦਿਲਗੀਰ ਹੋ ਜਾਂਦੇ ਹਾਂ। ਸਾਨੂੰ ਬਿਜਲੀ ਜਾਣ 
ਵਰਗੀ ਆਮ ਘਟਨਾ ਵੀ ਅਣਹੋਣੀ ਬਣੀ ਦਿਸਦੀ ਹੈ, ਜਿਸ ਕਰਕੇ ਸਾਨੂੰ ਇਕ ਤਰਲੋਂ- 
ਮੱਛੀ ਤੇ ਤੜਫਣੀ ਜਿਹੀ ਲੱਗ ਜਾਂਦੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਸਾਨੂੰ ਬਿਜਲੀ 
ਜਾਣ ਦਾ ਕਰੈਟ 440 ਵੋਲਟ ਵਾਂਰਹੀ ਲਗਦਾ ਹੈ। ਬਿਜਲੀ ਦਾ ਕਰੈਟ ਤਾਂ ਕਿਸੇ ਇਕੜ- 
ਦੁਕੜ ਮੋਦਭਾਗੇ ਨੂੰ ਹੀ ਲਗਦਾ ਹੈ, ਪਰ ਬਿਜਲੀ ਜਾਣ ਦਾ ਝਟਕਾ ਤਾਂ ਦੇਸ਼ ਦੇ ਕੋਨੋਂ- 
ਕੋਨੇ ਤੇ ਹਰ ਗਲੀ-ਮਹੱਲੇ ਵਿਚ ਖਲਬਲੀ ਤੇ ਕੋਹਰਾਮ ਮਚਾ ਦਿੰਦਾ ਹੈ। 

ਬਸ ਸਾਡੇ ਸਭ ਦੇ ਮਨਾਂ ਵਿਚ ਬਿਜਲੀ ਜਾਣ ਦੀ ਤਲ-ਬਲੀ ਭਾਵ ਤੜਫਣੀ 
ਚਿੰਘਾੜਾਂ ਮਾਰ ਉਠਦੀ ਹੈ ਤੇ ਬਿਜਲੀ ਦੀ ਉਡੀਕ ਦੀ ਸ਼ਿੱਦਤ ਹਰ ਮਨ ਨੂੰ ਬੇਚੈਨ ਕਰ 
ਦਿੰਦੀ ਹੈ। ਇਉਂ ਫਿਰ ਅਸੀਂ ਬਿਜਲੀ ਵਾਲਿਆਂ ਨੂੰ ਕੱਪੜਿਉ' ਬਾਹਰ ਹੋ ਕੇ ਪੂਰੀ ਤਲਖੀ 
ਵਿਚ ਗਾਲਾਂ ਕੱਢਦੇ ਹੋਏ ਕੱਛੇ-ਬੁਨੈਣ ਵਿਚ ਹੀ ਘਰੋਂ ਬਾਹਰ ਆ ਖੜ੍ਹਦੇ ਹਾਂ। ਫਿਰ ਅਸੀਂ 
ਬੁਅ-ਪਾਰ੍ਹਿਆ ਤੇ ਹਾਏ-ਹਾਇਆ ਦਾ ਹੋ-ਹੱਲਾ ਤੇ ਵਾਵੇਲਾ ਇੰਨਾਂ ਮਚਾ ਦਿੰਦੇ ਹਾਂ ਕਿ 
ਇਸ ਦੇ ਨਜ਼ਾਰੇ ਵੇਖਣ ਵਾਲੇ ਹੀ ਹੁੰਦੇ ਹਨ। 

ਹੁਣ ਆਪਾਂ ਸੋਚ ਕੇ ਵੇਖੀਏ ਕਿ ਜੇ ਕਿਸੇ ਦੀ ਘਰਵਾਲੀ ਆਪਣੇ ਪੇਕੇ ਜਾਂ 
ਰਿਸ਼ਤੇਦਾਰੀ ਵਿਚ ਚਲੀ ਜਾਵੇ ਤਾਂ ਅਸੀਂ ਇਸ ਸਬੰਧੀ ਕਿਸੇ ਨਾਲ ਗੱਲ ਵੀ ਨਹੀਂ ਕਰਦੇ; 
ਸਗੋਂ ਅਸੀਂ ਆਮ ਤੌਰ 'ਤੇ ਮਨੋਂ-ਮਨੀਂ ਖੁਸ਼ ਹੁੰਦੇ ਹਾਂ ਕਿ ਹੁਣ ਕੁਝ ਦਿਨ ਲਈ ਆਪਣੇ ਕਿਸੇ 
ਅਵੱਲੇ ਜਿਹੇ ਸ਼ੌਕ ਦਾ ਝੱਸ ਪੁਰਾ ਕਰਕੇ ਆਪਣਾ ਚਿਤ ਰਾਜ਼ੀ ਕਰਾਂਗੇ। ਇਸ ਵਾਸਤੇ 
ਅਸੀਂ ਕਦੇ ਵੀ ਆਪਣੀ ਅਰਧਾਂਗਣੀ ਦੇ ਵਾਪਸ ਆਉਣ ਦੀ ਉਡੀਕ ਨਹੀਂ ਕਰਦੇ। ਸਾਨੂੰ 
ਖੁਦ ਹੀ ਚਾਨਣਾ ਹੈ ਕਿ ਅਸੀਂ ਕਿਤੇ ਅੜੇ-ਥੁੜੇ ਹੀ ਘਰਵਾਲੀ ਦੀ ਮਾੜੀ-ਮੋਟੀ ਹੀ 
ਉਡੀਕ ਕਰਦੇ ਹਾਂ ਕਿਉਂਕਿ ਉਸ ਬਿਨਾਂ ਸਾਡਾ ਕੋਈ ਹੋਰ ਗੁਜ਼ਾਰਾ ਵੀ ਨਹੀਂ ਹੈ। ਪਰ ਇਸ 
ਦੇ ਉਲਟ ਜਦੋਂ ਬਿਜਲੀ ਚਲੀ ਜਾਂਦੀ ਹੈ ਤਾਂ ਹਰ ਬੈਦਾ ਹਰ ਪਲ ਰਹਿ-ਰਹਿ ਕੇ ਬਿਜਲੀ ਦੇ 

56/ ਹਸਦਿਆਂ ਦੇ ਘਰ ਵਸਦੇ 


ਇੰਤਜ਼ਾਰ ਵਿਚ ਬੁਥੜ ਉਤਾਂਹ ਨੂੰ ਚੁਕ ਕੇ ਵੇਖਦਾ ਹੈ ਕਿ ਸ਼ਾਇਦ ਕੋਈ ਲਾਟੂ ਜਗ ਪਵੇ 
ਜਾਂ ਕੋਈ ਪੱਖਾ ਹੀ ਆਪਣੇ ਖੋਭ ਹਿਲਾ ਲਵੇ। 

ਇਉਂ ਫਿਰ ਜੇ ਕਿਤੇ ਅਸੀਂ ਗੁਆਂਢੀਆਂ ਨੂੰ ਅਗੇ-ਪਿਛੇ ਬੁਲਾਉਂਦੇ ਨਾ ਵੀ ਹੋਈਏ ਤਾਂ 
ਵੀ ਆਪਣੀ ਇਸ ਜੋਗੀ ਜਿਹੀ ਮਾਨਸਿਕ ਜੱਦੋ-ਜਹਿਦ ਵਿਚ ਅਸੀਂ ਆਂਢ-ਗੁਆਂਢ 
ਨਾਲ ਮਿਲ ਕੇ “ਬਿਜਲੀ ਪਤਾ ਨਹੀਂ ਕਦੋਂ ਆਊਗੀ” ਜਿਹੀ ਹਾਲ-ਪਾਰ੍ਹਿਆ ਡੇ ਬੁਹ- 
ਪਾਰ੍ਹਿਆ ਮਚਾ ਦਿੰਦੇ ਹਾਂ। ਇਥੋਂ ਤਕ ਕਿ ਅਸੀਂ ਬਿਜਲੀ ਦੇ ਦਫ਼ਤਰਾਂ ਦੀਆਂ ਤਾਰਾਂ- 
ਘਟੀਆਂ ਤਾਂ ਖੜਕਾਉਂਦੇ ਹੀ ਹਾਂ, ਸਗੋਂ ਇਸ ਸਬੰਧ ਵਿਚ ਅਸੀਂ ਤਾਂ ਸਰਕਾਰ ਦੀ ਮਾੜੀ 
ਕਾਰਗੁਜ਼ਾਰੀ ਦੇ ਵਿਰਧ ਗਿਲੇ-ਸ਼ਿਕਵਿਆਂ ਤੇ ਸ਼ਿਕਾਇਤਾਂ ਦਾ ਹੜ੍ਹ ਹੀ ਲਿਆ ਦਿੰਦੇ ਹਾਂ। 

ਖੈਰ! ਹੁਣ ਲੋਕਾਂ ਨੇ ਵੀ ਸਰਕਾਰ ਨੂੰ ਚੂਨਾ ਲਾਉਣ ਵਾਸਤੇ ਬਿਜਲੀ ਦੀ ਚੋਰੀ 
ਵਾਸਤੇ ਕੁੰਡੀ ਪ੍ਰੈਕਟਿਸ ਸ਼ਰ ਕਰ ਲਈ ਹੈ। ਇਸ ਦਾ ਮਤਲਬ ਇਹ ਹੈ ਕਿ ਬਿਜਲੀ ਦੀਆਂ 
ਤਾਰਾਂ ਤੋਂ ਸਿੱਧੀ ਕੁੰਡੀ ਜੋੜ ਕੇ ਆਪਣੇ ਘਰਾਂ ਤੇ ਖਾਸ ਕਰਕੇ ਟਿਊਬਵੈਲਾਂ 'ਤੇ ਬਿਜਲੀ 
ਦਾ ਅਜਿਹਾ ਜੁਗਾੜ ਕਰ ਲਿਆ ਹੈ ਕਿ ਹੁਣ ਜਿਹੜੀ ਮਾੜੀ-ਮੋਟੀ ਬਿਜਲੀ ਆਉਂਦੀ ਵੀ 
ਹੈ ਤਾਂ ਉਸ ਦਾ ਵੀ ਬਿਲ ਨਹੀਂ ਆਉਂਦਾ। ਇਸ ਤਰ੍ਹਾਂ ਹੀ ਫੁਡ ਸਪਲਾਈ, ਪਨਸਪ, 
ਮਾਰਕਫੈੱਡ, ਵੇਅਰ ਹਾਊਸਿੰਗ ਤੇ ਐੱਫ.ਸੀ.ਆਈ. ਮਹਿਕਮਿਆਂ ਦੇ ਮੁਲਾਜ਼ਮਾਂ ਨੇ ਬੋਰੀਆਂ 
ਵਿਚੋਂ ਕਣਕ ਕੱਢਣ ਵਾਸਤੇ ਕੁੰਡੀ ਪ੍ਰੇਡ ਦੀ ਪ੍ਰਥਾ ਚਲਾ ਰੱਖੀ ਹੈ। ਇਉ' ਹੀ ਆਬਕਾਰੀ 
ਵਿਭਾਗ ਦੀਆਂ ਨਜ਼ਰਾਂ ਹੇਠ ਦਾਰੁ ਕੱਢਣ ਵਾਲਿਆਂ ਨੇ “ਲਾਹਣ” ਤੋਂ “ਦੇਸੀ ਦਾਰੂ” ਕੱਢਣ 
ਦੀ ਵਧੀਆ ਤੋਂ ਵਧੀਆ ਜੁਗਾੜਬੈਦੀ ਕਰ ਰੱਖੀ ਹੈ। ਫਿਰ ਇਹ ਲੋਕ ਘਰ ਦੀ ਕੱਢੀ ਦਾਰੂ 
ਨੂੰ ਸਕੰਚ ਦੀਆਂ ਬੋਤਲਾਂ ਵਿਚ ਭਰਨ ਤੇ ਹੋਰ ਤਾਂ ਹੋਰ; ਮਹਿੰਗੇ ਤੋਂ ਮਹਿੰਗੇ ਕੈਮੀਕਲ ਨਸ਼ੇ 
ਤੇ ਡਰੱਗਜ਼ ਬਣਾਉਣ ਦਾ ਕੌਮ ਵੀ ਸਰਕਾਰ ਦੇ ਨੱਕ ਹੇਠ ਕਰਕੇ ਪੈਜਾਬ ਦੇ ਮਾਪਿਆਂ ਦੀ 
ਹਿਕ 'ਤੇ ਦੀਵਾ ਬਾਲ ਰਹੇ ਹਨ। 

ਇਉਂ ਹੀ ਹੁਣ ਜੇ ਲੱਗਦੇ ਹਥ ਖਾਣ-ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟ ਦੀ 
ਗੱਲ ਵੀ ਕਰ ਲਈਏ ਤਾਂ ਕਿਹਾ ਜਾ ਸਕਦਾ ਹੈ ਕਿ ਪਹਿਲਾਂ ਦੋਧੀ ਦੁਧ ਵਿਚ ਪਾਣੀ 
ਪਾਉਂਦੇ ਸਨ; ਪਰ ਹੁਣ ਗਜ਼ਬ ਖੁਦਾ ਦਾ ਕਿ ਉਹ ਪਾਣੀ ਵਿਚ ਦੁਧ ਮਿਲਾਉਂਦੇ ਹਨ। 
ਦੋਧੀ ਤੇ ਹਲਵਾਈ ਹੁਣ ਪਾਣੀ ਵਿਚ ਮਾੜਾ-ਮੋਟਾ ਦੁਧ ਤੇ ਛਟਾਕੀ-ਪਾਈਆ ਯੁਰੀਆ 
ਖਾਦ ਸਿਰਫ਼ ਪਾਣੀ ਨੂੰ ਦੁਧ ਵਾਲੀ ਰੋਗਤ ਦੇਣ ਲਈ ਪਾਉਂਦੇ ਹਨ। ਬਾਕੀ ਦੁਧ ਤੇ ਖੋਏ 
ਦੀਆਂ ਬਣੀਆਂ ਮਠਿਆਈਆਂ ਵਿਚ ਮਾਵੇ ਦੇ ਤੌਰ 'ਤੇ ਹੋਰ ਕੀ-ਕੀ ਅੱਲਮ-ਗੱਲਮ ਪੈਂਦਾ 
ਹੈ, ਇਹ ਤਾਂ ਸਾਡੇ ਮਾਹਿਰ ਮਿਲਾਵਟਖੋਰ ਹੀ ਜਾਨਣ। 

ਫਿਰ ਇਸ ਤਰ੍ਹਾਂ ਹੀ ਸਾਡੇ ਪੈਸਾਰੀ ਤੇ ਦੁਕਾਨਦਾਰ ਮਸਾਲਿਆਂ ਵਿਚ ਲਾਲ 
ਮਿਰਚ ਦੀ ਥਾਂ ਲਾਲ ਰੋਗ, ਗਰਮ ਮਸਾਲਿਆਂ ਦੀ ਥਾਂ 'ਤੇ ਗਧਿਆਂ-ਘੋੰੜਿਆਂ ਦੀ 
ਲਿੱਦ ਅਤੇ ਹਲਦੀ ਦੀ ਥਾਂ ਪੀਲਾ ਰੈਗ ਪਾ ਕੇ ਆਪਣੀ ਬੇਈਮਾਨੀ ਦੀ ਕਮਾਈ ਨੂੰ 
ਚੋਖੀ ਰੋਗਤ ਦੇ ਰਹੇ ਹਨ। ਇਉਂ ਹੀ ਚੱਲਾਂ ਤੇ ਦਾਲਾਂ ਵਿਚ ਕਿਣਕਾ-ਕੰਕਰ ਮਿਲਾਉਣਾ 

57/ ਹਸਦਿਆਂ ਦੇ ਘਰ ਵਸਦੇ 


ਤਾਂ ਸਾਡੇ ਵਪਾਰੀ ਵਰਗ ਦਾ ਤਕਰੀਬਨ ਨੇਮ-ਧਰਮ ਹੀ ਬਣ ਗਿਆ ਹੈ। ਬਾਕੀ ਇਹ 
ਮਿਲਾਵਟਖੋਰ ਇਸ ਸਬੈਧ ਵਿਚ ਹੋਰ ਕਿਹੜੇ ਹਥਕੰਡੇ ਵਰਤਦੇ ਹਨ, ਉਹ ਤਾਂ “ਰਾਮ 
ਦੀਆਂ ਰਾਮ ਹੀ ਜਾਣੇ।” 

ਅਜਿਹੀਆਂ ਜੀਵਨ-ਘਾਤਿਕ ਮਾੜੀਆਂ ਕਰਤੂਤਾਂ ਤੇ ਵਹਿਵਤਾਂ ਤੋਂ ਪਹਿਲਾਂ ਅਜਕਲੂ 
ਦੁੱਧ ਵੇਚਣ ਵਾਲੇ ਪਰਿਵਾਰ ਤੇ ਡੇਅਰੀਆਂ ਵਾਲੇ ਆਪਣੀਆਂ ਮੱਝਾਂ, ਗਾਈਆਂ ਤੇ ਇਥੋਂ 
ਤਕ ਕਿ ਬੱਕਰੀਆਂ ਤੋਂ ਵੀ ਵੱਧ ਦੁਧ ਲੈਣ ਵਾਸਤੇ ਆਪਣੇ ਦੁਧਾਰਆਂ ਨੂੰ ਸਿਹਤ ਨਾਸ਼ਕ 
ਜ਼ਹਿਰੀਲੇ ਕੈਮੀਕਲਾਂ ਦੇ ਟੀਕੇ ਲਾਉਂਦੇ ਹਨ। ਇਸ ਤਰ੍ਹਾਂ ਲੋਕਾਈ ਪੁਰਾਣੇ ਸਮਿਆਂ ਤੋਂ ਹੀ 
ਜਿਸ ਦੁਧ ਜਿਹੀ ਨਿਆਮਤ ਨੂੰ ਬਸ ਸਿਹਤ ਵਰਧਕ ਅਮਿਤ ਜਾਣ ਕੇ ਪੀ ਰਹੀ ਸੀ, ਹੁਣ 
ਉਹ ਹੀ ਦੁਧ ਸਾਡੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ। 

ਸਾਨੂੰ ਸਭ ਨੂੰ ਜੁਗਾੜਬੰਦੀ ਦੇ ਪ੍ਰਸੈਗ ਵਿਚ ਵਧੀਆ ਲੁਹਾਰਾ-ਤਰਖਾਣਾਂ ਆਉਂਦਾ 
ਹੈ। ਸਾਡੇ ਕਿਰਸਾਣ ਵੀ ਹੁਣ ਕੱਦੂਆਂ ਤੇ ਤੋਰੀਆਂ ਨੂੰ ਰਾਤੋ-ਰਾਤ ਵੱਡਾ ਕਰਨ ਵਾਸਤੇ 
ਵੇਲਾਂ ਨੂੰ ਜ਼ਹਿਰੀਲੇ ਟੀਕੇ ਲਾਉਣ ਦਾ ਕੋਝਾ ਕੌਮ ਕਰ ਰਹੇ ਹਨ। ਅਜ ਅਸੀਂ ਖੁਦ ਤੇ 
ਡਾਕਟਰੀ ਸਲਾਹ ਅਨੁਸਾਰ ਹਰੀਆਂ ਸਬਜ਼ੀਆਂ ਤੇ ਸਲਾਦ ਖਾ ਰਹੇ ਹਾਂ; ਦਰਅਸਲ, ਉਹ 
ਸਲਾਦ ਘੱਟ ਤੇ ਉਸ ਵਿਚ 'ਗੜ ਵਿਚ ਮੋਹਰਾ ਦੇਣ” ਦੇ ਅਖਾਣ ਅਨੁਸਾਰ ਭਾਵ ਜ਼ਹਿਰ 
ਵੱਧ ਹੁੰਦਾ ਹੈ।ਮੁੱਕਦੀ ਗੱਲ ! ਸਾਡੀਆਂ ਇਸ ਤਰ੍ਹਾਂ ਦੀਆਂ ਨਿਤ-ਨਵੀਆਂ ਜੁਗਾੜਬੈਦੀਆਂ 
ਦੇ ਕੋਝੇ ਪ੍ਚਲਣ ਦੇ ਨਾਲ ਜਨ-ਸਿਹਤ ਦਾ ਨਾ-ਕਾਬਿਲੇ-ਮੁਆਫ਼ ਗੁਨਾਹ ਕਰਕੇ ਕੰਮ 
ਦਾ ਜਾਨੀ ਨੁਕਸਾਨ ਕਰ ਰਹੇ ਹਾਂ। 

ਇਸ ਤਰ੍ਹਾਂ ਹੀ ਸਾਡੇ ਦੇਸ਼ ਤੇ ਸਮਾਜ ਵਿਚ ਜੁਗਾੜਬੰਦੀ ਦੇ ਨਾਮ 'ਤੇ ਰੈਡੀਮੇਡ 
ਕੱਪੜੇ ਬਣਾਉਣ ਵਾਲੀਆਂ ਫੈਕਟਰੀਆਂ ਤੇ ਦਵਾਈਆਂ ਬਣਾਉਣ ਵਾਲੀਆਂ ਵੱਡੀਆਂ- 
ਵੱਡੀਆਂ ਫਰਮਾਂ 'ਬ੍ਰਾਂਡ ਦੇ ਨਾਮ” 'ਤੇ ਬੜੀ ਹੁਸ਼ਿਆਰੀ ਨਾਲ ਬ੍ਰਾਂਡਿਡ ਵਸਤਾਂ 'ਤੇ 'ਮੇਡ- 
ਇਨ?” ਦੀ ਥਾਂ 'ਮੇਡ-ਐਜ਼” ਲਿਖ ਰਹੀਆਂ ਹਨ। ਇਸ ਤਰ੍ਹਾਂ ਦੀਦਾ-ਦਨਿਸ਼ਤਾ ਚੋਰੀ- 
ਚਕਾਰੀ ਦੀ ਦਿਨ-ਦੀਵੀਂ ਖੁਲ੍ਹੀ ਖੇਡ ਖੇਡੀ ਜਾ ਰਹੀ ਹੈ। ਕਹਿੰਦੇ ਹਨ ਕਿ “ਚੋਰ ਚੋਰੀ ਤੋਂ 
ਜਾਏ, ਪਰ ਹੇਰਾਫੇਰੀ ਤੋਂ ਨਾ ਜਾਏ” ਬਿਲਕੁਲ ਹੁਣ ਇਸ ਅਨੁਸਾਰ ਸਾਡੇ ਇਹ ਹੇਰਾਫੇਰੀ 
ਮਾਸਟਰ ਅਤੇ ਖਾਸ ਕਰਕੇ ਨਸ਼ਿਆਂ ਦੇ ਤਸਕਰ ਸਰਕਾਰ ਤੇ ਲੋਕਾਂ ਦੀ ਹਿਕ 'ਤੇ ਰੋਜ਼ਾਨਾਂ 
ਹੀ ਮੁਗ ਦਲ ਰਹੇ ਹਨ। 

ਇਸ ਤੋਂ ਅਗੇ ਦੇਸ਼ ਵਿਚੋਂ ਨੌਜਵਾਨਾਂ ਨੂੰ “ਕਬੁਤਰਬਾਜ਼ਾਂ” ਵਲੋਂ ਪਰਿਦੇ-ਪੰਛੀ ਬਣਾ ਕੇ 
ਬਾਹਰਲੇ ਮੁਲਕਾਂ ਦੀਆਂ ਪ੍ਰਵਾਸੀ ਮੇਡੀਆਂ ਵਿਚ ਭੇਜਿਆ ਜਾ ਰਿਹਾ ਹੈ। ਫਿਰ ਕਾਲੇ ਧਨ 
ਕਿੰਨੀਆਂ ਹੀ ਵਿਆਹ-ਸ਼ਾਦੀਆਂ ਦੇ ਨਾਮ 'ਤੇ ਦੇਹ-ਵਪਾਰ ਜਿਹੀਆਂ ਗੈਰ-ਸਮਾਜਿਕ 
ਗਤੀਵਿਧੀਆਂ ਦੀਆਂ ਘਿਨੰਣੀਆਂ ਜੁਗਾੜਬੈਦੀਆਂ ਹੋ ਰਹੀਆਂ ਹਨ। ਫਿਰ ਸਿਤਮ ਇਹ ਹੈ 
ਕਿ ਆਮ ਲੋਕ ਨਾ ਤਾਂ ਇਨ੍ਹਾਂ ਸਮਾਜ-ਦੋਖੀਆਂ ਦੀਆਂ ਬਘਿਆੜੀ-ਚਾਲਾਂ ਜਾਣਦੇ ਹੀ 

58/ ਹਸਦਿਆਂ ਦੇ ਘਰ ਵਸਦੇ 


ਹਨ ਅਤੇ ਫਿਰ ਜੇ ਸਾਡਾ ਜਨ-ਸਧਾਰਨ ਇਨ੍ਹਾਂ ਸ਼ਾਤਿਰ ਤੇ ਮਾੜੇ ਅਨਸਰਾਂ ਦੀਆਂ 
ਲੂੰਬੜ-ਚਾਲਾਂ ਨੂੰ ਸਮਝਣਾ ਵੀ ਚਾਹੇ ਤਾਂ ਵੀ ਉਹ ਇਨ੍ਹਾਂ ਵੱਡੇ-ਵੱਡੇ ਮਗਰਮੰੱਛਾਂ 
ਵਰਗੇ “ਧਨਾਢਾਂ ਦੀ ਲੀਲਾ” ਸਮਝਣ ਦੇ ਸਮਰੱਥ ਹੀ ਨਹੀਂ ਹੈ। ਬਸ ਸਮਝ ਲਉ ਕਿ ਚੁਪ 
ਹੀ ਭਲੀ ਹੈ ਕਿਉਂਕਿ ਆਮ ਲੋਕ ਕੀ ਜਾਣ ਸਕਦੇ ਹਨ ਕਿ 'ਡੱਡਾਂ ਕਿਹੜੇ ਵੇਲੇ ਪਾਣੀ 
ਪੀਂਦੀਆਂ ਹਨ”। 

ਬਹਿਰਹਾਲ, ਸਾਡੀ ਸਰਕਾਰੀ ਤੇ ਪ੍ਰਸ਼ਾਸਨਿਕ ਵਿਵਸਥਾ ਵਿਚ ਬਾਹਲਾ ਕੌਮ ਤਾਂ 
ਜੁਗਲਬੋਦੀ ਤੇ ਜੁਗਾੜਬੈਦੀ ਨਾਲ ਹੀ ਹੋ ਰਿਹਾ ਹੈ। ਅਸੀਂ ਕਦੋਂ ਤੋਂ ਗਰੀਬੀ ਹਟਾਉਣ ਤੇ 
ਜਾਂ ਫਿਰ ਮਹਿੰਗਾਈ ਘਟਾਉਣ ਦੇ ਯਤਨ-ਪ੍ਰਯਤਨ ਕਰ ਰਹੇ ਹਾਂ, ਪਰ ਇਸ ਪ੍ਰਥਾਇ 
“ਅੱਗਾ ਦੰੜ ਤੇ ਪਿੱਛਾ ਚੰੜ” ਵਾਲੀ ਖੇਡ ਸਰਵਵਿਆਪਕ ਹੋ ਕੇ ਸਾਡੀਆਂ ਸਾਰੀਆਂ 
ਸਕੀਮਾਂ-ਸਬੀਲਾਂ ਨੂੰ ਚੰਪਟ ਕਰ ਰਹੀ ਹੈ। ਇਸ ਪ੍ਰਸੈਗ ਵਿਚ ਜੇ ਹੁਣ ਕੁਝ ਜੁਗਾੜਬੰਦੀ ਦੇ 
ਨਾਮ 'ਤੇ ਸਾਡੀ ਕੰਮੀ ਪੱਧਰ 'ਤੇ ਕੋਈ ਪ੍ਰਾਪਤੀ ਹੈ ਤਾਂ ਉਹ ਸਾਡੇ ਪ੍ਰਸ਼ਾਸਨ ਤੇ ਖਾਸ ਕਰਕੇ 
ਪੁਲਿਸ ਦੀ ਲੂਟ ਤੇ ਕੁਟ ਹੈ। ਸਾਡੇ ਪੁਲਿਸ ਵਾਲਿਆਂ ਦੇ 'ਘੁੰਗਰਆਂ ਵਾਲੇ ਪਟੇ” ਤੇ ਘੋਟਣੇ 
ਵਾਲੀ ਅਸਲੀ ਸੁਚਿੱਤਰ ਜੁਗਾੜਬੰਦੀ ਦਾ ਮੁਕਾਬਲਾ ਤਾਂ ਸੈਸਾਰ ਪੁਸਿੱਧ ਸਕਾਟਲੈਂਡ 
ਯਾਰਡ” ਦੀ ਪੁਲਿਸ ਵੀ ਨਹੀਂ ਕਰਦੀ। 

ਇਸ ਪ੍ਰਥਾਇ ਇਕ ਵਾਰ ਦੀ ਗੱਲ ਹੈ ਕਿ ਜਦੋਂ ਅਮਰੀਕਾ ਦਾ ਸਾਬਕਾ ਰਾਸ਼ਟਰਪਤੀ 
ਬਿਲ ਕਲਿੰਟਨ ਭਾਰਤ ਆਇਆ ਤਾਂ ਉਸ ਨੇ ਪੰਜਾਬ ਪੁਲਿਸ ਦੀ ਤੀਜੇ-ਚੰਥੇ ਦਰਜੇ ਦੀ 
ਇੰਨਟੈਰੋਗੇਸ਼ਨ ਦਾ ਨਜ਼ਾਰਾ ਆਪਣੇ ਅੱਖੀਂ ਵੇਖਿਆ ਤਾਂ ਉਸ ਦੇ ਸਾਹਮਣੇ ਇਕ ਇੰਨਟੇਰੋਗੇਸ਼ਨ 
ਸੈਂਟਰ ਤੋਂ ਬੱਕਰੀ ਦਾ ਮੇਮਣਾ ਪੇਸ਼ ਕੀਤਾ ਗਿਆ, ਜੋ ਮਿਆਂ-ਮਿਆਂ ਕਰਕੇ ਕਹਿ ਰਿਹਾ ਸੀ 
ਕਿ ਜਨਾਬ ਮੈਂ ਹਾਥੀ ਹਾਂ। ਬਹਿਰਹਾਲ, ਜਨਾਬ ਕਲਿੰਟਨ ਸਾਹਿਬ ਕਹਿਣ ਲੱਗੇ ਕਿ ਇਹ 
ਕਿਵੇਂ ਹੋ ਸਕਦਾ ਹੈ। ਬਸ ਉਦੋਂ ਹੀ ਪੁਲਿਸ ਵਾਲਿਆਂ ਦੀ 'ਪਟੇਬੋਦ ਕਵਾਇਦ” ਦਾ 
ਮਾਰਿਆ-ਕੁਟਿਆ ਇਕ ਹਾਥੀ ਉਨ੍ਹਾਂ ਸਾਹਮਣੇ ਆਇਆ ਤਾਂ ਉਹ ਕਲਿੰਟਨ ਨੂੰ ਨਤਮਸਤਕ 
ਹੋ ਕੇ ਨਮਸਕਾਰ ਕਰਨ ਤੋਂ ਬਾਅਦ ਕਹਿਣ ਲਗਾ ਕਿ ਤੁਹਾਨੂੰ ਐਵੇਂ ਹੀ ਕੋਈ ਭੁਲੇਖਾ ਲਗ 
ਰਿਹਾ ਹੈ ਕਿਉਂਕਿ ਜਿਸ ਨੂੰ ਤੁਸੀਂ ਮੇਮਣਾ ਸਮਝ ਰਹੇ ਹੋ, ਉਹ ਤਾਂ ਸੱਚੀ-ਮੁੱਚੀਂ ਹੀ ਹਾਥੀ ਹੈ 
ਅਤੇ ਮੈਂ ਅਸਲ ਵਿਚ ਬੱਕਰੀ ਦਾ ਜਾਇਆ ਮੇਮਣਾ ਹੀ ਹਾਂ। 

ਮੁੱਕਦੀ ਗੱਲ ! ਬਿਲ ਕਲਿੰਟਨ ਵੀ ਸਾਡੀ ਜੁਗਾੜਬੈਦੀ ਦੀਆਂ ਪ੍ਰਵਿਰਤੀਆਂ ਨੂੰ 
ਸਿਜਦਾ-ਸਲਾਮ ਕਰ ਗਿਆ ਤੇ ਉਹ ਜਾਂਦਾ ਹੋਇਆ ਕਹਿ ਗਿਆ ਕਿ ਤੁਸੀਂ ਅਮਰੀਕਾ 
ਤੋਂ ਜਿਹੜੀ ਵੀ ਤਕਨਾਲੋਜੀ ਲੈਣੀ ਹੈ, ਉਹ ਲੈ ਲਵੋਂ ; ਪਰ ਸਾਨੂੰ ਤੁਹਾਡੀ ਜੁਗਾੜਬੰਦੀ 
ਦਾ ਕੋਈ ਗੁਰ-ਮੋਤਰ ਦੇ ਦਿਉ। ਬਹਿਰਹਾਲ, “ਬਿੱਲੀ ਸ਼ੀਂਹ ਪੜਾਇਆ ਤੇ ਸ਼ੇਰ ਬਿੱਲੀ 
ਨੂੰ ਖਾਣ ਆਇਆ” ਦੀ ਲੋਕ ਸਿਆਣਪ ਤੋਂ ਸਬਕ ਲੈਦੇ ਹੋਏ, ਅਸੀਂ ਵੀ ਜੁਗਾੜਬੰਦੀ 
ਦਾ ਕੌਈ ਫਾਰਮੂਲਾ ਜਾਂ ਹੇਰਾਫੇਰੀ ਦਾ ਕੋਈ ਢੌਗਾ-ਵੰਗਾ ਕਲਿੰਟਨ ਦੇ ਪਿੜ-ਪੱਲੋਂ 
ਨਹੀਂ ਪਾਇਆ। 

59/ ਹਸਦਿਆਂ ਦੇ ਘਰ ਵਸਦੇ 


ਇਸ ਜੁਗਾੜਬੋਦੀ ਦੇ ਸਬੈਧ ਵਿਚ ਹੀ ਜ਼ਿਕਰ ਹੈ ਕਿ ਹੁਣ ਜਦੋਂ ਭਾਰਤ ਵਿਚ ਬੁਲਟ 
ਟਰੇਨ ਵਾਸਤੇ ਦੇਸ਼-ਵਿਦੇਸ਼ ਦੇ ਮਾਹਿਰਾਂ ਵਲੋਂ ਸਰਵੇਖਣ ਹੋ ਰਹੇ ਹਨ ਤਾਂ ਰੇਲ ਯਾਤਾਯਾਤ 
ਵਿਚ ਸਮੇਂ ਦੀ ਪਾਬਦੀ ਤੇ ਸਪੀਡ 'ਤੇ ਜ਼ੋਰ ਦਿਤਾ ਜਾ ਰਿਹਾ ਹੈ। ਅਮਰੀਕਾ ਤੋਂ ਯੂਰਪ ਤਕ 
ਦੇ ਦੇਸ਼ਾਂ ਨੇ ਮਨਿਆ ਹੈ ਕਿ ਪੈਜ ਤੋਂ ਦਸ ਮਿਟ ਤਕ ਦੀ ਦੇਰੀ ਨੂੰ ਉਹ ਲੋਕ ਵੀ ਦੂਰ ਨਹੀਂ 
ਕਰ ਸਕੇ। ਪਰ ਸਾਡੇ 'ਮਾਹਿਰ-ਪੱਟੁਆਂ” ਦੀ ਅਕਲ ਦੇ ਅਸ਼ਕੇ ਜਾਈਏ ਕਿ ਜਦੋਂ ਸਰਵੇਖਣ 
ਟੀਮ ਸਰਵੇ ਕਰਨ ਲਈ ਦਿੱਲੀ ਸਟੇਸ਼ਨ 'ਤੇ ਪਹੁੰਚੀ ਤਾਂ ਉਂਦੋਂ ਹੀ ਇਨ੍ਹਾਂ ਨੇ ਉਸ ਨੂੰ 
ਆਪਣੀ ਜੁਗਾੜਬੋਦੀ ਦਾ ਜਲਵਾ ਦਿਖਾ ਦਿਤਾ। ਮਾਹਿਰਾਂ ਦੀ ਟੀਮ ਨੇ 'ਢਕੀ ਰਿੰਝੇ ਤੇ 
ਕੋਈ ਨਾ ਬੁਝੇ” ਅਨੁਸਾਰ ਵਧੀਆ ਜੁਗਲਬੈਦੀ ਕਰਕੇ ਰਾਜਧਾਨੀ ਐਕਸਪ੍ਰੰਸ ਆਉਣ ਦਾ 
ਟਾਈਮ ਥੋੜ੍ਹਾ ਜਿਹਾ ਅੱਗੇ-ਪਿੱਛੇ ਕਰਕੇ ਇਉਂ ਸੈੱਟ ਕਰ ਦਿਤਾ ਕਿ ਗੱਡੀ ਮਿਟ-ਸਕਿੰਟ 
ਦੀ ਦੇਰੀ ਤੋਂ ਬਿਨਾਂ ਸਟੇਸ਼ਨ 'ਤੇ ਆ ਪੁਜੀ। ਹਾਲਾਂਕਿ ਐਦਰੁਨੀ ਗੱਲ ਤਾਂ ਇਹ ਸੀ ਕਿ 
ਇਹ ਟਰੇਨ ਤਾਂ ਪੂਰੇ ਬਾਰਾਂ ਘਟੇ ਲੇਟ ਚਲ ਰਹੀ ਸੀ। 

ਖੈਰ! “ਘੁੱਗੀ ਕੀ ਜਾਣੇ ਸਤਿਗੁਰ ਦੀਆਂ ਬਾਤਾਂ” ਜਿਹੇ ਸਾਡੇ ਇਕ ਲੋਕ ਸੂਤਰ 
ਅਨੁਸਾਰ ਅਜਿਹੀਆਂ ਅਨੈਤਿਕ ਅਲੋਕਾਰੀਆਂ ਦੀ ਆਮ ਵਿਚਾਰੇ ਲੋਕਾਂ ਨੂੰ ਤਾਂ ਕੀ ਸਮਝ 
ਆਉਣੀ ਹੈ, ਸਗੋਂ ਸਾਡੇ ਸਮਾਜ ਦੇ ਪੜ੍ਹੇ-ਲਿਖੇ ਤੇ ਖਾਸ ਕਰਕੇ ਬੁੱਧੀਜੀਵੀ ਵਰਗ ਨੂੰ ਵੀ 
ਇਨ੍ਹਾਂ 'ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ” ਜਿਹੀਆਂ ਭੱਦਰਕਾਰੀਆਂ ਦੀ ਸਮਝ ਨਹੀਂ 
ਆ ਰਹੀ। ਮੁੱਕਦੀ ਗੱਲ ! ਸਾਡੇ ਦੇਸ਼ ਵਿਚ ਵਾਪਰ ਰਹੇ ਅਜਿਹੇ ਭਾਣੇ ਭਾਵੇਂ ਕਿਸੇ ਵੀ 
ਸੁਰਤ ਵਿਚ ਵੀ ਠੀਕ ਨਹੀਂ ਹਨ, ਪਰ ਦੁਖ ਦੀ ਗੱਲ ਹੈ ਕਿ ਸਾਡੇ ਸਮਾਜ ਵਿਚ ਇਹ ਕੋਝਾ 
ਵਰਤਾਰਾ ਸ਼ਰੇਆਮ ਹੀ ਵਰਤ ਰਿਹਾ ਹੈ। ਸਾਡੀ ਰਾਤ-ਬਰਾਤੇ ਅਮੀਰ ਹੋਣ ਦੀ ਲਾਲਸਾ 
ਨਿਤ-ਨਵੇਂ ਅਨੈਤਿਕ ਤੇ ਗੈਰ-ਸਮਾਜਿਕ ਪੱਤਰਿਆਂ ਨੂੰ ਜਨਮ ਦੇ ਰਹੀ ਹੈ। ਇਸ ਪ੍ਰਥਾਇ 
ਸਾਨੂੰ ਨੂੰ ਰੀਸੋ-ਰੀਸ ਅਕਲ-ਵਿਹੁਣੇ ਮਾੜੇ ਕੰਮ ਕਰਨ ਦੀ ਹੋੜ ਲੱਗੀ ਰਹਿੰਦੀ ਹੈ। ਸਾਡੀ 
ਇਹ ਕਮਜ਼ੋਰੀ ਜੱਗ-ਜ਼ਾਹਿਰ ਹੈ ਤੇ ਫਿਰ ਸਾਡੀਆਂ ਸਰਕਾਰਾਂ ਤੇ ਪ੍ਰਸ਼ਾਸਨ ਵੀ ਇਸ 
ਸਬੈਧੀ ਮੋਨੀ-ਬਾਬਿਆਂ ਵਾਲਾ ਵਰਤ-ਵਤੀਰਾ ਬਣਾਈ ਬੈਠੀ ਹੈ। 

ਖੈਰ! ਇਸ ਚੰਗੀ-ਮਾੜੀ ਜੁਗਾੜਬੈਦੀ ਦੇ ਸਬੈਧ ਵਿਚ ਆਮ ਪੰਜਾਬੀਆਂ ਨੂੰ ਹਰ 
ਨਵੀਂ ਕਾਢ ਦੀ ਨਕਲ ਤੇ ਜੁਗਾੜਬੈਦੀ ਕਰਨ ਦੀ ਬੜੀ ਮੁਹਾਰਤ ਹੈ। ਜਦੋਂ ਮਰੂਤੀ ਕਾਰ 
ਆਈ ਤਾਂ ਇਨ੍ਹਾਂ ਨੇ ਆਵਜਾਈ ਵਾਸਤੇ ਗੱਡੇ 'ਤੇ ਕਿਰਲੌਸਕਰ ਡੀਜ਼ਲ ਇਜਣ ਰਖ ਕੇ 
“ਮਾਰਤਾ” ਬਣਾ ਲਿਆ। ਇਉਂ ਲੋਕਾਂ ਨੇ ਆਪਣੇ ਘਰ-ਪਰਿਵਾਰ ਤੇ ਸਕੂਲੀ ਬੱਚਿਆਂ ਦੇ 
ਸਕੂਲ ਜਾਣ ਦਾ ਵੀ ਜੁਗਾੜ ਕਰਕੇ ਪੰਜਾਬ ਰੋਡਵੇਜ਼ ਦੀਆਂ ਘਟ ਤੇ ਨਾਕਸ ਬੱਸਾਂ ਦੀ 
ਸ਼ਿਕਾਇਤ ਵੀ ਦੂਰ ਕਰ ਲਈ ਹੈ। 

ਇਸ ਜੁਗਾੜਬੋਦੀ ਦਾ ਸਭ ਤੋਂ ਵਧ ਫਾਇਦਾ ਤਾਂ ਸਰਕਾਰ ਨੂੰ ਇਹ ਹੋਇਆ ਕਿ ਹੁਣ 
ਤਕ ਵੀ ਉਸ ਦੇ ਆਵਾਜਾਈ ਦੇ ਸਸਤੇ ਤੇ ਸੁਚਾਰੁ ਸਾਧਨ ਵਜੋਂ ਮਾਰਤਿਆਂ ਨੇ ਪ੍ਰਸ਼ਾਸਨ 


60/ ਹਸਦਿਆਂ ਦੇ ਘਰ ਵਸਦੇ 


ਦਾ ਨਕ-ਨਮੁਜ ਢਕ ਰੱਖਿਆ ਹੈ। ਬੇਸ਼ੱਕ ਕਈ ਵਾਰ ਇਹ 'ਮਾਰੁਤੇ” ਨਿੱਕੇ-ਨਿਆਣਿਆਂ 
ਤੇ ਲੋਕਾਂ ਦੀ ਜਾਨ ਦਾ ਖੰਅ ਵੀ ਬਣੇ ਹਨ; ਪਰ 'ਚੋਰ ਦੀ ਮਾਂ ਤੇ ਕੋਠੀ ਵਿਚ ਮੁੰਹ” ਵਾਲੀ 
ਕਹਾਵਤ ਦੇ ਅਨੁਸਾਰ ਸਰਕਾਰ ਤੋ ਪ੍ਰਸ਼ਾਸਨ ਚੁੱਪ ਹੈ। ਸਗੋਂ ਸੋਚ ਕੇ ਵੇਖੀਏ ਕਿ ਪਬਲਿਕ 
ਵਲੋਂ ਕੀਤੇ ਗਏ ਅਜਿਹੇ ਜੁਗਾੜਬੈਦੀ ਦੇ ਸਹਾਇਕ ਸਾਧਨਾਂ ਸਬੈਧੀ ਸਰਕਾਰ ਬੋਲੇ ਵੀ ਤਾਂ 
ਕੀ ਬੋਲੇ। 


61/ ਹਸਦਿਆਂ ਦੇ ਘਰ ਵਸਦੇ 


ਜਦੋਂ ਖ਼ਲੀਲ ਖ਼ਾਂ ਘੁੱਗੀਆਂ ਉਡਾਉਂਦੇ ਸਨ 

ਹਾਸੇ ਠੱਠੇ ਦੇ ਇਸ ਪ੍ਰਸੈਗ ਵਿਚ ਸੱ ਹੱਥ ਰੱਸਾ ਤੇ ਸਿਰੇ ਤੇ ਰੈਢ ਵਾਲੀ ਗੱਲ ਇਹ 
ਹੈ ਕਿ ਮਨੁੱਖੀ ਫਿਤਰਤ ਵਿਚ ਹਾਸੇ-ਖੁਸ਼ੀ ਦੀ ਤਾਂਘ ਜਨਮਜਾਤ ਹੀ ਹੁੰਦੀ ਹੈ। ਇਸ ਦੇ 
ਉਲਟ ਬੋਦਾ ਅਣਸੁਖਾਵੇਂ ਹਾਲਾਤਾਂ ਤੇ ਦੁਖ-ਤਕਲੀਫ਼ ਵੇਲੇ ਅਕਸਰ ਹੀ ਲੋੜੋਂ ਵਧ 
ਤਿਲਮਿਲਾ ਉਠਦਾ ਹੈ। ਮਨੁੱਖੀ ਜੀਵਨ ਵਿਚ ਖੁਸ਼ੀਆਂ-ਖੇੜਿਆਂ ਦੇ ਸਬੈਧ ਵਿਚ ਇਹ ਵੀ 
ਕੁਦਰਤ ਦੀ ਬਖਸ਼ਿਸ਼ ਹੀ ਹੈ ਕਿ ਜ਼ਿੰਦਗੀ ਦੀਆਂ ਅੰਕੜਾਂ ਤੇ ਦੁਸ਼ਵਾਰੀਆਂ ਦੇ ਬਾਵਜੂਦ ਵੀ 
ਮਨੁੱਖੀ ਸਮਾਜ ਵਿਚ ਬਚਪਨ ਦੀਆਂ ਲੋਰੀਆਂ ਤੇ ਕੁਤਕੁਤਾੜੀਆਂ ਤੋਂ ਲੈ ਕੇ ਜਵਾਨੀ 
ਵਿਚ ਹਾਣੀਆਂ ਤੇ ਫਿਰ ਖਾਸ ਕਰਕੇ ਦਿਓਰਾਂ-ਭਰਜਾਈਆ ਦੇ ਚੋਹਲ-ਮੋਹਲ, ਮਸ਼ਗੂਲੇ 
ਤੇ ਗੋਲ ਮਸ਼ਕਰੀਆਂ ਬੋਦੇ ਦੇ ਸਮਾਜਿਕ ਜੀਵਨ ਵਿਚ ਖੁਸ਼ੀਆਂ-ਖੇੜਿਆਂ ਦਾ ਰੋਗ ਭਰਦੇ 
ਰਹਿੰਦੇ ਹਨ। 

ਦਰਅਸਲ ਬੋਦਾ ਆਪਣੀ ਖੁਸ਼ੀ ਵਾਸਤੇ ਆਪਣੇ ਗ੍ਰਹਿਸਥੀ ਦੇ ਬੋਝਲ ਕੈਮਾਂ-ਕਾਰਾਂ 
ਦੇ ਮਾਹੌਲ ਵਿਚ ਵੀ ਆਪਣੇ ਹੀ ਪਰਿਵਾਰ ਤੇ ਆਲੇ-ਦੁਆਲੇ ਵਿਚ ਬੁੜਿਆਂ-ਠੇਰਿਆਂ, 
ਸੱਸਾਂ-ਸੰਹਰਿਆਂ, ਜੇਠਾਂ, ਅੜਬ ਫੁਫੜਾਂ ਤੇ ਭਣਵਈਆਂ ਸਬੋਧੀ ਬੜੇ ਮਨੋਰੋਜਕ ਟੋਟਕੇ- 
ਬੋਲੀਆਂ ਘੜ੍ਹ ਲੈਂਦਾ ਹੈ। ਇਸ ਪ੍ਰਥਾਇ ਸਾਡੀਆਂ ਬਹੁਤੀਆਂ ਲੋਕ ਬੋਲੀਆਂ ਵਿਚ ਇਹ 
ਰਿਸ਼ਤੇ ਅਵੱਲੇ ਜਿਹੇ ਪਾਤਰ ਬਣੇ ਹੋਏ ਹਨ। ਇਸ ਸਬੋਧ ਵਿਚ ਵੰਨਗੀ ਮਾਤਰ ਕੁਝ ਕੁ 
ਬੋਲੀਆਂ ਇਸ ਪ੍ਰਕਾਰ ਹਨ:- 
ਦਿਉਰਾਂ ਬਾਰੇ :- 

ਮੇਰਾ ਦਿਓਰ ਬੜਾ ਟੁੱਟ ਪੈਣਾਂ, ਹਸਦੀ ਦੇ ਦੈਦ ਗਿਣਦਾ। 

ਲਿਆ ਦਿਓਰਾ ਤੇਰਾ ਕੁੜਤਾ ਧੋ ਦਿਆਂ, ਪਾ ਕੇ ਕਲਮੀ ਸ਼ੋਰਾ, 

ਵਿਚ ਭਰਜਾਈਆਂ ਦੇ, ਬੋਲ ਕਲਹਿਰੀ ਮੋਰਾ। 
ਜੇਠਾਂ ਬਾਰੇ :- 

ਛੜੇ ਜੇਠ ਨੂੰ ਲੱਸੀ ਨਹੀਂ ਦੇਣੀ ਤੇ ਦਿਓਰ ਭਾਵੇਂ ਮੱਝ ਚੰਘ ਜੇ। 

ਜੇਠ ਨੇ ਜਠਾਣੀ ਕੁਟੀ; ਸਾਰੀ ਕੁੜਤੀ ਪਾੜਤੀ ! 

62/ ਹਸਦਿਆਂ ਦੇ ਘਰ ਵਸਦੇ 


ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ, ਮੈਨੂੰ ਕਹਿੰਦਾ ਫੋਟ, 

ਜੇਠ ਨੂੰ ਅੱਗ ਲੱਗ ਜੇ, ਸਣੇ ਪਜਾਮੇ ਕੋਟ। 

ਇਉਂ ਹੀ ਸਾਡੇ ਸਮਾਜ ਵਿਚ ਨੂੰਹ-ਸੱਸ ਦੀ ਮੁਢ-ਕਦੀਮੀ ਆਪਸੀ ਤਕਰਾਰਬਾਜ਼ੀ 
ਦੇ ਕਾਰਨ ਨੂੰਹਾਂ ਦੀ ਆਪਣੀਆਂ ਸੱਸਾਂ ਤੋਂ ਮਨੋ-ਮਨੀਂ ਦੂਰੀ 'ਸੱਸ ਕੁੱਟਣੀ ਸੰਦੂਕਾਂ ਓਹਲੇ; 
ਨਿੰਮ ਦਾ ਘੜਾ ਦੇ ਘੋਟਣਾ” ਜਾਂ ਸੱਸ ਪਿੱਟਣੀ ਪਜੇਬਾਂ ਪਾ ਕੇ ਜੱਗ ਭਾਵੇਂ ਨਿੰਦਿਆਂ ਕਰੇ” 
ਜਿਹੀਆਂ ਸਾਡੀਆਂ ਲੋਕ-ਬੋਲੀਆਂ ਵਿਚ ਪਰਤਖ ਦਿਸਦੀ ਹੈ। ਫਿਰ ਖਾਸ ਕਰਕੇ ਵਿਆਹ- 
ਸ਼ਾਦੀ ਸਮੇਂ ਨਾਨਕੀਆਂ ਤੇ ਦਾਦਕੀਆਂ ਦੀਆਂ ਆਪਸੀ ਨੌਕਾਂ-ਝੋਕਾਂ, ਮਖੌਲ ਤੇ ਵਿਅਗ 
ਭਰੀਆਂ ਸਿੱਠਣੀਆਂ ਪੁਰਾਣੇ ਸਮਿਆਂ ਤੋਂ ਹੀ ਪ੍ਰਚਲਿਤ ਹਨ। ਬੇਸ਼ੱਕ ਹੁਣ ਜ਼ਮਾਨੇ ਬਦਲ 
ਗਏ ਹਨ, ਪਰ ਹਾਲੇ ਵੀ ਕਿਸੇ ਵਿਆਹ 'ਤੇ ਦਾਦਕੀਆਂ ਤੇ ਨਾਨਕੀਆਂ ਵਲੋਂ ਲੈ ਓਏ 
ਲੰਡੇ ਵਾਲਿਆ; ਦੇਹ ਓਏ ਲੰਡੇ ਵਾਲਿਆ” ਜਿਹੀਆਂ ਸਿੱਠਣੀਆਂ ਤੇ ਮਿਹਣਿਆਂ ਦੁਆਰਾ 
ਆਪਸੀ ਸੁਆਲ-ਜੁਆਬ ਸੁਣਨ ਵਾਲੇ ਹੀ ਹੈਦੇ ਹਨ। 

ਖੇਰ! ਸਾਡੇ ਸਮਾਜ ਵਿਚ ਇਉਂ' ਹੀ ਅੜਬ ਫੁਫੜਾਂ ਤੇ ਭਣਵਈਆਂ ਦੀਆਂ ਕਈ 
ਗੱਲਾਂ ਅਜਬੋ-ਗਜਬ ਹਨ। ਇਨ੍ਹਾਂ ਅਵੈੜੇ ਸੁਭਾਅ ਦੇ ਫੁਫੜਾਂ ਤੇ ਭਣਵਈਆਂ ਦੀ ਆਪਣੇ 
ਸੰਹਰੇ ਘਰਾਂ ਵਿਚ ਗੈਰਜ਼ਰੂਰੀ ਧੰਂਸ ਸਾਡੇ ਘਰ-ਘਰ ਦੀ ਕਹਾਣੀ ਹੈ। ਇਨ੍ਹਾਂ ਦੇ ਜੱਟੂ 
ਰਵੱਈਏ ਤੇ ਕਾਰੇ-ਵਾਰਿਆਂ ਸਬੰਧੀ ਅਜੀਬੋ-ਗਰੀਬ ਕਿੱਸੇ-ਕਹਾਣੀਆਂ ਆਮ ਹੀ ਸੁਣਨ 
ਨੂੰ ਮਿਲਦੇ ਹਨ। ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਕਿਤੇ ਸੁਣਦੇ ਸੀ ਕਿ ਜਦੋਂ ਸਾਡੇ ਇਕ ਫੁਫੜ 
ਜੀ ਨੇ ਸੰਹਰੇ ਆਉਣਾ ਤਾਂ ਉਨ੍ਹਾਂ ਦਾ ਫ਼ਰਮਾਨ ਹੈਦਾ ਸੀ ਕਿ ਜੇ ਦੇਰ ਰਾਤ ਗਈ ਪਿਡ 
ਵਿਚੋਂ ਰਿਨਣ-ਪਕਾਉਣ ਨੂੰ ਬੱਕਰਾ ਨਹੀਂ ਮਿਲਦਾ ਤਾਂ ਕੋਈ ਕੱਟਾ-ਵੱਛਾ ਹੀ ਬਣਾ 
ਲਉ। ਹੁਣ ਸੋਚੀਏ ਕਿ ਸਾਡੇ ਸਮਾਜ ਵਿਚ ਗਊ ਹੱਤਿਆ ਨੂੰ ਸਭ ਤੋਂ ਪਾਪੀ ਕੁਕਰਮ 
ਮਨਿਆ ਜਾਂਦਾ ਹੈ, ਪਰ ਫਫੜ ਜੀ ਸਾਹਿਬ ਇਹ ਸਭ ਕੁਝ ਸਮਝਦੇ ਹੋਏ ਵੀ ਆਪਣੀ 
ਫੁਫੜਗਿਰੀ ਦਿਖਾ ਕੇ ਆਪਣੇ ਸੰਹਰੇ ਆਉਣ ਦੀ ਪੁਰਨ ਤਸੱਲੀ ਤੇ ਪ੍ਰਸੈਨਤਾ ਪ੍ਰਾਪਤ 
ਕਰਦੇ ਸਨ। 

ਫਿਰ ਸਾਡੇ ਪੰਜਾਬੀ ਸਮਾਜ ਤੇ ਖਾਸ ਕਰਕੇ ਪੱਡੂ ਸਮਾਜ ਵਿਚ ਜਵਾਈਆਂ-ਭਾਈਆਂ 
ਦੇ ਰੋਸਿਆਂ ਦੀਆਂ ਵੀ ਅਨੇਕਾਂ ਕਰਤੂਤਾਂ ਸਾਡੇ ਸਾਹਮਣੇ ਹਨ। ਸਭ ਤੋਂ ਵੱਡੀ ਗੱਲ ਤਾਂ 
ਇਹ ਹੈ ਕਿ ਇਸ ਪੁਥਾਇ ਸਾਡੇ ਸਮਾਜ ਵਿਚ ਹੁਣ ਤਕ ਵੀ ਸਾਡੇ ਮਨਾਂ ਤੋਂ ਲੈ ਕੇ ਸਾਡੇ 
ਘਰਾਂ ਤਕ ਇਹ ਧਾਰਨਾ ਘਰ ਕਰ ਚੁੱਕੀ ਹੈ ਕਿ ਉਹ ਕਿਹੜੀ ਵਿਆਹ-ਸ਼ਾਦੀ ਜਾਂ ਮਰਨਾ- 
ਪਰਨਾ ਹੈ, ਜਿਥੇ ਆਪਣੀ ਪਤਨੀ ਦੇ ਪੇਕੇ ਘਰ ਵਿਚ ਬੰਦਿਆਂ ਨੇ ਲੈਣ-ਦੇਣ ਤੇ ਸ਼ਗਨ- 
ਸ਼ਪੱਤ ਦੇ ਨਾਂ 'ਤੇ ਰੌਲਾ ਨਾ ਪਾਇਆ ਹੋਵੇ। ਬੇਸ਼ੱਕ ਇਸ ਸਬੈਧ ਵਿਚ ਕੋਈ ਵਿਰਲਾ- 
ਟਾਵਾਂ ਭਾਗਾਂ ਵਾਲਾ ਘਰ ਵੀ ਹੁੰਦਾ ਹੈ ਕਿ ਜਿਥੇ ਵਾਹਿਗੁਰੂ ਦੀ ਕ੍ਰਿਪਾ ਨਾਲ ਕਿਤੇ ਕੋਈ 
ਸਲੱਗ ਜਵਾਈ-ਭਾਈ ਵੀ ਹੰਦਾ ਹੈ। 


63/ ਹਸਦਿਆਂ ਦੇ ਘਰ ਵਸਦੇ 


ਸਾਡੇ ਸਮਾਜ ਵਿਚ ਜਵਾਈਆਂ-ਭਾਈਆਂ ਵਲੋਂ ਰੌਲੇ-ਰੱਪੇ ਦੇ ਸਬੰਧ ਵਿਚ ਮੈਨੂੰ 
ਯਾਦ ਹੈ ਕਿ ਸੈਨ 1958 ਦੇ ਕਰੀਬ ਮੈਂ ਪਹਿਲੀ ਵਾਰ ਆਪਣੇ ਪਾਪਾ ਜੀ ਦੇ ਨਾਨਕੇ 
“ਪੱਕਾ ਕਲਾਂ” ਆਪਣੇ ਚਚੇਰੇ ਭਾਈ ਦੀ ਸ਼ਾਦੀ 'ਤੇ ਗਿਆ ਸੀ। ਉਥੋਂ ਬਰਾਤ ਪਿੰਡ ਕਿੱਲੀ 
ਨਿਹਾਲ ਸਿੰਘ ਵਿਖੇ ਗਈ ਸੀ। ਜ਼ਾਹਿਰ ਹੈ ਕਿ ਉਦੋਂ ਹੁਣ ਵਾਲੇ ਨਾ ਤਾਂ ਵਿਆਹ-ਸ਼ਾਦੀ 
ਦੇ ਤੌਰ ਤਰੀਕੇ ਹੁੰਦੇ ਸਨ ਤੇ ਨਾ ਹੀ ਮੈਰਿਜ ਪੇਲੇਸਾਂ ਵਾਲਾ ਕਲਚਰ ਹੁੰਦਾ ਸੀ। ਪਿੰਡ ਵਿਚੋਂ 
ਹੀ ਮਜੇ ਬਿਸਤਰੇ ਇਕੱਠੇ ਕਰ ਕੇ ਜੰਝ ਨੂੰ ਠਹਿਰਾਇਆ ਜਾਂਦਾ ਸੀ। ਫਿਰ ਇਉਂ ਹੀ ਪਿੰਡ 
ਦਾ ਭਾਈਚਾਰਾ ਹੀ ਪਰੀਹੇ ਭਾਵ ਸੇਵਾਦਾਰ ਬਣ ਕੇ ਘਰਾਂ ਵਿਚੋਂ ਭਾਂਡੇ-ਟੀਂਡੇ ਇਕੰਠੇ ਕਰ 
ਕੇ ਬਰਾਤ ਨੂੰ ਰੋਟੀ ਖਵਾਉਂਦੇ ਸਨ। ਜਦੋਂ ਬਰਾਤ ਰਾਤ ਦੀ ਰੋਟੀ ਖਾਣ ਲੜਕੀ ਵਾਲੇ ਘਰ 
ਪਹੁੰਚੀ ਤਾਂ ਉਥੇ ਸਾਡਾ ਇਕ ਭਣਵਈਆ ਵਿਟਰ ਬੇਠਾ ਕਿ ਮੈਂ ਤਾਂ ਲਾਈਫ ਬੁਆਏ” ਦੀ 
ਥਾਂ ਲਕਸ” ਸਾਬਣ ਨਾਲ ਹੱਥ ਧੋਣੇ ਹਨ। 

ਬਸ ਫਿਰ ਕੀ ਸੀ ਲੜਕੀ ਵਾਲੇ ਆਂਢ-ਗੁਆਂਢ ਵਿਚ ਭੱਜੇ, ਪਰ ਪਿਡ ਵਿਚੋਂ ਕਿਤੋਂ 
ਲਕਸ ਸਾਬਣ ਨਾ ਮਿਲਿਆ। ਉਧਰ ਸਾਰੀ ਬਰਾਤ ਇਸ ਵਖਤੇ ਨੂੰ ਫੜੀ ਰਹੀ ਕਿ ਕਾਕਾ 
ਜੀ ਨੂੰ ਕੰਣ ਸਮਝਾਵੇ। ਖੇਰ! ਜਦੋਂ ਭੱਜ-ਨੱਠ ਤੋਂ ਬਾਅਦ ਵੀ ਲਕਸ ਸਾਬਣ ਨਾ ਮਿਲੀ 
ਤਾਂ ਸਾਡਾ ਬਾਈ ਭਾਗ ਸਿੰਘ ਸਾਡੇ ਭਣਵਈਆ ਸਾਹਿਬ ਨੂੰ ਇਕ ਪਾਸੇ ਲੈ ਗਿਆ ਤੇ 
ਉਸ ਅੜਬ ਜਵਾਈ ਨੂੰ ਕਹਿਣ ਲੱਗਾ ਕਿ “ਜਨਰਾ” ਤੂੰ ਸਾਰੀ ਜੋਨ ਨੂੰ 'ਟਿੰਡੀ ਦੇ ਬੀਅ 'ਤੇ 
ਟੰਗ ਰੱਖਿਆ ਹੈ”; ਦਸ ਹੁਣ ਤੂੰ ਬੈਦਾ ਬਣਨਾ ਹੈ ਕਿ ਨਹੀਂ। ਬਹਿਰਹਾਲ, ਇਸ ਤੋਂ ਬਾਅਦ 
ਕਾਕਾ ਜੀ ਨੂੰ ਅਸੀਂ ਇਹ ਕਹਿੰਦੇ ਹੀ ਸੁਣਿਆ ਕਿ ਮੈਂ ਤਾਂ ਆਪਣੇ ਸੰਹਰੇ ਪਰਿਵਾਰ ਦਾ 
ਸਟੱਡਰਡ ਦਸ ਕੇ ਤੁਹਾਡੀ ਸ਼ਾਨ ਵਧਾ ਰਿਹਾ ਸੀ। ਕਿੱਸਾ ਮੁਖਤਸਰ; ਜਦੋਂ ਕਾਕਾ ਜੀ ਦੀ 
ਅੰਖੇ-ਸੱਖੇ ਮਨ-ਮਨੰਤੀ ਹੋਈ ਤਾਂ ਜਾ ਕੇ ਬਰਾਤ ਨੇ ਰੋਟੀ ਖਾਧੀ। 

ਇਉਂ ਹੀ ਸਾਡੇ ਨਿਆਣਿਆਂ ਦੇ ਇਕ ਫੁੱਫੜ ਜੀ ਹੁੰਦੇ ਸਨ, ਜੋ ਕਿ ਆਪਣੇ 
ਜੁਆਨੀ ਪਹਿਰੇ ਵਿਚ ਰੱਜ ਕੇ ਸ਼ਰਾਬ ਪੀਣ ਦੇ ਸ਼ੌਕੀਨ ਸਨ ਤੇ ਉਨ੍ਹਾਂ ਦੀ ਦਾਰੁ ਪੀਣੀ ਵੀ 
ਬਹੁਤ ਮਾੜੀ ਸੀ। ਉਨ੍ਹਾਂ ਦੇ ਰੋਸੇ-ਘੰਸੇ ਤੇ ਯਭਲੀਆਂ ਅੱਜ ਵੀ ਯਾਦ ਆਉਂਦੀਆਂ ਹਨ। 
ਉਹ ਕਦੇ-ਕਦੇ ਤਾਂ ਸਾਰੀ-ਸਾਰੀ ਰਾਤ ਹਮਾਤੜ ਸਾਲਿਆਂ ਨੂੰ ਆਪਣਾ ਮੇਜਾ-ਬਿਸਤਰਾ 
ਘਰ ਤੋਂ ਲੈ ਕੇ ਬਾਹਰ ਬੋਹੜਾਂ ਤਕ ਤੇ ਅਗੇ ਪਿਡ ਦੀ ਸੜਕ ਤਕ ਚੁਕਵਾਈ ਫਿਰਦੇ ਸਨ। 
ਕਿਉਂਕਿ ਸਰਦਾਰ ਜੀ ਨੂੰ ਸੰਣ ਵਾਸਤੇ ਕੋਈ ਜਗ੍ਹਾ ਹੀ ਪਸੈਦ ਨਹੀਂ ਸੀ ਆਉਂਦੀ। ਇਸ 
ਤਰ੍ਹਾਂ ਅਜਿਹੇ ਆਕੜਕੰਨੇ ਦਾਦੇ-ਮਗਾਉਣੇ ਜਵਾਈਆਂ ਨੇ ਆਪਣੇ ਜਵਾਨੀ ਦੇ ਪਹਿਰੇ 
ਵਿਚ ਕਿਤੇ ਨਾ ਕਿਤੇ ਖੰਰੁ-ਖਰੁਦ ਜ਼ਰੁਰ ਪਾਇਆ ਹੈ। ਕਹਿੰਦੇ ਹਨ ਕਿ ਜਦੋਂ ਸੰਹਰੇ 
ਪਰਿਵਾਰਾਂ ਵਿਚ ਫੁੱਫੜ ਕਹਿਣ ਵਾਲੇ ਨਿਆਣੇ ਜੌਮ ਪੈਂਦੇ ਹਨ ਤਾਂ ਜਾ ਕੇ ਇਨ੍ਹਾਂ ਨੂੰ 
ਮਾੜੀ-ਮੋਟੀ ਅਕਲ ਆਉਂਦੀ ਹੈ। 

ਆਮ ਤੌਰ 'ਤੇ ਸ਼ਰਾਬ ਪੀਣ ਵਾਲਿਆਂ ਦੇ ਲੱਛਣ ਅਵੱਲੇ ਹੀ ਹੁੰਦੇ ਹਨ। ਸ਼ਰਾਬ ਦਾ 
ਨਾਮ ਹੀ ਮਾੜਾ ਹੈ। ਇਸ ਦਾ ਲਫ਼ਜ਼ੀ ਮਾਇਨਾ ਸ਼ਰ-ਆਬ ਭਾਵ ਸ਼ਰਾਰਤ ਦਾ ਪਾਣੀ ਹੈ। 

64/ ਹਸਦਿਆਂ ਦੇ ਘਰ ਵਸਦੇ 


ਕਰਨ ਲਈ ਲੜਾਈ-ਝਗੜਾ ਕਰਨ ਲੱਗ ਪੈਂਦਾ ਹੈ। ਫਿਰ ਕੋਈ ਸ਼ਰਾਬੀ ਖੁਸ਼ੀ ਦੇ ਘਰ ਆ 
ਕੇ ਕੋਠੇ ਤੋਂ ਛਾਲ ਮਾਰਨ ਜਿਹੀਆਂ ਹੁੱਜਤਾਂ ਕਰਨ ਲੱਗ ਪੇਂਦਾ ਹੈ ਤੇ ਕੋਈ ਪਿਆਕ ਬਸ 
ਰੋਣ ਹੀ ਲੱਗ ਪੈਂਦਾ ਹੈ। ਸ਼ਰਾਬੀਆਂ ਦੇ ਸੁਭਾਅ ਦੀਆਂ ਨਿਵੇਕਲੀਆਂ ਹਰਕਤਾਂ, ਜਦ- 
ਖਦੀਆਂ ਤੇ ਆਪਣੀਆਂ ਹੀ ਦਲੀਲਾਂ ਹੁੰਦੀਆਂ ਹਨ। ਪਰ ਹਾਲੇ ਤਕ ਮੈਂ ਕੋਈ ਵੀ 
ਘਰਵਾਲੀ ਅਜਿਹੀ ਨਹੀਂ ਵੇਖੀ ਕਿ ਜੋ ਆਪਣੇ ਸ਼ਰਾਬੀ ਪਤੀ ਦੀ ਸ਼ਰਾਬ ਪੀਣ ਦੀ ਆਦਤ 
ਤੋਂ ਦਿਲੋਂ-ਮਨੀਂ ਖੁਸ਼ ਹੋਵੇ, ਸਗੇਂ ਸਾਡੀਆਂ ਸੁਆਣੀਆਂ ਧੁਰ-ਅਦਰੇਂ ਦੁਖੀ ਹੁੰਦੀਆਂ ਹਨ। 

ਬੇਸ਼ੱਕ ਅੰਰਤਜ਼ਾਤ ਅਮੁਮਨ ਅਔੰਰਤ ਹੋਣ ਦੀ ਮਜਬੂਰੀ ਵਜੋਂ ਜੱਕੋ-ਤੱਕੀ ਵਿਚ 
ਰਹਿੰਦੀ ਹੈ ਤੇ ਮੁੰਹ ਪਾੜ ਕੇ ਨਹੀਂ ਬੋਲਦੀ । ਪਰ ਜਦੋਂ ਉਸ ਨੂੰ ਕੋਈ ਵੀ ਮਾੜਾ-ਮੋਟਾ ਮੰਕਾ 
ਮਿਲਦਾ ਹੈ ਤਾਂ ਸ਼ਰਾਬ ਦੇ ਮਾੜੇਪਣ ਸਬੈਧੀ ਉਹ ਜ਼ਰੁਰ ਹੀ ਆਪਣੇ ਮਨ ਦਾ ਗੁਭ-ਗੁਲਾਟ 
ਕੱਢ ਲੈਂਦੀ ਹੈ। ਮੈਂ ਇਸ ਸਬੈਧ ਵਿਚ ਕੋਈ ਲੁਕ-ਲਪੇਟ ਨਹੀਂ ਰਖਦਾ ਕਿ ਰੋਪੜ ਵਿਖੇ ਸ਼ਾਮ 
ਨੂੰ ਜਦੋਂ ਗਲਾਸੀ ਖੜਕਾਉਣੀ ਤਾਂ ਸੁਖਜੀਤ ਨੇ ਮੇਰੀ ਅਰਧਾਂਗਣੀ ਹੋਣ ਦੇ ਨਾਤੇ ਸ਼ਰਾਬ 
ਪੀਣ ਦੀ ਆਦਤ ਦੇ ਵਿਰਧ ਬੜੇ ਵਿਉਂ ਨਾਲ ਕਹਿਣਾ ਕਿ 'ਲੈ ਹੁਣ 'ਸਾਹਥ-ਬਹਾਦਰ” ਨੇ 
ਚਾਰ ਕੁ ਪੈਂਗ ਡੱਫ ਲਏ ਹਨ। ਇਸ ਲਈ ਬਸ ਹੁਣ ਕੋਈ ਚਿੰਤਨ ਕਰਕੇ ਆਤਮ-ਬੋਧ 
ਸਬੋਧੀ ਚਿੰਤਨ ਕਰਕੇ ਗੁੜ੍ਹ-ਗਿਆਨ ਲਿਖੁਗਾ। 

ਇਉਂ ਹੀ ਸ਼ਰਾਬ ਸਾਡੇ ਸਮਾਜ ਤੋਂ ਲੈ ਕੇ ਪਰਿਵਾਰਕ ਕਲਾਹ-ਕਲੇਸ਼ਾਂ ਤੇ ਲੜਾਈ- 
ਝਗੜਿਆਂ ਦੀ ਜੜ੍ਹ ਬਣਦੀ ਹੈ। ਫਿਰ ਸਾਨੂੰ ਪਤਾ ਹੀ ਹੈ ਕਿ “ਲੱਸੀ ਤੇ ਲੜਾਈ” ਨੂੰ ਜਿੰਨਾਂ 
ਮਰਜ਼ੀ ਵਧਾ ਲਵੋ। ਇਸ ਵਾਸਤੇ ਨਸ਼ੇ ਦੇ ਕਾਰਨ ਮਾਮੂਲੀ ਗੱਲਾਂ ਕਈ ਵਾਰ ਸਾਡੇ ਘਰ ਤੇ 
ਸਮਾਜ ਵਿਚ ਤਲਾਕਾਂ ਤੇ ਕਤਲਾਂ ਤਕ ਜਾ ਪਹੁੰਦੀਆਂ ਹਨ। ਪਰ ਹਾਲੇ ਵੀ ਸ਼ੁਕਰ ਹੈ ਕਿ 
ਕੁਲ ਮਿਲਾ ਕੇ ਸਾਡੇ ਪਜਾਬੀ ਸਮਾਜ ਵਿਚ ਖਾਨਦਾਨੀ ਘਰਾਂ ਵਿਚ ਅਜਿਹੇ ਨੇਕ ਤੇ ਭਲ 
ਮਾਣਸ ਜਵਾਈਆਂ-ਭਾਈਆਂ ਦੀ ਵੀ ਕਦੇ ਕਮੀ ਨਹੀਂ ਰਹੀ ਕਿ ਜੋ ਸੰਹਰੇ ਘਰ ਦੇ ਜੀਅ 
ਬਣ ਕੇ ਹਰ ਦੁਖਦੇ-ਸਖਦੇ ਸਮੇਂ ਵਿਚ ਮਦਦਗਾਰ ਸਾਬਿਤ ਹੰਦੇ ਹਨ। 

ਇਸ ਵਾਸਤੇ ਹੁਣ ਫਿਰ ਸਮਾਜ ਦੇ ਨੇਕਬਖਤ, ਖੁਸ਼ਦਿਲ ਤੇ ਹਸਮੁਖ ਬੰਦਿਆਂ ਦੀ 
ਗੱਲ ਕਰੀਏ ਕਿ ਜਿੰਨ੍ਹਾਂ ਨੂੰ ਖੁਸ਼ ਰਹਿਣ ਦੀ ਜਾਚ ਹੁੰਦੀ ਹੈ। ਅਜਿਹੇ ਖੁਸ਼-ਰਹਿਣੇ ਬੰਦਿਆਂ 
ਨੂੰ ਸਮਾਜ ਹਮੇਸ਼ਾਂ ਹੀ ਪਸੈਦ ਕਰਦਾ ਹੈ। ਵੈਸੇ ਸਮਾਜ ਵਿਚ ਅਜਿਹੇ ਦਿਲਦਾਰ ਬੈਦੇ ਵੀ 
ਹੁੰਦੇ ਹਨ ਕਿ ਜੋ ਸਾਰੀ ਉਮਰ ਹਾਸੇ-ਖੁਸ਼ੀ ਨੂੰ ਆਪਣੇ ਜੀਵਨ ਦਾ ਔਗ ਬਣਾ ਕੇ ਜਿਉਂਦੇ 
ਹਨ ਤੇ ਆਪਣੇ ਘਰ-ਪਰਿਵਾਰ ਤੋਂ ਲੈ ਕੇ ਸਮਾਜ ਤਕ ਖੁਸ਼ੀ ਦਾ ਬਾਇਸ ਬਣਦੇ ਹਨ। 
ਨਿਰਸੈਦੇਹ ਅਜਿਹੇ ਖੁਸ਼ਦਿਲ ਤੇ ਜ਼ਿੰਦਾਦਿਲ ਲੋਕ ਬੜੇ ਥੋੜ੍ਹੇ ਹੁੰਦੇ ਹਨ, ਪਰ ਉਹ ਅਕਸਰ 
ਹੀ ਲੰਕਾਂ ਦੇ ਹਮਦਰਦ ਤੇ ਮਦਦਗਾਰ ਹੁੰਦੇ ਹਨ। ਇਹ ਲੌਕ ਬੁਢਾਪੇ ਵੇਲੇ ਕਬੀਲਦਾਰੀ 
ਦੇ ਕੰਮਾਂ-ਕਾਰਾਂ ਤੋਂ ਖੁਦ ਨਵਿਰਤ ਹੋ ਜਾਂਦੇ ਹਨ। ਫਿਰ ਇਹ ਦੁਨੀਆਂਦਾਰੀ ਦੇ ਗੈਰ- 
ਜ਼ਰੂਰੀ ਝੋਝਟਾਂ ਤੋਂ ਬੇਖ਼ਬਰ ਹੋ ਕੇ ਆਪਣੇ ਆਲੇ-ਦੁਆਲੇ ਲੋਹੜੇ ਦੇ ਹਾਸਰਸ ਸੈਸਾਰ ਦੀ 

65/ ਹਸਦਿਆਂ ਦੇ ਘਰ ਵਸਦੇ 


ਰਚਨਾ ਲਾਈ ਰੱਖਦੇ ਹਨ। 

ਜ਼ਾਹਿਰ ਹੈ ਕਿ ਅਜਿਹੇ ਬੰਦਿਆਂ ਦੇ ਜੀਵਨ ਵਿਚ ਆਮ ਤੌਰ 'ਤੇ ਪਰਸਆਰਥ ਦੀ 
ਭਾਵਨਾ ਬੜੀ ਪ੍ਰਬਲ ਹੁੰਦੀ ਹੈ। ਇਸ ਸੈਦਰਭ ਵਿਚ ਇਹ ਸਾਡੀ ਖੁਸ਼ਕਿਸਮਤੀ ਹੈ ਕਿ 
ਪਰਮਾਰਥ ਤੇ ਪਰਸੁਆਰਥ ਦੇ ਸਬੈਧ ਵਿਚ ਸਾਨੂੰ ਆਪਣੇ ਗੁਰੂਆਂ, ਪੀਰਾਂ, ਸੈਤਾਂ ਤੇ ਦੇਸ਼- 
ਭਗਤਾਂ ਦੀ ਅਗਵਾਈ ਸਦੋਂ ਹੀ ਮਿਲਦੀ ਰਹੀ ਹੈ ਕਿ ਇਹ ਜੀਵਨ ਨਾਸ਼ਵਾਨ ਹੈ ਤੇ ਸਾਨੂੰ 
ਚਾਹੀਦਾ ਹੈ ਕਿ ਅਸੀਂ ਆਪਣੀ ਆਤਮਾ ਦੇ ਕਲਿਆਣ ਲਈ ਲੋਕ ਕਲਿਆਣ ਤੇ 
ਸਮਾਜ ਭਲਾਈ ਦੇ ਕੋਈ ਨੋਕ ਕੌਮ ਕਰ ਜਾਈਏ। 

ਇਸ ਸੋਦਰਭ ਵਿਚ ਸਾਡੀ ਅਧਿਆਤਮਿਕ ਅਗਵਾਈ ਵਜੋਂ ਸੀ ਗੁਰੂ ਨਾਨਕ ਦੇਵ 
ਜੀ ਨੇ ਸਾਨੂੰ “ਐਜਨ ਮਾਹਿ ਨਿਰੈਜਨ ਰਹੀਐ ਜੋਗੁ ਜੁਗਤਿ ਇਵ ਪਾਈਐ” ਜਿਹਾ ਉਪਦੇ 
ਸ਼ ਦਿਤਾ ਹੈ। ਇਸ ਤਰ੍ਹਾਂ ਹੀ ਭਗਤ ਕਬੀਰ ਜੀ ਨੇ ਸਾਨੂੰ ਆਨੰਦ ਦੀ ਅਵਸਥਾ ਪ੍ਰਾਪਤ 
ਕਰਨ ਵਾਸਤੇ “ਕਬੀਰ ਜਿਸ ਮਰਨੇ ਤੇ ਜਗੁ ਡਰੇ ਮੇਰੇ ਮਨਿ ਆਨੰਦ।। ਮਰਨੇ ਹੀ ਤੇ ਪਾਈਐ 
ਪੁਰਨੁ ਪਰਮਾਨੰਦੁ” ਜਿਹਾ ਸੰਦੇਸ਼ ਦਿਤਾ ਹੈ। ਪਜਵੇਂ ਪਾਤਿਸ਼ਾਹ ਸੀ ਗੁਰ ਅਰਜਨ ਦੇਵ ਜੀ 
ਨੇ ਬਾਬੇ ਨਾਨਕ ਦੇ ਫ਼ਰਮਾਨ “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ” 
ਅਨੁਸਾਰ ਰੱਥ ਦੀ ਰਜ਼ਾ ਵਿਚ ਰਹਿੰਦੇ ਹੋਏ “ਤੇਰਾ ਕੀਆ ਮੀਠਾ ਲਾਗੇ।। ਹਰਿ ਨਾਮੁ 
ਪਦਾਰਥੁ ਨਾਨਕ ਮਾਂਗੇੈ” ਜਿਹੀ ਸ਼ੁਕਰਾਨੇ ਦੀ ਅਵਸਥਾ ਦੀ ਸਾਨੂੰ ਸਿੱਖਿਆ ਦਿਤੀ ਹੈ। 

ਫਿਰ ਸੀ ਗੁਰੁ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ “ਧਰਮ ਹੇਤਿ ਸਾਕਾ ਜਿਨਿ 
ਕੀਆ।। ਸੀਸ ਦੀਆ ਪਰ ਸਿਰਰ ਨ ਦੀਆ” ਜਿਹੀ ਜੀਵਨ ਜਾਚ ਦਿੱਤੀ ਹੈ। ਦਸਮੇਸ਼ 
ਪਿਤਾ ਸੀ ਗੁਰੁ ਗੋਬਿਦ ਸਿੰਘ ਜੀ ਨੇ ਦੁੱਖਾਂ, ਤਕਲੀਫ਼ਾਂ ਦੇ ਬਾਵਜੂਦ ਵੀ ਅਕਾਲ ਪੁਰਖਿ 
ਦੇ ਸ਼ਕਰਾਨੇ ਵਜੋਂ “ਮਿਤਰੁ ਪਿਆਰੇ ਨੂੰ ਹਾਲ ਮੁਰੀਦਾਂ ਦਾ ਰਹਣਾ।। ਕਹਿ ਕੇ ਆਦਰਸ਼ 
ਪ੍ਰੰਪਾਰਾਵਾਂ ਤੇ ਰਵਾਇਤਾਂ ਨਿਭਾਉਣ ਹਿਤ ਲੋਕਾਈ ਨੂੰ ਅਧਿਆਤਮਿਕ ਅਗਵਾਈ ਦਿਤੀ 
ਹੈ। ਇਹ ਇਕ ਸੱਚਾਈ ਹੈ ਕਿ ਬੰਦੇ ਨੂੰ ਸਭ ਤੋਂ ਵੱਡਾ ਡਰ ਮੌਤ ਦਾ ਹੁੰਦਾ ਹੈ, ਪਰ 
ਮਾਨਵਤਾ ਦੇ ਇਹ ਮਹਾਨ ਮਸੀਹੇ ਕੰਮ ਨੂੰ ਆਪਣੀਆਂ ਲਾਸਾਨੀ ਕੁਰਬਾਨੀਆਂ ਤੇ 
ਅਲੰਕਿਕ ਮਿਸਾਲਾਂ ਦੇ ਸਦਕਾ ਸਾਨੂੰ ਰੋਜ਼ਮਰ੍ਹਾ ਦੇ ਡਰ-ਡੁਕਰ ਤੇ ਇਥੋਂ ਤਕ ਕਿ ਮੰਤ ਦੇ 
ਭੈਅ ਤੋਂ ਵੀ ਮੁਕਤ ਕਰ ਗਏ ਹਨ। 

ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਅਸੀਂ ਸਾਡੇ ਅਜਿਹੇ ਅਧਿਆਤਮਿਕ ਪ੍ਰੇਰਣਾ 
ਸਰੋਤਾਂ ਦੀ ਸਿਖਿਆ ਨੂੰ ਸਿਰਫ਼ ਪੜ੍ਹਦੇ-ਸੁਣਦੇ ਹੀ ਹਾਂ, ਪਰ ਦਿਲੋਂ-ਮਨੋਂ ਮੇਨਦੇ ਨਹੀਂ 
ਕਿਉਂਕਿ ਸਾਡੀ ਮਾਨਸਿਕਤਾ ਕਮਜ਼ੋਰ ਹੈ ਤੇ ਸਾਡੇ ਵਿਚ ਬਹੁਤ ਸ਼ਖਸੀਅਤੀ ਕਮੀਆਂ ਹਨ। 
ਇਸ ਦੇ ਉਲਟ ਜਿਹੜੇ ਇਨਸਾਨਾਂ ਨੇ ਆਪਣੇ ਗੁਰੁਆਂ, ਪੀਰਾਂ, ਸੋਤਾਂ ਤੇ ਦੇਸ਼ ਭਗਤਾਂ ਦੀ 
ਸੈਥਾ ਨੂੰ ਮਨ ਵਿਚ ਵਸਾਉਂਦੇ ਹੋਏ ਆਪਣੀ ਜ਼ਿੰਦਗੀ ਵਿਚ ਢਾਲਿਆ ਹੈ, ਉਹ ਹੀ 
ਜੀਵਨ ਨੂੰ ਸਹੀ ਮੈਅਨਿਆਂ ਵਿਚ ਜਿਉਂ ਸਕੇ ਹਨ। 


66/ ਹਸਦਿਆਂ ਦੇ ਘਰ ਵਸਦੇ 


ਇਸ ਪ੍ਰਥਾਇ ਗੱਰਤਲਬ ਹੈ ਕਿ ਅਜੋਕੇ ਸਮਿਆਂ ਵਿਚ ਵੀ ਗੁਰ ਸਾਹਿਬਾਨ ਤੇ ਸਾਡੇ 
ਕੁਰਬਾਨੀ ਦੇ ਪੌਜਾਂ ਦੇ ਮਾਰਗ 'ਤੇ ਚਲਦੇ ਹੋਏ ਸ਼ਹੀਦੇ-ਆਜ਼ਮ ਭਗਤ ਸਿੰਘ ਜਿਹੇ 
ਜ਼ਿਦਾਦਿਲ ਤੇ ਜ਼ਿਦਾ-ਜਾਵੇਦ ਅਜਿਹੇ ਵੀ ਕ੍ਰਾਂਤੀਕਾਰੀ ਖੁਸ਼ਦਿਲ ਇਨਸਾਨ ਹੋਏ ਹਨ ਕਿ 
ਜੋ ਆਪਣੇ ਹੱਥਾਂ-ਪੈਰਾਂ ਦੀਆਂ ਬੇੜੀਆਂ ਨੂੰ ਖੜਤਾਲਾਂ ਬਣਾ ਕੇ ਪੂਰੀ ਸੁਰਤਾਲ ਵਿਚ 
“ਮਾਏ ਮੇਰਾ ਰਗ ਦੇ ਬਸੈਤੀ ਚੋਲਾ” ਜਾਂ ਫਿਰ ਅਤਿ ਦੇ ਤਸ਼ੱਦਦਾਂ ਤੇ ਤਸੀਹਿਆਂ ਦੇ 
ਬਾਵਜੂਦ ਵੀ 'ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ ਕਹਿ ਗਏ। 

ਫਿਰ ਸ਼ਹੀਦੇ-ਆਜ਼ਮ ਸ੍ਰ. ਭਗਤ ਸਿੰਘ ਦੇ ਸਾਰੇ ਦੇ ਸਾਰੇ ਕ੍ਰਾਂਤੀਕਾਰੀ ਸਾਥੀ ਵੀ 
ਆਪਣੀ ਪਾਰਟੀ ਦੇ ਮੁਖੀ ਚੈਦਰ ਸ਼ੇਖਰ ਅਜ਼ਾਦ ਵਾਂਗੂੰ ਸ਼ੇਰਦਿਲ ਤੇ ਹਰਦਿਲ-ਅਜ਼ੀਜ਼ 
ਇਨਸਾਨ ਸਨ। ਇਹ ਵੀ ਕੁਦਰਤ ਦੀ ਅਲੋਕਾਰੀ ਹੀ ਜਾਪਦੀ ਹੈ ਕਿ ਸਖਤ-ਜਾਨ 
ਜਾਪਦੇ ਇਨ੍ਹਾਂ ਕ੍ਰਾਂਤੀਕਾਰੀਆਂ ਵਿਚੋਂ ਬਹੁਤਿਆਂ ਦੇ ਜੀਵਨ ਦਾ ਸ਼ਾਇਰਾਨਾ ਅਦਾਜ਼ ਸੀ। 

ਇਸ ਪ੍ਰਸੈਗ ਵਿਚ ਖੁਦ ਸ਼ਹੀਦ ਭਗਤ ਸਿੰਘ ਤੇ “ਪਗੜੀ ਸੈਭਾਲ ਓ ਜੱਟਾ” ਗਾਉਣ 
ਵਾਲਾ ਭਗਤ ਸਿੰਘ ਦਾ ਚਾਚਾ ਸ੍ਰ. ਅਜੀਤ ਸਿੰਘ ਬਹੁਤ ਵੱਡੇ ਸਮਾਜ ਚਿੰਤਕ ਹੋਣ ਦੇ 
ਬਾਵਜੂਦ ਸ਼ਾਇਰਾਨਾ ਤਬੀਅਤ ਦੇ ਮਾਲਕ ਸਨ। ਇਸ ਤਰ੍ਹਾਂ ਹੀ ਓਮ ਪ੍ਰਕਾਸ਼ ਬਿਸਮਿਲ ਤੇ 
“ਸ਼ਹੀਦੋਂ ਕੀ ਚਿਤਾਉਂ ਪੇ ਲਗੇਗੇਂ ਹਰ ਬਰਸ ਮੇਲੇ: ਵਤਨ ਪੇ ਮਰਨੇ ਵਾਲੋਂ ਕਾ ਯਹੀਂ ਬਾਕੀ 
ਨਿਸ਼ਾਂ ਹੋਗਾ” ਜਿਹੇ ਬੇਅਤ ਮਕਬੂਲ ਸ਼ਿਅਰ ਲਿਖਣ ਵਾਲਾ ਅਮਿਤਸਰੀਆ ਕਾਮਰੇਡ ਹਰੀ 
ਸਿੰਘ ਤੇ ਫਿਰ ਸ੍ਰ. ਭਗਤ ਸਿੰਘ ਖੁਦ ਅਤੇ ਰਾਮ ਪ੍ਰਸਾਦ ਬਿਸਮਿਲ ਸ਼ਾਇਰ ਸਨ। ਇਥੇ 
ਜ਼ਿਕਰਯੋਗ ਹੈ ਕਿ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਪਾਰਟੀ ਦੇ ਮੋਹਰੀ ਸਾਥੀਆਂ 
ਵਿਚੋਂ ਖਾਸ ਕਰਕੇ ਕਾਕੋਰੀ ਕਾਂਡ ਵਾਲੇ ਸ਼ਹੀਦ ਰਾਮ ਪ੍ਰਸਾਦ ਬਿਸਮਿਲ, ਅਸ਼ਫਾਕ ਉਲਾ 
ਖਾਨ ਤੇ ਰਜਿੰਦਰ ਨਾਥ ਲਹਿਰੀ ਵਰਗੇ ਫਾਂਸੀ ਲੱਗਣ ਤੋਂ ਪਹਿਲਾਂ ਜਾਂ ਫਾਂਸੀ ਦੇ ਤਖਤੇ 'ਤੇ 
ਖੜ੍ਹ ਕੇ ਆਪਣੇ ਜਿਗਰੀ ਸਾਥੀ ਠਾਕੁਰ ਰੋਸ਼ਨ ਸਿੰਘ ਵਾਂਰੀ “ਜ਼ਿੰਦਗੀ ਜ਼ਿੰਦਾ ਦਿਲੀ ਕੋ 
ਜਾਨੀਏ ਐ ਰੌਸ਼ਨ; ਵਰਨਾ ਕਿਤਨੇ ਮਰੇ ਅਰ ਪੈਦਾ ਹੁਏ ਜਾਤੇ ਹੈਂ” ਜਿਹਾ ਕੋਈ ਨਾ ਕੋਈ 
ਵਿਲੱਖਣ ਸ਼ਿਅਰ ਕਹਿ ਕੇ ਲਾਸਾਨੀ ਕੁਰਬਾਨੀ ਤੇ ਮਨੁੱਖੀ ਹੱਸਲੇ ਦੀ ਬੁਲੰਦਤਰੀਨ 
ਮਿਸਾਲ ਪੇਸ਼ ਕਰ ਗਏ। 

ਬਹਿਰਹਾਲ, ਇਸ ਸੈਦਰਭ ਵਿਚ ਭਾਰਤ ਦੇ ਮਹਾਨ ਸਪੂਤਾਂ ਦੀਆਂ ਕੁਰਬਾਨੀਆਂ ਤੇ 
ਘਾਲਣਾਂ ਦੇ ਪ੍ਰਸੈਗ ਵਿਚ ਜਦੋਂ ਸਾਡੇ ਵਰਗੇ ਹਾਈਂ-ਮਾਈ' ਹਮਾਤੜ ਸਾਥੀਆਂ ਦੀ ਗੱਲ 
ਆਉਂਦੀ ਹੈ ਤਾਂ ਸਾਡੀ ਸਭ ਦੀ ਸਥਿਤੀ ਬਹੁਤ ਹੀ ਸ਼ਰਮਨਾਕ ਬਣ ਜਾਂਦੀ ਹੈ। ਕੰਮ 
ਵਾਸਤੇ ਕੁਰਬਾਨੀ ਦੀ ਗੱਲ ਤਾਂ ਦੂਰ ਰਹੀ, ਅਸੀਂ ਤਾਂ ਆਪਣੇ ਮਾੜੇ ਕਿਰਦਾਰ ਤੇ 
ਕਰਤੂਤਾਂ ਦੇ ਕਾਰਨ ਹਾਲੇ ਵੀ ਚੂਹੇ-ਬਿੱਲੀ ਤੋਂ ਵੀ ਡਰਦੇ ਹਾਂ। ਹਾਲਾਂਕਿ ਸਾਡੇ ਵਾਸਤੇ 
ਇਹ ਚੱਪਣੀ ਵਿਚ ਨੱਕ ਡੁਬੋ ਕੇ ਡੱਬ-ਮਰਨ ਦੀ ਗੱਲ ਹੈ ਕਿ ਫਿਰ ਅਸੀਂ ਆਪਣੀ ਕੰਮ ਦੇ 
ਕੁਰਬਾਨੀ ਦੇ ਪੁੰਜਾਂ ਤੇ ਸੈਘਰਸ਼ੀ ਯੋਧਿਆਂ ਦੇ ਸਬੈਧ ਵਿਚ ਸਮੁਹਿਕ ਤੌਰ 'ਤੇ ਇੰਨੇ ਅਕ੍ਰਿਤਘਣ 


67/ ਹਸਦਿਆਂ ਦੇ ਘਰ ਵਸਦੇ 


ਤੇ ਨਾ-ਸ਼ੁਕਰੇ ਹਾਂ ਕਿ ਉਨ੍ਹਾਂ ਵਲੋਂ ਸਾਨੂੰ ਬਖਸ਼ੀ ਅਜ਼ਾਦੀ ਤਾਂ ਮਾਣ ਰਹੇ ਹਾਂ, ਪਰ ਉਨ੍ਹਾਂ ਦੇ 
ਫਲਸਫ਼ੇ, ਦੇਸ਼-ਪਿਆਰ ਤੇ ਤਿਆਗ ਨੂੰ ਆਪਣੇ ਜੀਵਨ ਵਿਚ ਢਾਲਣ ਤੋਂ ਕੰਨੀਂ 
ਕਤਰਾਉਂਦੇ ਹਾਂ। 

ਸਗੋਂ ਜੇ ਕੋਈ ਸਾਨੂੰ ਆਮ ਪਬਲਿਕ ਵਿਚ ਤੇ ਖਾਸ ਕਰਕੇ ਸਾਡੇ ਨੇਤਾਵਾਂ ਨੂੰ ਸਟੇਜਾਂ 
ਜਾਪਦੇ ਹਾਂ। ਭਾਵੇਂ ਇਹ ਗੱਲ ਕਿਸੇ ਨੂੰ ਮਾੜੀ ਹੀ ਲੱਗੇ, ਪਰ ਜਿਵੇਂ ਅਸੀਂ ਬਾਹਾਂ ਚਾੜ੍ਹ ਕੇ 
ਦੇਸ਼ ਭਗਤੀ ਦਾ ਸਵਾਂਗ ਰਚਦੇ ਹਾਂ, ਉਸ ਅਨੁਸਾਰ ਤਾਂ ਅਸੀਂ ਜੋਕਰ ਹੀ ਲਗਦੇ ਹਾਂ। 
ਬਹਿਰਹਾਲ, ਅਸੀਂ ਸਾਰੇ ਹੀ 'ਅੰਰੋਂ ਕੋ ਨਸੀਹਤ; ਖੁਦ ਮੀਆਂ ਫਸੀਹਤ” ਅਤੇ ਆਪ ਨਾ 
ਵੱਸਾ ਸੰਹਰਿਆਂ ਤੇ ਲੋਕਾਂ ਮੱਤੀ ਦੇਹ” ਜਿਹੇ ਕਿੰਨੇ ਹੀ ਹਾਸਰਸੀ ਅਖਾਣਾਂ ਤੇ ਮੁਹਾਵਰਿਆਂ 
ਦਾ ਰੁਪਾਂਤਰ ਬਣੇ ਹੋਏ ਹਾਂ। ਇਉਂ ਅਸੀਂ 'ਥੋਥਾ ਚਣਾਂ ਬਾਜੇ ਘਣਾਂ” ਅਨੁਸਾਰ ਆਪਣੀ 
ਹਉਮੈ ਭਰੀ ਮਾੜੀ ਸੋਚ ਦਾ ਪ੍ਰ ਦੁਸ਼ਣ ਸਮਾਜ ਵਿਚ ਫੈਲਾਉਂਦੇ ਰਹਿੰਦੇ ਹਾਂ। ਕੁਝ ਸਮਾਂ 
ਪਹਿਲਾਂ ਸਾਡੇ ਸਮਾਜ ਦੀ ਇਕ ਧਾਰਨਾ ਹੁੰਦੀ ਸੀ ਕਿ ਡਾਕੂਆਂ-ਚੋਰਾਂ ਦੇ ਵੀ ਕੁਝ ਅਸੂਲ 
ਹੁੰਦੇ ਹਨ, ਪਰ ਹੁਣ ਤਾਂ ਜਾਪਦਾ ਹੈ ਕਿ ਅਸਲ ਵਿਚ ਅਸੁਲ-ਕਾਨੂੰਨ ਤਾਂ ਸਾਡੇ ਵਾਸਤੇ 
ਹੈ ਹੀ ਨਹੀਂ। 

ਜੇ ਅਸੀਂ ਆਪਣੇ ਸਭਿਆਚਾਰ ਵਿਚ ਹਾਸੇ-ਮਖੱਲਾਂ ਦੀ ਗੱਲ ਕਰੀਏ ਤਾਂ ਸਾਡੇ 
ਸਮਾਜ ਦੇ ਦਬੇ-ਕੁਚਲੇ ਗਰੀਬਾਂ ਦੀ ਗਲਬਾਤ ਵਿਚ ਕਈ ਵਾਰ ਅਮੀਰੀ, ਸਰਦਾਰੀ ਤੇ 
ਚੰਧਰ `ਤੇ ਵਿਅਗਮਈ ਪ੍ਰਕਿਰਿਆ ਸਾਮਰਤਖ ਦਿਸਦੀ ਹੈ। ਇਉਂ ਹੀ ਚਿਰਾਂ ਤੋਂ ਦੱਬੀ- 
ਕੁਚਲੀ ਅੰਰਤਜ਼ਾਤ ਦਬੂ-ਝੇਂਪੁ ਹੋਣ ਦੇ ਬਾਵਜੂਦ ਵੀ ਮਰਦਜ਼ਾਤ ਨੂੰ ਕਦੇ ਢੁਕਵੇਂ ਮੰਕੇ 'ਤੇ 
ਕਾਇਰ, ਨਿਖਟੂ, ਬੁਝੜ ਤੇ ਚੌਰਾ ਕਹਿਕੇ ਫ਼ਿਤਰਤਨ ਹੀ ਨਿਹੋਰਾ ਜਾਂ ਮਿਹਣਾ ਮਾਰਨ ਤੋਂ 
ਨਹੀਂ ਟਲਦੀ। ਇਉਂ ਹੀ ਕਈ ਬੁੜ੍ਹਿਆਂ-ਠੇਰਿਆਂ ਦੀ ਠਰਕੀ ਜਿਹੀ ਨੀਅਤ ਤੇ ਉਨ੍ਹਾਂ ਦੀ 
ਦੋਹਰੀ ਵਾਕਚਾਤਰੀ ਦੇ ਪ੍ਰਤੀਕਰਮ ਵਜੋਂ 'ਬਾਬੇ ਦੀ ਤੂੜੀ ਖਿਲਰਗੀ; ਕਰਦੇ ਬੱਚਾ ਕੰਠੀ' 
ਜਾਂ 'ਥਾਬੇ ਦੇ ਦਾਣੇ ਖਿਡਗੇ” ਤੇ “ਘਰੇ ਵੜਦਾ ਖਬਰ ਨਾ ਕਰਦਾ; ਬਾਬੇ ਦੇ ਟੱਲ ਪਾ ਦਿਉ” 
ਜਿਹੀਆਂ ਬੋਲੀਆਂ ਪ੍ਰਚਲਿਤ ਹੋਈਆਂ ਹਨ। 

ਇਸ ਤਰ੍ਹਾਂ ਲੋਕਾਚਾਰੀ ਵਿਚ ਅਜਿਹੇ ਘਤਿਤੀ ਬਾਬਿਆਂ ਬਾਰੇ ਠੇਠਰ, ਠਰਕੀ , ਧੰਲ- 
ਦਾੜ੍ਹੀਆ ਜਿਹੇ ਸ਼ਬਦ ਹੋਂਦ ਵਿਚ ਆਏ ਹਨ। ਜੇ ਫੇਰ ਕਿਸੇ ਬਾਬੇ ਨੇ ਬੁੱਢੇ-ਵਾਰੇ ਵੀ ਦਾੜ੍ਹੀ 
ਕਤਰੀ ਹੋਵੇ ਤਾਂ ਉਸ ਵਾਸਤੇ ਸਮਾਜ ਨੇ ਕੁਚ-ਦਾੜ੍ਹੀਆ ਜਿਹੇ ਸ਼ਬਦ ਘੜੇ ਗਏ ਹਨ। 
ਇਉ ਹੀ ਜੇ ਕੋਈ ਖੋਦਾ ਹੋਵੇ ਭਾਵ ਸਿਰਫ਼ ਠੋਡੀ 'ਤੇ ਹੀ ਦਾੜ੍ਹੀ ਹੋਵੇ ਤਾਂ ਲੋਕ ਉਸ ਦੀ 
ਦਾੜ੍ਹੀ ਬਾਰੇ ਵਿਐਗ ਭਰੇ ਤਰੀਕੇ ਨਾਲ ਕਹਿੰਦੇ ਹਨ ਕਿ ਫਲਾਨੇ ਦੀ ਦਾੜ੍ਹੀ ਤਾਂ ਇਉਂ ਹੈ 
ਕਿ ਜਿਵੇਂ ਕੁਹਣੀ ਨੂੰ ਸਾਗ ਲੱਗਾ ਹੋਵੇ। 

ਬਹਿਰਹਾਲ, ਕਈ ਬਾਬੇ ਵੀ ਤਾਂ ਆਪਣੀ ਜੁਆਨੀ ਵਾਲੀਆਂ ਵਹਿਵਤਾਂ-ਕਰਤੂਤਾਂ 


68/ ਹਸਦਿਆਂ ਦੇ ਘਰ ਵਸਦੇ 


ਨਹੀਂ ਛੱਡਦੇ। ਅਜਿਹੇ ਧੰਲ-ਦਾੜ੍ਹੀਏ ਬੁੱਢੇ ਬਾਬਿਆਂ ਨੂੰ ਪੱਡੂ ਸਮਾਜ ਵਿਚ ਹੁਣ ਤਕ ਵੀ 
ਬੁੜ੍ਹੇ-ਠੇਰਿਆਂ ਨੂੰ ਘਰ-ਪਰਿਵਾਰ ਦੀ ਅਦਰਲੀ ਰਿਹਾਇਸ਼ ਤੋਂ ਬਾਹਰ ਪਸ਼ੂਆਂ ਦੇ ਤਬੇਲਿਆਂ 
ਜਾਂ ਨੰਹਰਿਆਂ ਵਿਚ ਧੱਕ ਦਿੱਤਾ ਜਾਂਦਾ ਹੈ। ਸਹਿੰਦੇ ਘਰਾਂ ਵਿਚ ਹੋਰ ਨਹੀਂ ਤਾਂ ਬਾਬਿਆਂ 
ਦੀ ਮੋਜੀ ਬਾਹਰਲੀ ਬੇਠਕ ਵਿਚ ਡਾਹ ਦਿੱਤੀ ਜਾਂਦੀ ਹੈ। 

ਕਈ ਠੇਠਰ ਜਿਹੇ ਬੁੜ੍ਹੇ ਕੋਲੋਂ ਲੰਘਦੀ ਜ਼ਨਾਨੀ ਨੂੰ ਮੱਥੇ 'ਤੇ ਹੱਥ ਜਿਹਾ ਧਰਕੇ ਬੜੇ 
ਗੌਰ ਨਾਲ ਨਿਹਾਰਦੇ ਹਨ। ਫਿਰ ਇਹ ਠਰਕੀ ਬਾਬੇ ਬੜੀ ਅਪਣਤ ਜਿਹੀ ਦਿਖਾਉਂਦੇ ਹੋਏ 
ਭਾਈ ਕੱਣ ਐਂ; ਤੂੰ ਦੀਪੇ ਦੀ ਘਰਵਾਲੀ ਐਂ ਕੇ ਜਿਹੀ ਪੁਛਣਾ ਕਰਦੇ ਹਨ। ਹੈਰਾਨੀ ਦੀ 
ਗੱਲ ਤਾਂ ਇਹ ਹੈ ਕਿ ਇਹ ਬਾਬੇ ਦੀਪੇ ਦੀ ਘਰਵਾਲੀ ਨੂੰ ਤਾਂ ਪਛਾਣ ਲੈਂਦੇ ਹਨ, ਪਰ ਜਦੋਂ 
ਦੀਪੇ ਹੁਰੀਂ ਕਿਤੇ ਖੁਦ ਇਨ੍ਹਾਂ ਦੇ ਕੋਲ ਦੀ ਲੰਘਦੇ ਹਨ ਤਾਂ ਉਸ ਵਲ ਇਹ ਤਕਦੇ ਵੀ ਨਹੀਂ । 
ਸਗੋਂ ਇਹ ਆਮ ਤੱਰ 'ਤੇ ਆਪਣੇ ਪੁਤ-ਭਤੀਜਿਆਂ ਨੂੰ ਨਾ ਪਛਾਣਨ ਦਾ ਬਹਾਨਾ ਜਿਹਾ 
ਬਣਾ ਕੇ ਆਪਣੀ ਕਮਜ਼ੋਰ ਨਜ਼ਰ ਦਾ ਸ਼ਿਕਵਾ ਕਰਦੇ ਰਹਿੰਦੇ ਹਨ। ਪਿਡ ਦੇ ਲੋਕ ਤੇ ਖਾਸ 
ਕਰਕੇ ਬੁੜ੍ਹੀਆਂ ਤਾਂ ਅਜਿਹੇ ਠਰਕ ਭੋਰਨ ਵਾਲੇ ਬਾਬਿਆਂ ਨੂੰ ਵਿਐਗ ਵਜੋਂ 'ਠੇਠਰ ਬਾਬੇ' 
ਹੀ ਕਹਿੰਦੀਆਂ ਹਨ। 

ਹਾਸੇ ਦੇ ਇਸ ਪ੍ਰਸੈਗ ਵਿਚ ਹੀ ਜ਼ਿਕਰ ਹੈ ਕਿ ਅਜ ਤੋਂ ਕੋਈ 60-70 ਸਾਲ ਪਹਿਲਾਂ 
ਦੇ ਸਮਿਆਂ ਵਿਚ ਡਾਕਟਰੀ ਸਹਾਇਤਾ ਬੜੀ ਘੱਟ ਹੁੰਦੀ ਸੀ, ਜੋ ਕਿ ਹੁਣ ਵਾਂਗੂੰ ਹੀ ਆਮ 
ਆਦਮੀ ਦੀ ਪਹੁੰਚ ਤੋਂ ਬਾਹਰ ਹੀ ਹੁੰਦੀ ਸੀ। ਇਸ ਸਬੰਧ ਵਿਚ ਕਹਿੰਦੇ ਹਨ ਕਿ ਇਕ ਵਾਰੀ 
ਲਹਿੰਦੇ ਪੇਜਾਬ ਦੇ ਕਿਸੇ ਪਿੰਡ ਵਿਚ ਕੋਈ ਬਿਰਧ ਚੰਧਰੀ ਬਿਮਾਰ ਹੋ ਗਿਆ। ਉਸ ਦੇ 
ਮੁੰਡਿਆਂ ਨੇ ਨੱਕ-ਨਮੁਜ ਰੱਖਣ ਲਈ ਸਰਕਾਰੀ ਡਾਕਟਰ ਬੁਲਾ ਲਿਆ। ਡਾਕਟਰ ਨੇ ਆ 
ਕੇ ਬਿਰਧ ਨੂੰ ਪੁਛਿਆ ਕਿ ਬਾਬਾ ਨਬਜ਼ ਦਿਖਾ ਤਾਂ ਅੰਗੇਂ ਤਕਰੀਬਨ-ਤਕਰੀਬਨ ਬੋਲਾ ਹੋ 
ਚੁਕਿਆ ਚੰਧਰੀ ਬੋਲਿਆ 'ਡਾਕਦਾਰਾ, ਕਾਹਨੂੰ ਮਖੰਲ ਪਿਆ ਕਰਦੇਂ; ਹੁਣ ਤੂੰ ਬੁਢ-ਵਰੇਸ 
ਵਿਚ ਨਫ਼ਸ ਬਾਰੇ ਪੁਛਣਾ ਈ ਐ ਤਾਂ ਮੁੰਡਿਆਂ ਦੀ ਮਾਂ ਨੂੰ ਪੁਛ ਵੇਖ”। ਇਹ ਪ੍ਰਸੈਗ ਦੇਣ 
ਦਾ ਸਿਰਫ਼ ਇਹ ਹੀ ਮਤਲਬ ਹੈ ਕਿ ਸਾਡਾ ਪੱਡੂ ਸਮਾਜ ਬਿਮਾਰੀ-ਠਮਾਰੀ ਵਿਚ ਵੀ 
ਮਾਨਸਿਕ ਤੰਰ 'ਤੇ ਡੋਲਦਾ ਨਹੀਂ ਸੀ। 

ਇਸ ਤਰ੍ਹਾਂ ਹੀ ਨਿਸ਼ਕਪਟ ਹਾਸੇ ਦੇ ਪ੍ਰਸੈਗ ਵਿਚ ਕਹਿੰਦੇ ਹਨ ਕਿ ਕਿਸੇ ਦਾ ਨਿਆਣਾ 
ਖਾਸੀ ਉਮਰ ਦਾ ਹੋ ਗਿਆ, ਪਰ ਉਹ ਪਾਟੀ ਜਿਹੀ ਕੱਛ ਪਾਈ ਫਿਰੇ। ਉਸ ਦੇ ਬਾਬੇ ਨੂੰ 
ਕਿਸੇ ਨੇ ਕਿਹਾ ਕਿ ਬਾਬਾ ਤੁਸੀਂ ਮੋਡੇ ਦੀ ਨਵੀਂ ਕੱਛ ਬਣਵਾ ਦਿਉ। ਅੰਗੋਂ ਬਾਬਾ ਬੜੇ 
ਨਿਰਛਲ ਜਿਹੇ ਅੰਦਾਜ਼ ਵਿਚ ਕਹਿਣ ਲੱਗਾ ਕਿ ਭਾਈ ਕੋਈ ਗੱਲ ਨਹੀਂ, ਮੁੰਡਾ ਹਾਲੇ 
ਨਿਆਣਾ ਹੈ; ਕੱਛ ਤਾਂ ਮੈਂ ਵੀ ਨਹੀਂ ਪਾਉਂਦਾ। 

ਜ਼ਿਕਰਯੋਗ ਹੈ ਕਿ ਸਾਡੇ ਚਾਚਾ ਜੀ ਸ਼ਮਸ਼ੇਰ ਸਿੰਘ ਬਹੁਤ ਹੀ ਮਖੌਲੀਆ ਸੁਭਾਅ ਦੇ 
ਸਨ। ਉਹ ਕਿਸੇ ਬਾਬੇ ਦੀ ਗੱਲ ਸੁਣਾਉਂਦੇ ਹੁੰਦੇ ਸਨ ਕਿ ਵੱਡੀ ਉਮਰ ਦੇ ਕਾਰਨ ਉਸ ਦੀ 


69/ ਹਸਦਿਆਂ ਦੇ ਘਰ ਵਸਦੇ 


ਯਾਦਦਾਸ਼ਤ ਕਮਜ਼ੋਰ ਹੋ ਗਈ ਸੀ। ਉਦੋਂ ਦੂਜੀ ਸੈਸਾਰ ਜੋਗ ਦਾ ਸਮਾਂ ਸੀ, ਜਿਸ ਕਰਕੇ 
ਮਹਿੰਗਾਈ ਵੀ ਸਿਰੇ 'ਤੇ ਪੁੱਜੀ ਹੋਈ ਸੀ। ਇਸ ਵਾਸਤੇ ਪੱਗ, ਪਜਾਮਾ ਜਾਂ ਜੁੱਤੀ ਪਹਿਨਣਾ 
ਆਮ ਬੰਦੇ ਲਈ ਵਿਤੋ' ਬਾਹਰੀ ਗੱਲ ਹੁੰਦੀ ਸੀ। ਬਹਿਰਹਾਲ, ਬਾਬੇ ਨੇ ਅੱਖੇ-ਸੱਖੇ ਦੋ ਚੋਗਾ- 
ਨੰਮਾਂ ਕੁੜਤੇ ਤੇ ਕਛਿਹਰੇ ਸਿਵਾ ਹੀ ਲਏ। ਜਦੋਂ ਉਹ ਨਹਾ-ਧੋ ਕੇ ਬਾਹਰ ਨਿਕਲਿਆ ਤਾਂ 
ਉਸ ਨੇ ਕੁੜਤਾ ਤਾਂ ਪਾ ਲਿਆ, ਪਰ ਕਛਿਹਰਾ ਪਾਉਣਾ ਭੁਲ ਹੀ ਗਿਆ। ਅਗੋਂ ਜਦੋਂ 
ਉਸ ਨੂੰ ਕੋਈ ਮਿੱਤਰ ਮਿਲਿਆ ਤਾਂ ਉਹ ਬਾਬਾ ਝੱਗਾ ਚੁਕ ਕੇ ਖੁਸ਼ੀ-ਖੁਸ਼ੀ ਕਹਿਣ ਲੱਗਾ; 
ਲੈ ਬਾਈ ਸਿਆਂ! ਆਪਾਂ ਤਾਂ 'ਦੋ ਕਹਾਈਆਂ” ਭਾਵ ਦੋ ਕੱਛਾਂ ਸੁਆ ਹੀ ਲਈਆਂ ਹਨ। 
ਅੱਗੋਂ ਦੂਜਾ ਬਾਬਾ ਕਹਿਣ ਲੱਗਾ ਕਿ ਭਾਈ ਇਹ ਕੱਛ ਮੈਨੂੰ ਤਾਂ ਵਿਖਾ ਲਈ ਠੀਕ ਹੈ, 
ਪਰ ਇਹ ਗੈਬੀ ਜਿਹੀ ਕੱਛ ਕਿਤੇ ਸੱਥ-ਪਰ੍ਹੇ ਵਿਚ ਨਾ ਦਿਖਾ ਬੈਠੀਂ। 

ਹੁਣ ਜਦੋਂ ਇਥੇ ਠਰਕੀ ਤੇ ਖਚਰੇ ਜਿਹੇ ਬਾਬਿਆਂ ਦੀ ਗੱਲ ਚਲ ਰਹੀ ਹੈ ਤਾਂ ਇਨ੍ਹਾਂ 
ਦੀ ਠਰਕ ਭੋਰਨ ਦੀ ਆਦਤ ਸਬੈਧੀ ਕਿੰਨੀਆਂ ਹੀ ਘਟਨਾਵਾਂ ਤੇ ਗੱਲਾਂ ਲੌਕ-ਚਰਚਾ ਦਾ 
ਵਿਸ਼ਾ ਬਣਦੀਆਂ ਹਨ। ਇਸ ਪ੍ਰਥਾਇ ਇਕ ਵਾਰੀ ਦੀ ਗੱਲ ਹੈ ਕਿ ਇਕ ਖਚਰਾ ਜਿਹਾ 
ਬਾਬਾ ਐਨਕ ਲਗਵਾਉਣ ਲਈ ਸ਼ਹਿਰ ਗਿਆ। ਡਾਕਟਰ ਨੇ ਉਸ ਨੂੰ ਪੁਛਿਆ ਕਿ ਬਾਬਾ 
ਤੇਰੀ ਦੂਰ ਦੀ ਨਜ਼ਰ ਕਮਜ਼ੋਰ ਹੈ ਜਾਂ ਨੇੜੇ ਦੀ। ਬਾਬਾ ਪ੍ਰੇਸ਼ਾਨ ਜਿਹਾ ਹੋ ਕੇ ਡਾਕਟਰ ਨੂੰ 
ਕਹਿਣ ਲੱਗਾ ਕਿ ਮੈਨੂੰ ਨਹੀਂ ਪਤਾ ਕਿ ਇਹ ਸਾਲੀ ਨਜ਼ਰ ਵੀ ਦੋ ਪ੍ਰਕਾਰ ਦੀ ਹੁੰਦੀ ਹੈ; ਤੂੰ 
ਆਪੇ ਹੀ ਵੇਖ ਲੈ। ਡਾਕਟਰ ਨੇ ਜਦੋਂ ਨਜ਼ਰ ਚੈੱਕ ਕਰਨ ਲਈ ਉਸ ਦੇ ਲੈੱਜ਼ ਲਾ ਕੇ ਉਹਨੂੰ 
ਪੁੱਛਿਆ ਕਿ ਬਾਬਾ ਦੱਸ ਤੇਨੂੰ ਨੇੜੇ ਚੰਗਾ ਦਿਸਦਾ ਹੈ ਕਿ ਦੂਰ। ਤਾਂ ਬਾਬਾ ਕਹਿਣ ਲੱਗਾ 
ਕਿ ਭਾਈ ਡਾਕਟਰ ਸਾਹਿਬ ਤੂੰ ਤਾਂ ਮੈਨੂੰ ਧੁਧਲਾ-ਧੁੰਧਲਾ ਦਿਸਦਾ ਹੈਂ, ਪਰ ਉਹ ਸਾਹਮਣੇ 
ਸੜਕ 'ਤੇ ਜਾਂਦੀ ਮੁਟਿਆਰ ਤਾਂ ਬਾਹਲੀ ਸੋਹਣੀ ਦਿਸਦੀ ਹੈ। ਸੋ ਕਈ ਵਾਰ ਇਸ ਤਰ੍ਹਾਂ ਦਾ 
ਠਰਕ-ਸ਼ਰਕ ਬੰਦੇ ਦੇ ਸੁਭਾਅ ਵਿਚੋਂ ਨਿਕਲਦਾ ਨਹੀਂ ਤੇ ਅਖੀਰ ਨੂੰ ਉਸ ਦੇ ਹੱਡਾਂ ਨਾਲ 
ਹੀ ਜਾਂਦਾ ਹੈ। 

ਪੱਡੂ ਭਾਈਚਾਰੇ ਵਿਚ ਕਾਣਗਿਆਰੀ ਵਜੋਂ ਸਭ ਤੋਂ ਖਤਰਨਾਕ ਤਬਕੇ ਮੁਸ਼ਟੰਡਿਆਂ, 
ਛੜਿਆਂ ਤੇ ਠਰਕੀ ਬੈਦਿਆਂ ਦੇ ਹੰਦੇ ਹਨ। ਇਨ੍ਹਾਂ ਦੀ ਆਪਣੀ ਹੀ ਦੁਨੀਆਂ, ਮਜਲਿਸ ਤੇ 
ਸੋਹਬਤ ਹੌਦੀ ਹੈ। ਆਮ ਤੌਰ 'ਤੇ ਇਹ ਬੰਦੇ ਪਿੰਡੋ' ਦੂਰ ਕਿਸੇ ਸਾਧ ਦੇ ਡੇਰੇ 'ਤੇ ਜਾਂ ਕਿਸੇ 
ਯਾਰ-ਬੇਲੀ ਦੀ ਝੁੱਗੀ ਵਿਚ ਸਲਫੇ ਦੀ ਲਾਟ ਦੀ ਲੋਰ ਵਿਚ ਸੁਲਫੇ ਦੀ ਲਾਟ ਵਰਗੀਆਂ 
ਰੈਨਾਂ ਦੀਆਂ ਗੱਲਾਂ ਕਰਕੇ ਅਕਾਸ਼-ਪਤਾਲ ਇਕ ਕਰਦੇ ਰਹਿੰਦੇ ਹਨ। ਇਨ੍ਹਾਂ ਚੌਰਿਆਂ ਦੇ 
ਸੁਆਸ ਮਾਵੇ ਭਾਵ ਅਫੀਮ ਤੇ ਸੁਲਫੇ ਨਾਲ ਅਕਾਸ਼ੀਂ ਚੜ੍ਹੇ ਹੈਦੇ ਹਨ। ਅਜਿਹੇ ਠਰਕੀ-ਠੇ 
ਠਰਾਂ ਦੇ ਨੈਣ-ਪ੍ਾਣ ਤਾਂ ਕਾਇਮ ਨਾ ਹੋਣ, ਪਰ ਇਹ ਆਪਣੇ ਕਾਮੀ-ਸੁਭਾਅ ਤੇ ਉਘ- 
ਸਬੈਧੀ ਹੀ ਵਾਰਿਸ ਸ਼ਾਹ ਨੇ ਲਿਖਿਆ ਹੈ ਕਿ:- 


70/ ਹਸਦਿਆਂ ਦੇ ਘਰ ਵਸਦੇ 


“ਵਾਰਿਸ ਸ਼ਾਹ ਜਵਾਨੀ ਦੀ ਉਮਰ ਗੁਜ਼ਰੀ 

ਅਜੇ ਤਬ੍ਹਾ ਨਾ ਹਿਰਸ ਥੀਂ ਬਾਜ਼ ਆਈ। 

ਇਸ ਦਾ ਸਿੱਧਾ ਮਤਲਬ ਇਹ ਹੈ ਕਿ ਬੇਸ਼ੱਕ ਬੜ੍ਹੇ ਬਦਿਆਂ ਦੀ ਸਰੀਰਕ ਤਵਾਨਾਈ 
ਤਾਂ ਮੁੱਕ-ਮੁਕਾ ਗਈ ਹੈਦੀ ਹੈ, ਪਰ ਇਨ੍ਹਾਂ ਦੀ ਵੇਖਣ-ਚਾਖਣ ਦੀ ਹਿਰਸ ਕਾਇਮ ਰਹਿੰਦੀ 
ਹੈ। ਫਿਰ ਕਿਸੇ ਹੋਰ ਸ਼ਾਇਰ ਨੇ ਵੀ ਕਾਮੁਕ ਜਿਹੇ ਬਢੇ-ਠੇਰਿਆਂ ਦੀ ਕਾਮਵਾਸਨਾ ਭਰੀ 
ਮਾਨਸਿਕਤਾ ਦੀ ਤਰਜਮਾਨੀ ਇਉਂ ਕੀਤੀ ਹੈ: 

“ਇਸ ਸੇ ਬੜ੍ਹ ਕਰ ਵਕਤ ਕਯਾ ਢਾਏਗਾ ਸਿਤਮ 

ਜਿਸਮ ਬੁਢਾ ਕਰ ਦੀਆ ਦਿਲ ਜਵਾਨ ਰਹਨੇ ਦੀਆ।' 

ਇਹ ਹੀ ਨਹੀਂ ਸਗੋਂ ਜਿਥੇ ਅਜਿਹੇ ਕੁਸੈਗੀ ਤੇ ਕੁਰਹਿਤੀਏ ਬੰਦੇ ਜਾਂਦੇ ਹਨ, ਉਹ 
ਮਜਲਿਸਾਂ ਤੇ ਡੇਰੇ ਵੀ ਬਦਨਾਮ ਹੋ ਜਾਂਦੇ ਹਨ। ਫਿਰ ਇਸ ਦੇ ਨਾਲ ਹੀ ਡੇਰਿਆਂ ਦੇ ਡੇਰੇ 
ਦਾਰ ਸਾਧ ਵੀ ਅਕਸਰ ਬਦਨਾਮ ਹੈਦੇ ਹਨ। ਅਜਿਹੇ ਲੁੱਚੇ-ਲਫੌਗੇ ਬੰਦਿਆਂ ਦੇ ਸਰਪ੍ਰਸਤ 
ਡੇਰੇਦਾਰਾਂ ਬਾਰੇ ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ: 

ਕਿਸ ਕਿਸ ਖ਼ੁਦਾ ਕੇ ਸਾਮਨੇ ਸਿਜਦਾ ਕਰੇ ਕੋਈ। 

ਫਿਰ ਪੰਜਾਬੀ ਸਭਿਆਚਾਰ ਵਿਚ ਵੀ ਸਾਡੀ ਇਕ ਲੋਕ ਬੋਲੀ ਅਜਿਹੇ ਬਦਨਾਮ 
ਸਾਧਾਂ ਦੇ ਕਿਰਦਾਰ ਸਬੈਧੀ ਆਮ ਲੋਕਾਂ ਦੀ ਮਾਨਸਿਕ ਦੁਚਿਤੀ ਦੀ ਤਰਜਮਾਨੀ ਕਰਦੀ ਹੈ 
ਕਿ 'ਸੈਤਾਂ ਦੇ ਵੱਗ ਫਿਰਦੇ ਕੀਹਦੇ-ਕੀਹਦੇ ਪੈਰੀਂ ਹਥ ਲਾਵਾਂ”। ਨਿਰਸੰਦੇਹ ਇਸ ਪ੍ਰਸੰਗ 
ਵਿਚ ਤਾਂ ਸਗੋਂ ਡੇਰੇਵਾਦ ਤੇ ਬੁਬਣੇ ਸਾਧਾਂ ਸਬੈਧੀ ਤਾਂ ਭਲੇਮਾਣਸ ਲੋਕਾਂ ਤੇ ਖਾਸ ਕਰਕੇ 
ਤੀਮਤਾਂ ਵਿਚ ਸ਼ੁਰੁ ਤੋਂ ਹੀ ਇਕ ਬੇਭਰੋਸਗੀ ਜਿਹੀ ਰਹੀ ਹੈ। 

ਪੱਡੂ ਜੀਵਨ ਦੀ ਨਿਰੋਲਤਾ ਤੇ ਨਿਰੋਗਤਾ ਵਿਚੋਂ ਹਾਸਾ-ਮਸ਼ਕਰੀ ਆਪ ਮੁਹਾਰੇ ਹੀ 
ਫੁਟਦਾ ਹੈ। ਇਸ ਪ੍ਰਥਾਇ ਫਿਰ ਪੱਡੂ ਸਮਾਜ ਨੂੰ ਸਾਡੇ ਸ਼ਹਿਰੀ ਸਮਾਜ ਨਾਲ ਕਿਤੇ ਵੱਧ 
ਗੱਲ ਫੁਰਦੀ ਹੈ। ਇਸ ਸਬੋਧ ਵਿਚ ਇਕ ਵਾਰ ਦੀ ਗੱਲ ਹੈ ਕਿ ਕਿਸੇ ਰਾਹੀ-ਪਾਂਧੀ ਦੇ 
ਅੰਗੇ ਕੋਈ ਮਾਈ ਤੁਰੀ ਜਾਂਦੀ ਸੀ। ਪੈਂਡਾ ਕੱਟਣ ਦੀ ਗਰਜ਼ ਨਾਲ ਮਾਈ ਨੇ ਉਸ ਨਾਲ 
ਆਪਣੇ ਦਾਨੇ-ਸੁਭਾਅ ਮਤਾਬਿਕ ਉਸ ਨਾਲ ਗੱਲਬਾਤ ਛੋੜ ਲਈ ਕਿ ਉਹ ਕਿਥੋਂ ਦਾ 
ਰਹਿਣ ਵਾਲਾ ਹੈ ਤੇ ਉਹ ਕਿੰਨੇ ਭੇਣ-ਭਾਈ ਹਨ। ਉਧਰ ਅਚਨਚੇਤ ਮਾਈ ਦੀ ਹਵਾ ਸਰ 
ਗਈ ਤਾਂ ਪਿਛੇ ਤੁਰਿਆ ਆਉਂਦਾ ਰਾਹੀ ਕਹਿਣ ਲੱਗਾ ਕਿ ਮਾਈ ਅਸੀਂ ਚਾਰ ਭਰਾ ਹੁੰਦੇ 
ਸੀ। ਪਰ ਹੁਣ ਦੋ ਕੁ ਮਿਟ ਪਹਿਲਾਂ ਇਕ ਮਰ ਗਿਆ ਹੈ ਤੇ ਹੁਣ ਬਾਕੀ ਤਿੰਨ ਭਰਾ ਹੀ ਰਹਿ 
ਗਏ ਹਨ। ਮਾਈ ਨੇ ਬੜੀ ਹੈਰਾਨਗੀ ਨਾਲ ਪੁਛਿਆ ਕਿ ਤੇਰਾ ਭਾਈ ਦੋ ਕੁ ਮਿੰਟ ਪਹਿਲਾਂ 
ਕਿਵੇਂ ਪੂਰਾ ਹੋ ਗਿਆ। ਇਸ 'ਤੇ ਰਾਹੀ ਕਹਿਣ ਲੱਗਾ ਕਿ ਮਾਈ ਹੁਣ ਮੈਂ ਤਾਂ ਤੇਰੀ ਤੋਪ ਦੇ 
ਮੁਹਰੇ ਆ ਕੇ ਮਰ ਗਿਆ ਹਾਂ। ਇਸ ਤਰ੍ਹਾਂ ਦੇ ਹਾਜ਼ਰ-ਜੁਆਬੀ ਫੁਰਨੇ ਆਮ ਹੀ ਪੱਡੂ ਲੋਕਾਂ 


71/ ਹਸਦਿਆਂ ਦੇ ਘਰ ਵਸਦੇ 


ਦੀ ਜੀਵਨ ਸ਼ੈਲੀ ਤੇ ਬੋਲਬਾਣੀ ਦਾ ਹਿੱਸਾ ਹਨ। 

ਇਕ ਅਜਿਹਾ ਹੀ ਪ੍ਰਸੈਗ ਹੋਰ ਹੈ ਕਿ ਇਕ ਵਾਰ ਇਕ ਟੱਬਰ ਨੇ ਰਾਤ ਨੂੰ ਛੋਲਿਆਂ ਦੀ 
ਦਾਲ ਦਾ ਚੰਗਾ ਗਾਛਾ ਲਾ ਲਿਆ। ਜ਼ਾਹਿਰ ਹੈ ਕਿ ਸੌਣ ਲੱਗੇ ਤਾਂ ਦਾਲ ਨੇ ਉਨ੍ਹਾਂ ਦੇ 
ਢਿੱਡ ਵਿਚ ਗੈਸ ਦੀ ਉਧੜਧੰਮੀ ਮਚਾ ਦਿਤੀ। ਉਨ੍ਹਾਂ ਨੇ ਇਕ ਪਰਿਵਾਰਕ ਮਤਾ ਪਕਾਇਆ 
ਕਿ ਜਦੋਂ ਕਿਸੇ ਦੀ ਹਵਾ ਸਰਨ ਲੱਗੇ ਤਾਂ ਉਹ ਸੈਕੇਤ ਮਾਤਰ ਦੱਸ ਦੇਵੇ ਕਿ ਪੁਲਿਸ 
ਆਉਣ ਵਾਲੀ ਹੈ। ਪਰ ਉਨ੍ਹਾਂ ਵਿਚੋਂ ਇਹ ਇਕ ਜਣੇ ਦੇ ਵੱਸ ਦੀ ਗੱਲ ਨਾ ਰਹੀ ਤੇ ਉਸ 
ਦੀ ਫੁਕ ਨਿਕਲ ਗਈ। ਇਸ ਉਪਰੋਤ ਜਦੋਂ ਉਸ ਬੈਦੇ ਨੇ ਕਿਹਾ ਕਿ ਪੁਲਿਸ ਆਉਣ 
ਵਾਲੀ ਹੈ ਤਾਂ ਟੱਥਰ ਪਿਟ ਉਠਿਆ ਕਿ ਹੁਣ ਦੱਸਣ ਦਾ ਕੀ ਫਾਇਦਾ ਹੈ ਕਿਉਂਕਿ 
ਹੱਥਕੜੀਆਂ ਤਾਂ ਪਹਿਲਾਂ ਹੀ ਲੱਗ ਗਈਆਂ ਹਨ। 

ਇਥੇ ਗੱਰਤਲਬ ਹੈ ਕਿ ਵਿਅਕਤੀ ਵਿਸ਼ੇਸ਼ ਵੀ ਭੁਲੱਕੜ ਹੁੰਦੇ ਹਨ, ਉਨ੍ਹਾਂ ਦੇ 
ਭੁਲੱਕੜਪਣੇ ਵਿਚੋਂ ਸਗੋਂ ਹੋਰ ਵੀ ਜ਼ਿਆਦਾ ਹਾਸਾ ਉਪਜਦਾ ਹੈ ਕਿਉਂਕਿ ਉਨ੍ਹਾਂ ਬਾਰੇ 
ਦੁਨੀਆਂ ਦੀ ਆਮ ਧਾਰਨਾ ਹੁੰਦੀ ਹੈ ਕਿ ਸਿਆਣਾ-ਬਿਆਣਾ ਬੰਦਾ ਕੋਈ ਹਾਸੋਹੀਣੀ 
ਕਰਤੂਤ ਕਰ ਹੀ ਨਹੀਂ ਸਕਦਾ। ਜਦੋਂ ਕਿ ਜੱਗ-ਜ਼ਾਹਿਰਾ ਸੱਚਾਈ ਤਾਂ ਇਹ ਹੈ ਕਿ 
ਦੁਨੀਆਂ ਦਾ ਹਰ ਮਹਾਨ ਵਿਅਕਤੀ ਦਰਅਸਲ ਤਾਂ ਸਧਾਰਨ ਮਨੁੱਖ ਹੀ ਹੁੰਦਾ ਹੈ। ਇਸ 
ਲਈ ਉਸ ਵਿਚ ਵੀ ਮਾਨਵੀ ਗਣ ਤੇ ਅੰਗਣ ਹੈਦੇ ਹਨ। ਸਗੋਂ ਮਨਿਆ ਜਾਂਦਾ ਹੈ ਕਿ 
ਬੁੱਢ-ਵਰੇਸ ਵਿਚ ਕੁਦਰਤੀ ਤੌਰ 'ਤੇ ਬੋਦਾ ਆਖਿਰ ਨੂੰ ਸੁਭਾਅ ਦੇ ਪੱਖੋਂ ਬੱਚਾ ਹੀ ਬਣ 
ਜਾਂਦਾ ਹੈ। 

ਭੁਲੱਕੜ ਬੈਦਿਆਂ ਦੇ ਪ੍ਰਸੈਗ ਵਿਚ ਮੇਰੇ ਪਿਡੋਂ ਤਾਇਆ ਜੀ ਅਵਤਾਰ ਸਿੰਘ ਬਾਰੇ 
ਮਸ਼ਹੂਰ ਸੀ ਕਿ ਉਹ ਕਈ ਵਾਰ ਦਫ਼ਤਰ ਜਾਣ ਵੇਲੇ ਸੁਟ-ਬੁਟ ਪਾ ਕੇ ਪੱਗ ਤੋਂ ਬਿਨਾਂ ਹੀ ਤੁਰ 
ਪੈਂਦੇ ਸਨ। ਇਕ ਵਾਰ ਉਨ੍ਹਾਂ ਨੇ ਬੇਧਿਆਨੇ ਵਿਚ ਕੌਟ ਤਾਂ ਪਾ ਲਿਆ, ਪਰ ਪੈਂਟ ਪਾਉਣੀ 
ਭੁਲ ਗਏ। ਜਦੋਂ ਸਾਡੇ ਤਾਈ ਜੀ ਨੇ ਵੇਖਿਆ ਕਿ ਉਹ ਕੋਟ-ਕਛਿਹਰੇ ਨਾਲ ਹੀ ਕੋਠੀ ਦਾ 
ਬਾਹਰਲਾ ਗੇਟ ਟਪ ਗਏ ਹਨ ਤਾਂ ਤਾਈ ਜੀ ਨੇ ਫਟਾ-ਫਟ ਉਨ੍ਹਾਂ ਦੇ ਪਿਛੇ ਆਪਣੇ ਨਕਰ ਨੂੰ 
ਪੈਂਟ ਦੇ ਕੇ ਭਜਾਇਆ ਤੇ ਇਉਂ ਘਰ ਦੀ ਇਜ਼ਤ ਨਿਲਾਮ ਹੈਦੀ-ਹੈਦੀ ਬਚੀ। 

ਇਉਂ ਹੀ ਇਸ ਪ੍ਰਸੈਗ ਵਿਚ ਕੁਦਰਤ ਦਾ ਨਿਯਮ ਹੈ ਕਿ ਢਲ ਰਹੀ ਵਰੇਸ ਵਿਚ 
ਭੁਲਣ ਦੀ ਆਦਤ ਵਧ ਜਾਂਦੀ ਹੈ ਤੇ 'ਕੰਨ੍ਹੋ ਕੁੜੀ ਗਰਾਂ ਹੋਕਾ” ਵਾਲੀ ਪ੍ਰਵਿਰਤੀ ਬੰਦੇ 'ਤੇ 
ਹਾਵੀ ਹੋ ਜਾਂਦੀ ਹੈ। ਇਸ ਸਬੈਧ ਵਿਚ ਮੇਰੇ ਪਾਪਾ ਜੀ 80ਵਿਆਂ ਵਿਚ ਜਾ ਕੇ ਆਪਣੇ 
ਸਾਕ-ਸਬੋਧੀਆਂ ਦੇ ਨਾਮ ਭੁਲਣੇ ਸ਼ੁਰੁ ਹੋ ਗਏ ਸਨ। ਜਦੋਂ ਵੀ ਉਹ ਕਿਸੇ ਦੀ ਕੋਈ ਗੱਲ 
ਕਰ ਰਹੇ ਹੁੰਦੇ ਤਾਂ ਆਮ ਹੀ ਕਹਿੰਦੇ ਕਿ ਉਸ ਦਾ ਭਲਾ ਜਿਹਾ ਨਾਮ ਸੀ, ਜਿਸ ਦਾ ਕਿ ਮੈਨੂੰ 
ਚੇਤਾ ਨਹੀਂ ਆ ਰਿਹਾ। ਮੇਰੇ ਬੀਜੀ ਨੇ ਅੰਗੇਂ ਕਹਿਣਾ ਕਿ ਸਰਦਾਰ ਜੀ 'ਚੇਤੇ” ਨੂੰ ਛੱਡੋ ! 
ਚਲੋਂ ਉਸ ਦਾ ਨਾਮ “ਟੈਲੀਫੋਨ” ਸੀ ਤੇ ਤੁਸੀਂ ਗੱਲ ਅੱਗੇ ਤੋਰੋ। 


72/ ਹਸਦਿਆਂ ਦੇ ਘਰ ਵਸਦੇ 


ਇਸ ਪ੍ਰਸੈਗ ਵਿਚ ਦੁਨੀਆਂ ਦੇ ਸਿਰੇ ਦੇ ਸਾਇੰਸਦਾਨ ਆਈਨਸਟਾਈਨ ਦੇ 
ਭੁਲੱਕੜਪਣ ਬਾਰੇ ਵੀ ਪ੍ਰਸਿੱਧ ਹੈ ਕਿ ਉਸ ਨੂੰ ਕਿਸੇ ਡਾਕਟਰ ਨੇ ਕਿਹਾ ਕਿ ਤੂੰ ਹਰ ਰੋਜ਼ 
ਇਕ ਆਂਡਾ ਪੈਜ ਕੁ ਮਿੰਟ ਉਬਾਲ ਕੇ ਖਾਇਆ ਕਰ। ਇਕ ਦਿਨ ਆਈਨਸਟਾਈਨ 
ਸਾਹਿਬ ਨੇ ਆਪਣੀ ਘੜੀ ਤਾਂ ਉਬਲਣ ਰੱਖ ਦਿਤੀ ਤੇ ਆਂਡੇ ਨੂੰ ਟਿਕਟਿਕੀ ਬੈਨ ਕੇ 
ਦੇਖਦੇ ਰਹੇ। ਇਉਂ ਹੀ ਇਕ ਫ਼ਿਲਾਸਫ਼ਰ ਬਾਰੇ ਮਸ਼ਹੂਰ ਹੈ ਕਿ ਉਹ ਕਿਸੇ ਧਿਡ ਵਿਚ ਗਿਆ 
ਤੇ ਉਥੇ ਉਸ ਨੇ ਕੰਧ 'ਤੇ ਪਾਥੀਆਂ ਥੱਪੀਆਂ ਵੇਖੀਆਂ। ਉਹ ਖੜ੍ਹਾ ਸੋਚਦਾ ਰਿਹਾ ਤੇ ਉਸ 
ਨੇ ਪੁਛਿਆ ਕਿ ਭਾਈ ਮੱਝ ਗੋਹਾ ਕਰਨ ਲਈ ਕੰਧ 'ਤੇ ਕਿਵੇਂ ਚੜ੍ਹੀ ਸੀ। ਬਹਿਰਹਾਲ, ਇਹ 
ਬਾਹਲੂੰ ਪੜ੍ਹੇ-ਲਿਖੇ ਬੰਦਿਆਂ ਬਾਰੇ ਹਾਸੇ-ਠੱਠੇ ਦੀ ਇਹ ਇਕ ਬਹੁਤ ਹੀ ਵਧੀਆ ਵੰਨਗੀ ਹੈ। 

ਇਥੇ ਜਦੋਂ ਐਨ੍ਹਿਆਂ ਦੀ ਮਸ਼ਕਰੀ ਦੀ ਗੱਲ ਚਲੀ ਹੈ ਤਾਂ ਮੈਨੂੰ ਇਕ ਹੋਰ ਗੱਲ ਯਾਦ 
ਆਈ ਹੈ ਕਿ ਅਨ੍ਹਿਆਂ ਵਿਚ ਸੁਣਨ ਦੀ ਸ਼ਕਤੀ ਲੋੌੜੋਂ ਵੱਧ ਹੁੰਦੀ ਹੈ। ਇਕ ਵਾਰੀ ਚਾਰ 
ਅਨ੍ਹਹਿਆਂ ਨੇ ਪ੍ਰਸ਼ਾਦ ਬਣਾਇਆ। ਜਦੋਂ ਉਹ ਖਾਣ ਲੱਗੇ ਤਾਂ ਕੋਈ ਮਸਖਰਾ ਜੱਟ ਵੀ ਉਨ੍ਹਾਂ 
ਦੇ ਨਾਲ ਪ੍ਰਸ਼ਾਦ ਖਾਣ ਬਹਿ ਗਿਆ। ਇਸ 'ਤੇ ਇਕ ਅਨ੍ਹਾਂ ਬੋਲਿਆ ਕਿ ਆਪਾਂ ਤਾਂ ਚਾਰ 
ਬੰਦੇ ਹਾਂ, ਪਰ ਖਾਣ ਦੇ ਪਚਾਕੇ ਪੇਜ ਵੱਜ ਰਹੇ ਹਨ। ਫਿਰ ਕੀ ਸੀ; ਇਕ ਅਨ੍ਹੋ ਨੇ ਆਪਣੇ 
ਨਾਲ ਦੇ ਅਨ੍ਹੋ ਦੇ ਚਪੇੜ ਕੱਢ ਮਾਰੀ ਤੇ ਦੂਜੇ ਨੇ ਅੱਗੋਂ ਆਪਣੇ ਨਾਲ ਬੈਠੇ ਤੀਜੇ ਅਨੂ ਨੂੰ 
ਚਪੇੜ ਮਾਰ ਦਿੱਤੀ। ਬਸ ਕੋਟਲਾ-ਛਪਾਕੀ ਵਾਂਗੂੰ ਜਦੋਂ ਉਨ੍ਹਾਂ ਦੀ ਆਪਸੀ ਚਪੇੜੋ-ਚਪੇੜੀ 
ਦੀ ਦਹਿੰਗੜ-ਦਹਿੰਗੜ ਸ਼ਰੁ ਹੋ ਗਈ ਤਾਂ ਜੱਟ ਬਾਬਾ ਪ੍ਰਸ਼ਾਦ ਵਾਲਾ ਪਤੀਲਾ ਹੀ ਚੁੱਕ ਕੇ 
ਪੱਤਰਾ ਵਾਚ ਗਿਆ। 

ਜ਼ਿਕਰਯੋਗ ਹੈ ਕਿ ਬੇਸ਼ੱਕ ਅੱਖਾਂ ਤੋਂ ਐਨ੍ਹਾਂ ਆਦਮੀ ਬਾਹਰੀ ਸੈਸਾਰ ਤਾਂ ਨਹੀਂ ਦੇਖ 
ਗੁਣ ਬਖਸ਼ਿਆ ਹੁੰਦਾ ਹੈ। ਇਸ ਸੈਦਰਭ ਵਿਚ ਸੈਂਕੜੇ ਨਹੀਂ, ਸਗੋਂ ਹਜ਼ਾਰਾਂ ਹੀ ਸੈਤ 
ਸੁਰਦਾਸ, ਗੁਰ ਘਰ ਦੇ ਕੀਰਤਨੀਏ, ਸੈਸਾਰ ਪ੍ਰਸਿੱਧ ਬੀਥੋਵਨ ਤੇ ਲਕਸ਼ਮੀ ਕਾਂਤ ਪਿਆਰੇ 
ਲਾਲ ਜਿਹੇ ਸੈਗੀਤਕਾਰ ਤੇ ਹੈਲਨ ਕੀਲਰ ਜਿਹੀਆਂ ਸ਼ਖਸੀਅਤਾਂ ਨੂੰ ਰੱਬ ਨੇ ਅਜਿਹੇ 
ਇਲਾਹੀ ਗੁਣਾਂ ਨਾਲ ਨਿਵਾਜਿਆ ਹੈ ਕਿ ਜਿਹੜੇ ਕਰੋੜਾਂ-ਅਰਬਾਂ ਸੁਜਾਖਿਆਂ ਦੀ ਪਹੁੰਚ 
ਤੋਂ ਬਾਹਰ ਹਨ। 

ਬੇਸ਼ੱਕ ਜ਼ਾਹਿਰਾ ਤੌਰ 'ਤੇ ਤਾਂ ਸਾਨੂੰ ਜਾਪਦਾ ਹੈ ਕਿ ਕੁਦਰਤ ਨੇ ਅੱਖਾਂ ਤੋਂ ਮੁਨਾਖੇ 
ਲੌਕਾਂ ਜਾਂ ਫਿਰ ਵਿਕਲਾਂਗ ਵਿਅਕਤੀਆਂ ਨੂੰ ਸਜ਼ਾ ਹੀ ਦਿਤੀ ਹੰੰਦੀ ਹੈ, ਪਰ ਇਨ੍ਹਾਂ 
ਵਿਅਕਤੀਆਂ ਨੂੰ ਕੁਦਰਤ ਨੇ ਹੀ ਇਨੀ ਔਤੀਵੀ ਮਾਨਸਿਕ ਸ਼ਾਂਤੀ ਤੇ ਸਬਰ-ਸਬੂਰੀ ਬਖਸ਼ੀ 
ਹੁੰਦੀ ਹੈ ਕਿ ਇਹ ਆਲੇ-ਦੁਆਲੇ ਦੇ ਸਮਾਜ ਵਾਸਤੇ ਸਬਰ-ਸਕੂਨ ਦੇ ਰੋਸ਼ਨ ਮਿਨਾਰ ਸਿੱਧ 
ਹੁੰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਅਸੀਂ ਅਪੰਗ ਬੈਦਿਆਂ ਨੂੰ ਹਿਕਾਰਤ ਦੀ ਨਜ਼ਰ ਨਾਲ 
ਦੇਖਣ ਦੀ ਬਜਾਏ ਇਨ੍ਹਾਂ ਨੂੰ ਵੀ ਆਪਣੇ ਸਮਾਜ ਦਾ ਅਹਿਮ ਔਗ ਸਮਝੀਏ। 

ਖੈਰ! ਅਨ੍ਹੋ ਬੰਦਿਆਂ ਦੀ ਤਸੱਲੀ ਤੇ ਸਕੂਨ ਭਰੀ ਮਾਨਸਿਕਤਾ ਦੇ ਸਬੈਧ ਵਿਚ ਇਕ 

73/ ਹਸਦਿਆਂ ਦੇ ਘਰ ਵਸਦੇ 


ਗੱਲ ਸਾਡੇ ਸਮਾਜ ਵਿਚ ਆਮ ਪ੍ਰਚਲਿਤ ਹੈ ਕਿ ਕਿਸੇ ਬੰਦੇ ਨੇ ਇਕ ਅੰਨ੍ਹੇ ਨੂੰ ਕਿਹਾ ਕਿ 
ਚੱਲ ਹੁਣ ਤੂੰ ਸੌਂ ਜਾ। ਅੱਗੋਂ ਅਨ੍ਹ ਆਦਮੀ ਦਾ ਕੁਦਰਤੀ ਜਿਹਾ ਜਵਾਬ ਸੀ ਕਿ ਭਾਈ 
ਸੁੱਤੇ ਤਾਂ ਜਨਮਜਾਤ ਤੋਂ ਹੀ ਹਾਂ, ਪਰ ਜੇ ਤੂੰ ਕਹਿੰਦਾ ਹੈਂ ਤਾਂ ਚੁੱਪ ਕਰ ਜਾਂਦੇ ਹਾਂ। 

ਇਸ ਤਰ੍ਹਾਂ ਹੀ ਕਹਿੰਦੇ ਹਨ ਕਿ ਇਕ ਵਾਰੀ ਕਿਸੇ ਸੱਜਣ ਨੇ ਅੰਨ੍ਹੇ ਆਦਮੀ ਨੂੰ ਖੀਰ 
ਛਕਾਈ ਤਾਂ ਅਨ੍ਹੰ ਨੇ ਖੁਸ਼ ਹੋ ਕੇ ਪੁੱਛਿਆ ਕਿ ਜਜਮਾਨ ਇਹ ਖੀਰ ਸ਼ਕਲ-ਸੁਰਤ ਵਿਚ 
ਕਿਹੋ ਜਿਹੀ ਹੁੰਦੀ ਹੈ? ਉਸ ਨੂੰ ਜਵਾਬ ਮਿਲਿਆ ਕਿ ਖੀਰ ਚਿੱਟੇ ਰੈਗ ਦੀ ਹੁੰਦੀ ਹੈ। ਫਿਰ 
ਅਨ੍ਹਾਂ ਪੁੱਛਣ ਲੱਗਾ ਕਿ ਚਿੱਟਾ ਰੈਗ ਕਿਹੋ ਜਿਹਾ ਹੁੰਦਾ ਹੈ? ਫਿਰ ਉਸ ਨੂੰ ਦੱਸਿਆ ਗਿਆ 
ਕਿ ਚਿੱਟਾ ਰਗ ਬਗਲੇ ਵਰਗਾ ਹੁੰਦਾ ਹੈ। ਐਨ੍ਹਾ ਕਹਿਣ ਲੱਗਾ ਕਿ ਭਾਈ ਬਗਲਾ ਕਿਹੋ 
ਜਿਹਾ ਹੁੰਦਾ ਹੈ? ਇਸ ਤੇ ਮੇਜ਼ਬਾਨ ਨੇ ਐਨ੍ਹੋ ਮਹਿਮਾਨ ਦੀ ਬੇਵਜਾ ਜਿਹੀ ਲੰਬੀ-ਚੰੜੀ ਪੁੱਛ 
ਤੋਂ ਬਚਣ ਲਈ ਆਪਣੇ ਹੱਥ ਅਤੇ ਉੰਗਲਾਂ ਨਾਲ ਬਗਲੇ ਦੀ ਚੁੰਝ ਤੇ ਸਿਰ ਜਿਹਾ ਬਣਾ 
ਕੇ ਐਨੂਹੰ ਦੇ ਹੱਥ ਨੂੰ ਉਸ ਉਪਰ ਦੀ ਫੇਰ ਦਿੱਤਾ ਕਿ ਬਗਲਾ ਇਹੋ ਜਿਹਾ ਵਿੰਗਾ-ਟੇਢਾ 
ਹੁੰਦਾ ਹੈ। ਇਸ 'ਤੇ ਅਨ੍ਹਾ ਬੜਾ ਪ੍ਰਸੈਨ ਹੋਇਆ ਤੇ ਕਹਿਣ ਲਗਾ ਕਿ ਵਾਹ-ਬਈ ਵਾਹ ਮੈਨੂੰ 
ਹੁਣ ਸਾਰੀ ਗੱਲ ਸਮਝ ਆ ਗਈ ਹੈ ਕਿ ਵਾਕਿਆ ਹੀ 'ਖੀਰ ਟੇਢੀ ਹੁੰਦੀ ਹੈ'। 

ਇਉਂ ਹੀ ਜੱਟਾਂ ਦੇ ਮਜ਼ਾਕੀਆ ਸੁਭਾਅ ਦੇ ਪਿੱਛੇ ਗੁੱਝੀ ਚੇਤਨਤਾ ਤੇ ਸਿਆਣਪ ਦੇ 
ਸਬੋਧ ਵਿਚ “ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ” ਜਿਹੇ ਲੋਕ ਸੁਤਰ ਬਣੇ ਹਨ। ਪੱਡੂ 
ਸਮਾਜ ਦੇ ਹਾਸੇ ਵਿਚ ਕਦੇ-ਕਦੇ ਕਮਾਲ ਦੀ ਵਿਦਵਤਾ ਛੁਪੀ ਹੁੰਦੀ ਹੈ। ਸਾਡੇ ਸਮਾਜ 
ਭਰੀਆਂ ਤਨਕੀਹਾਂ-ਟਿੱਪਣੀਆਂ ਤੇ ਹਦਾਇਤਾਂ ਆਮ ਹੀ ਪ੍ਰਚਲਿਤ ਹੁੰਦੀਆਂ ਸਨ। ਇਸ 
ਤਰ੍ਹਾਂ ਬਜ਼ੁਰਗ ਸਮਾਜ ਆਪਣੇ ਆਪ ਵਿਚ ਆਪਣੇ ਬੱਚਿਆਂ ਤੇ ਨੰਜਵਾਨਾਂ ਦਾ ਮੁਢਲਾ 
ਸਕੂਲ ਹੁੰਦਾ ਸੀ ਤੇ ਉਨ੍ਹਾਂ ਦੇ ਸਿਆਣਪ ਤੇ ਤਜਰਬੇ ਭਰੇ ਨੀਤੀ-ਬਚਨ ਪੱਡੂ ਸਮਾਜ ਦੀ 
ਸੋਚ ਦਾ ਮੁਲ ਅਧਾਰ ਹੁੰਦੇ ਸਨ। 

ਖੈਰ! ਇਸ ਪ੍ਰਸੈਗ ਵਿਚ ਜੱਗ ਜਾਣਦਾ ਹੈ ਕਿ ਬੰਦੇ ਨੂੰ ਬਚਪਨ ਤੋਂ ਹੀ ਆਪਣੇ ਮਾਂ- 
ਪਿਓ ਤੇ ਪਰਿਵਾਰ ਵੱਲੋਂ ਜਿਹੜੇ ਸੈਸਕਾਰ ਮਿਲਦੇ ਹਨ, ਉਨ੍ਹਾਂ ਵਿਚ ਹੱਸਣਾ-ਖੇਡਣਾ 
ਇਕ ਪ੍ਰਮੁੱਖ ਸੈਸਕਾਰ ਹੌਦਾ ਹੈ। ਇਸ ਵਾਸਤੇ ਹੀ ਸ਼ਾਇਦ ਪੰਜਾਬੀ ਦੀ ਮਸ਼ਹੂਰ ਕਹਾਵਤ 
'ਅਨ੍ਹੋ ਦੀ ਮਸ਼ਕਰੀ ਮਾਂ-ਭੈਣ ਨਾਲ” ਕਦੇ ਪ੍ਰਚਲਿਤ ਹੋਈ ਹੋਵੇਗੀ। ਇਸ ਹਾਸੇ-ਖੇਡੇ ਦੇ 
ਪ੍ਰਸੈਗ ਵਿਚ 'ਅਨ੍ਹੈ ਦੇ ਪੈਰ ਬਟੇਰਾ ਆਉਣ” ਵਾਲੀ ਕਹਾਣੀ ਬੜੀ ਮਕਬੂਲ ਹੈ। ਕਹਿੰਦੇ 
ਹਨ ਕਿ ਇਕ ਵਾਰੀ ਅਚਾਨਕ ਅਨ੍ਹੋ ਦੇ ਪੈਰ ਥੱਲੇ ਬਟੇਰਾ ਆ ਗਿਆ। ਉਸ ਨੇ ਉਹ ਬਟੇਰਾ 
ਆਪਣੀ ਮਾਂ ਨੂੰ ਰਿਨਣ-ਪਕਾਉਣ ਲਈ ਦੇ ਦਿੱਤਾ। ਦੂਜੇ ਦਿਨ ਫਿਰ ਜਦੋਂ ਉਸ ਨੂੰ ਉਸ 
ਦੀ ਮਾਈ ਨੇ ਰੋਟੀ ਖਾਣ ਲਈ ਕਿਹਾ ਤਾਂ ਅੰਗੋਂ ਅਨ੍ਹਾਂ ਬੋਲਿਆ ਕਿ ਬੇਬੇ ਮੈਂ ਬਟੇਰੇ ਦਾ 
ਸ਼ਿਕਾਰ ਤਾਂ ਕਰ ਆਵਾਂ। 

ਖੈਰ! ਮਨੁੱਖ ਨੂੰ ਪਰਿਵਾਰ ਵਲੋਂ ਮਿਲੇ ਸੈਸਕਾਰਾਂ ਦੇ ਸਬੈਧ ਵਿਚ ਜ਼ਾਹਿਰ ਹੈ ਕਿ ਉਸ 

74/ ਹਸਦਿਆਂ ਦੇ ਘਰ ਵਸਦੇ 


ਦੇ ਸੁਭਾਅ ਵਿਚ ਅਤੀਵ ਹਾਸਿਆਂ ਦੀ ਫੁਹਾਰ ਆਪਣੇ ਨਜ਼ਦੀਕੀ ਘਰ-ਪਰਿਵਾਰ ਵਿਚੋਂ 
ਹੀ ਫੁਟਦੀ ਹੈ। ਪਰਿਵਾਰਕ ਸੈਸਕਾਰਾਂ ਦੇ ਪ੍ਰਸੈਗ ਵਿਚ ਕੁਦਰਤੀ ਤੌਰ 'ਤੇ ਹੀ ਹਰ ਬੋਦੇ ਦਾ 
ਸਭ ਤੋਂ ਪਹਿਲਾ ਸਕੂਲ ਉਸ ਦਾ ਘਰ-ਪਰਿਵਾਰ ਹੀ ਹੁੰਦਾ ਹੈ। ਇਥੇ ਬਚਪਨ ਦੇ ਸੈਸਕਾਰਾਂ 
ਤੇ ਖਾਸ ਕਰਕੇ ਹਾਸੇ-ਖੁਸ਼ੀਆਂ ਦੇ ਸਬੰਧ ਵਿਚ ਮੈਨੂੰ ਯਾਦ ਹੈ ਕਿ ਮੇਰੇ ਬੀਜੀ ਮਹਿੰਦਰਪਾਲ 
ਕੌਰ ਗੱਲ-ਗੱਲ 'ਤੇ ਢੁਕਵੇਂ ਅਖਾਣਾਂ, ਮੁਹਾਵਰਿਆਂ ਤੇ ਕਹਾਵਤਾਂ ਦੀ ਬੜੀ ਜੜ੍ਹਤੀ- 
ਫ਼ਬਤੀ ਕਰਦੇ ਹੁੰਦੇ ਸਨ। ਇਸ ਸਬੋਧੀ ਉਨ੍ਹਾਂ ਦੇ ਕੁਝ ਕੁ ਪਸੈਦੀਦਾ ਅਖਾਣ ਤੇ ਕਾਵਿ- 
ਪੰਕਤੀਆਂ ਇਉਂ ਸਨ:- 

“ਜਿਹੜੀ ਮੁਕਤੀ ਨਾ ਮਿਲਦੀ ਸੈਤਾਂ ਨੂੰ ਧੁਣੇ ਤਾਪ ਕੇ; 

ਜ਼ਨਾਨੀ ਪਾ ਲੈਂਦੀ ਬਾਲਕੇ ਪਾਲ੍ਹ ਕੇ। 

“_ ਮੋਗਣ ਗਿਆ ਸੋ ਮਰ ਗਿਆ, ਮੋਗਣ ਮੁਲ ਨਾ ਜਾਹ 

“_ ਬਦੀ ਜਾਂਦੇ ਹਲਵੇ ਨਾਲੋਂ, ਟੁਕੜੇ ਭਲੇ ਫ਼ਕੀਰਾਂ ਦੇ 

“ਜਿੱਧਰ ਗਈਆਂ ਬੇੜੀਆਂ; ਉੱਧਰ ਗਏ ਮਲਾਹ 

“_ਲੱਲੂ ਕਰੇ ਕਵੱਲੀਆਂ ਸਾਧ ਪਾਵੇ ਸਵੱਲੀਆਂ 

“ਜਿਹੋ ਜਿਹੇ ਆਲੂੰ ਤਿਹੇ ਕੁੱਜੇ 

“_ਅਨ੍ਹੀਂ ਕੁਕੜੀ ਖਸਖਸ ਦਾ ਚੋਗਾ 

“_ ਕੱਖਾਂ ਦੀ ਕੁੱਲੀ; ਹਾਥੀ ਦੇਦ ਦਾ ਪਾੜਛਾ 

“ਜੱਟ ਕਟੋਰਾ ਲੱਭਾ; ਪਾਣੀ ਪੀ-ਪੀਅ ਆਫ਼ਰਿਆ 

“_ ਕੋਠਾ ਉਸਰਿਆ, ਤਰਖਾਣ ਵਿਸਰਿਆ 

“_ ਕੱਣ ਕਹੇ ਰਾਣੀਏ ਅੱਗਾ ਢਕ 

“ਕਣਕ ਖੇਤ ਕੁੜੀ ਪੇਟ; ਆ ਜਵਾਈਆ ਮੋਡੇ ਖਾਹ 

“ਮਿਲੀ ਦਾਤ; ਵਿਸਰਿਆ ਦਾਤਾਰ 

“ਇਕ ਦਰ ਬਦ; ਸਹੈਸ ਦਰ ਖੁਲ੍ਹ 

ਇਸ ਤਰ੍ਹਾਂ ਹੀ ਵਾਲ ਕਟਵਾਉਣ ਉਪਰੈਤ ਪੱਗ ਬਨਣ ਵਾਲੋਂ ਲੋਕਾਂ ਬਾਰੇ ਮੇਰੇ ਬੀਜੀ 
“ਹੇਠਾਂ ਮਸੀਤ ਤੇ ਉੱਤੇ ਗੁਰਦੁਆਰਾ” ਵਰਗਾ ਬੜਾ ਢੁਕਵਾਂ ਜਿਹਾ ਅਖਾਣ ਵਰਤਦੇ ਹੁੰਦੇ 
ਸਨ। ਉਨ੍ਹਾਂ ਵਲੋਂ ਬੋਲੀਆਂ ਗਈਆਂ ਕਿੰਨੀਆਂ ਹੀ ਲੋਕ ਸਿਆਣਪਾਂ, ਕਾਵਿ-ਪਕਤੀਆਂ 
ਤੇ ਅਖਾਣਾਂ ਸਬੋਧੀ ਮੈਨੂੰ ਬੇਸ਼ੱਕ ਸਰੇਦਸਤ ਹੁਣ ਕੁਝ ਜ਼ਿਆਦਾ ਯਾਦ ਨਹੀਂ ਰਿਹਾ। ਪਰ 
ਉਨ੍ਹਾਂ ਬਾਰੇ ਹਾਲੇ ਵੀ ਮੇਰੀ ਯਾਦਦਾਸ਼ਤ ਵਿਚ ਇਹ ਗੱਲ ਉਕਰੀ ਪਈ ਹੈ ਕਿ ਉਹਅੰਰਤ 
ਸਮਾਜ ਦੀ ਅਜੋਕੀ ਦੁਰਗਤੀ ਦੇ ਸਬੋਧ ਵਿਚ ਅਕਸਰ ਹੀ “ਘਰ ਬੀਬੀ ਭਲੀ ਸਚਿਆਰੀ; 
ਸੰਹਰੇ ਵਿਚਾਰੀ ਛਿਤਰਾਂ ਦੀ ਮਾਰੀ” ਜਾਂ 'ਬਾਹਰ ਬੀਬੀ ਪੇਜ ਹਜ਼ਾਰੀ, ਘਰ ਬੀਬੀ ਕਰਮਾਂ ਦੀ 
ਮਾਰੀ, ਅਦਰ ਲੋੌਲੀ, ਬਾਹਰ ਲੌਲੀ; ਬਸ ਲੋਲੀ ਦੇ ਗਲ ਇਕੋ ਚੋਲੀ” ਤੇ “ਚਿੜੀ ਵਿਚਾਰੀ 

75/ ਹਸਦਿਆਂ ਦੇ ਘਰ ਵਸਦੇ 


ਕੀ ਕਰੇ; ਠੰਡਾ ਪਾਣੀ ਪੀ ਮਰੇ” ਜਾਂ ਆਪੇ ਫ਼ਾਥੜੀਏ ਤੈਨੂੰ ਕੰਣ ਛੁਡਾਵੇ” ਜਿਹੇ ਹੋਰ ਵੀ 
ਕਈ ਅਖਾਣ ਬੋਲਿਆ ਕਰਦੇ ਸਨ। 

ਇਸ ਪ੍ਰਸੈਗ ਵਿਚ ਹੀ ਮੇਰੇ ਬੀਜੀ ਕਿਸੇ ਲਾਲਚੀ ਬੰਦੇ ਸਬੈਧੀ 'ਸਰਫਾ ਕਰਕੇ ਸੁੱਤੀ ਤੇ 
ਰੋਟੀ ਖਾ ਗਈ ਕੁੱਤੀ” ਵਾਲੀ ਕਹਾਵਤ ਸੁਣਾਉਂਦੇ ਹੁੰਦੇ ਸੀ ਕਿ ਇਕ ਵਾਰ ਕਿਸੇ ਲਾਲਚੀ 
ਜਿਹੇ ਬੈਦੇ ਨੇ ਭਾਈ ਜੀ ਤੋਂ ਕੜ੍ਹਾਹ-ਪ੍ਰਸ਼ਾਦ ਲਿਆ। ਉਸ ਨੂੰ ਲੱਗਾ ਕਿ ਭਾਈ ਜੀ ਨੇ 
ਗੱਫਾ ਵਰਤਾਉਣ ਵਿਚ ਕਜੂੰਸੀ ਕੀਤੀ ਹੈ। ਇਸ ਲਈ ਉਸ ਨੇ ਹੋਰ ਕੜ੍ਹਾਹ-ਪ੍ਰਸ਼ਾਦ ਲੈਣ 
ਦੀ ਨੀਅਤ ਨਾਲ ਦੂਜਾ ਹੱਥ ਫੇਰ ਅੱਗੇ ਕਰ ਦਿਤਾ। ਭਾਈ ਜੀ ਨੇ ਉਸ ਦੇ ਹੱਥ ਨੂੰ ਥੈਥਾ 
ਲੱਗਿਆ ਵੇਖਿਆ ਤਾਂ ਹੋਰ ਪ੍ਰਸ਼ਾਦ ਦੇਣ ਤੋਂ ਇਨਕਾਰ ਕਰ ਦਿਤਾ। ਬਹਿਰਹਾਲ, ਉਨ੍ਹਾਂ 
ਵਿਚ ਆਪਸੀ ਬਹਿਸ ਛਿੜ ਪਈ ਤੇ ਇਸ ਤਕਰਾਰਬਾਜ਼ੀ ਵਿਚ ਇਕ ਕੁੱਤਾ ਲਾਲਚੀ ਬੋਦੇ 
ਦੇ ਹੱਥ ਤੋਂ ਪਸ਼ਾਦ ਚੁਕ ਕੇ ਖਾ ਗਿਆ। 

ਖੈਰ ! ਇਸ ਪ੍ਰਸੈਗ ਵਿਚ ਹੁਣ ਜਦੋਂ ਮੈਨੂੰ ਕੋਈ ਕਹਿੰਦਾ ਹੈ ਕਿ ਬਾਈ ਜੀ ! ਤੁਹਾਡੇ ਕਈ 
ਅਖਾਣ-ਮੁਹਾਵਰੇ ਤੇ ਮਜ਼ਾਹੀਆ ਟੋਟਕੇ ਤਾਂ ਹੁਣ ਖਾਸੇ ਪ੍ਰਚਲਿਤ ਹੋ ਚੁਕੇ ਹਨ ਤਾਂ ਮੈਨੂੰ 
ਸਚਮੱਚ ਹੀ ਖਿਆਲ ਆਉਂਦਾ ਹੈ ਕਿ ਇਹ ਤਾਂ ਮੇਰੇ ਅਚੇਤਮਨ ਨੇ ਸੁਤੇ-ਸਿੱਧ ਹੀ 
ਆਪਣੀ ਮਾਂ ਦੇ ਸ਼ੀਰੀਂ-ਦੁੱਧ ਤੋਂ ਲਏ ਹਨ। ਇਸ ਤਰ੍ਹਾਂ ਹੀ ਜ਼ਾਹਿਰ ਹੈ ਕਿ ਮੈਂ ਆਪਣੇ ਪਾਪਾ 
ਜੀ ਸੁ: ਅਜਮੇਰ ਸਿੰਘ ਤੋਂ ਵੀ ਉਰਦੂ ਜ਼ਬਾਨ ਦੀ ਚਾਸਣੀ ਤੇ ਐਗਰੇਜ਼ੀ ਭਾਸ਼ਾ ਦੀ ਮੁਹਾਰਤ 
ਕੁਦਰਤੀ ਤੌਰ 'ਤੇ ਹੀ ਹਾਸਲ ਕੀਤੀ ਹੈ। ਇਸ ਲਈ ਆਪਣੇ ਪਰਿਵਾਰਕ ਸੈਸਕਾਰਾਂ ਦੇ 
ਪੱਖੋਂ ਮੈਂ ਆਪਣੇ-ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮਰਿਆਂ ਵਡੇਰਿਆਂ, ਬਾਬਿਆਂ ਤੇ 
ਮਾਪਿਆਂ ਨੇ ਆਪਣੇ ਨੇਕ ਸੈਸਕਾਰਾਂ ਦੇ ਐਮਿਿਤ-ਔਜਣੀ ਚੂਲੇ ਦੇ ਨਾਲ-ਨਾਲ ਮੈਨੂੰ 
ਸੈਜੀਵਨੀ ਗਿਆਨ ਦੀ ਗੁੜ੍ਹ ਤੀ ਵੀ ਦਿੱਤੀ, ਜੋ ਕਿ ਹੁਣ ਤਕ ਮੇਰੇ ਜੀਵਨ ਵਿਚ ਸਹਾਈ 
ਹੋਂ ਰਹੀ ਹੈ। 

ਇਸ ਚਲ ਰਹੇ ਪ੍ਰਸੈਗ ਵਿਚ ਹੀ ਸਾਡੀਆਂ ਘਰੇਲੂ ਸੁਆਣੀਆਂ ਵਿਚ ਸਬਰ-ਸਬੂਰੀ 
ਦੇ ਨਜ਼ਰੀਏ ਤੋਂ ਸਾਡੀਆਂ ਤੀਵੀਂਆਂ-ਮਾਨੀਆਂ ਬਾਰੇ ਇਹ ਅਕਸਰ ਹੀ ਤਸਲੀਮ ਕੀਤਾ 
ਜਾਂਦਾ ਹੈ ਕਿ 'ਧੈਨ ਪ੍ਰਭਾਣੀਆਂ ਜਿਨ੍ਹਾਂ ਦੇ ਸਰ੍ਹਾਣੇ ਦਹੀਂ ਦੇ ਚਟੂਰੇ ਜੋਮਦੇ ਹਨ”। ਇਸ ਦੇ 
ਉਲਟ ਜਦੋਂ ਕਿਸੇ ਬੇਇਤਬਾਰੇ ਬੋਦੇ ਤੇ ਇਤਬਾਰ ਕਰਨ ਦੀ ਗੱਲ ਆਉਂਦੀ ਹੈ ਤਾਂ ਉਦੋਂ 
“'ਬਘਿਆੜ ਭੇਡਾਂ ਦੀ ਰਾਖੀ” ਤੇ ਜਾਂ “ਗਿੱਦੜ ਖਰਬੁਜ਼ਿਆਂ ਦੀ ਰਾਖੀ” ਜਿਹੇ ਮੁਹਾਵਰੇ ਵਰਤੇ 
ਜਾਂਦੇ ਹਨ। ਫਿਰ ਕਿਸੇ ਲਾਰੇ-ਲੱਪੇ ਤੇ ਅੱਡੀ-ਟੱਪੇ ਜਿਹੇ ਲਾਉਣ ਵਾਲੇ ਟਰਕਾਊ ਜਿਹੇ 
ਬਦੇ ਵਾਸਤੇ 'ਸਖੀ ਨਾਲੋਂ ਸੁਮ ਭਲਾ, ਤੁਰਤ ਦੇਵੇ ਜਵਾਬ' ਜਿਹੀ ਨਸਹੀਤੀ ਤੋਬੀਹ ਕੀਤੀ 
ਜਾਂਦੀ ਹੈ। ਇਸ ਤਰ੍ਹਾਂ ਹੀ ਕਿੰਨੇ ਹੀ ਹੋਰ “ਗਿੱਦੜਾਂ ਦੀ ਕਾਹਲੀ ਨਾਲ ਬੇਰ ਨਹੀਂ ਪਕਦੇ” ਤੇ 
“ਖਾਣ-ਪੀਣ ਨੂੰ ਭਾਗਭਰੀ ਤੇ ਡੰਡੇ ਖਾਣ ਨੂੰ ਰਿੱਛ' ਜਾਂ 'ਖਾਵੇ-ਪੀਵੇ ਭਾਗੋ ਤੇ ਡੰਡੇ ਖਾਵੇ 
ਜੰਮਾਂ` ਜਿਹੇ ਹਾਸਰਸੀ ਮੁਹਾਵਰਿਆਂ ਵਿਚ ਜਿਹੇ ਅਖਾਣ-ਮੁਹਾਵਰੇ ਪੱੰਡੂ ਹਾਸਰਸ ਦੀ 
ਉਪਜ ਹਨ। ਬਹਿਰਹਾਲ, ਅਫ਼ਸੋਸ ਹੈ ਕਿ ਇਹ ਹੁਣ ਸਾਡੀਆਂ ਬੀਤੀਆਂ ਪੀੜ੍ਹੀਆਂ ਦੀਆਂ 

76/ ਹਸਦਿਆਂ ਦੇ ਘਰ ਵਸਦੇ 


ਲੌਕ ਸਿਆਣਪਾਂ ਤਾਂ ਬਣ ਚੁਕੇ ਹਨ, ਪਰ ਅਸੀਂ ਇਨ੍ਹਾਂ ਤੋਂ ਕੋਈ ਸਬਕ ਨਹੀਂ ਲੈ ਰਹੇ। 

ਇਸ ਤਰ੍ਹਾਂ ਹੀ ਸਾਡੇ ਸਭਿਆਚਾਰ ਵਿਚ 'ਬਾਂਦਰਾਂ ਨੂੰ ਕੀ ਬਨਾਰਸ ਦੀਆਂ ਟੌਪੀਆਂ” 
“ਜੱਟ ਕੀ ਜਾਣੇਂ ਲੰਗਾਂ ਦਾ ਭਾਅ” ਆਹ ਮੁਹ ਤੇ ਮਸਰੀ ਦੀ ਦਾਲ” “ਨਾਤੀ-ਧੋਤੀ ਰਹਿ 
ਗਈ ਤੇ ਮੁੰਹ 'ਤੇ ਮੱਖੀ ਬਹਿ ਗਈ” ਅਤੇ 'ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ” 
“ਮੁੱਲਾਂ ਦੀ ਦੰੜ ਮਸੀਤ ਤਾਈਂ” ਜਾਂ 'ਬੱਢਾ ਚੋਰ ਮਸੀਤੀਂ ਬੋਲੇ” ਜਿਹੀਆਂ ਲੋਕ ਸਿਆਣਪਾਂ 
ਪ੍ਰਚਲਿਤ ਹਨ। ਇਸ ਤੋਂ ਇਲਾਵਾ ਕਈ ਬੰਦਿਆਂ ਦੀ ਅਕਲ-ਸ਼ਕਲ ਤੇ ਕਰਤੂਤਾਂ ਸਬੋਧੀ 
ਚੋਰ-ਮੁਹਾਂ, ਸੱਪ-ਅੱਖਾ, ਸੀਂਢਲ, ਮੀਸਣਾਂ, ਭੋਇ-ਝਾਕਣਾ, ਸੱਥਣ-ਸੈਘਣਾ ਤੇ ਰੋਨ- 
ਮੁਰੀਦ ਜਿਹੇ ਹਿਕਾਰਤ ਭਰੇ ਨਾਮ ਦਿਤੇ ਜਾਂਦੇ ਹਨ। ਇਉਂ ਹੀ 'ਖੋਦੇ ਬੋਦੇ ਦੀ ਦਾੜ੍ਹੀ ਨੂੰ 
ਕੁਹਣੀ `ਤੇ ਲੱਗੇ ਸਾਗ” ਨਾਲ ਤਸ਼ਬੀਹ ਦਿਤੀ ਜਾਂਦੀ ਹੈ। ਇਉਂ ਹੀ ਭੂਰੀਆਂ ਅੱਖਾਂ 
ਵਾਲਿਆਂ ਨੂੰ ਬਿੱਲੀ-ਅੱਖਾ, ਨੀਲੀਆਂ ਅੱਖਾਂ ਵਾਲਿਆਂ ਨੂੰ ਬਲੰਰੀ-ਅੱਖਾ, ਭੂਰੇ ਵਾਲਾਂ 
ਹੀ ਵੱਡੇ ਪੇਰਾਂ ਵਾਲਿਆਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਇਸ ਪ੍ਰਥਾਇ “ਸਿਰ ਵੱਡੇ 
ਸਰਦਾਰਾਂ ਦੇ; ਪੈਰ ਵੱਡੇ ਗਵਾਰਾਂ ਦੇ” ਸਾਡਾ ਇਕ ਪ੍ਰਸਿੱਧ ਪੱਡੂ ਅਖਾਣ ਹੈ। 

ਇੰਝ ਹੀ ਪਿੰਡਾਂ ਵਿਚ ਸਭ ਤੋਂ ਪਹਿਲਾਂ ਲੋਕ ਅਮੁਮਨ ਹੀ ਆਪਣੇ ਨਿਆਣਿਆਂ ਦੀ 
ਚੌਗੀ ਪਾਲਣਾ-ਪੇਸਣਾਂ ਦੇ ਸਬੈਧ ਵਿਚ ਉਨ੍ਹਾਂ ਨੂੰ ਸੁਪੜ-ਸੁਧ” ਭਾਵ ਬਿਨ੍ਹਾਂ ਨੱਕ-ਮੁੰਹ 
ਮਾਰੇ ਹਰ ਤਰ੍ਹਾਂ ਦੀ ਚੰਗੀ ਖੁਰਾਕ ਖਾਣ ਵਾਲੇ ਬਣਾਉਂਦੇ ਸਨ। ਫਿਰ ਇਉਂ ਹੀ ਪਰਿਵਾਰਿਕ 
ਵਡੇਰੇ ਆਪਣੇ ਬੱਚਿਆਂ ਨੂੰ ਜਵਾਨੀ ਪਹਿਰੇ ਵਿਚ ਤਾੜ ਕੇ ਰੱਖਦੇ ਸਨ ਅਤੇ ਨੰਜਵਾਨਾਂ 
ਨੂੰ ਮਾੜੀ ਸੈਗਤ ਤੇ ਕੁਰਹਿਤਾਂ ਤੋਂ ਵਰਜਦੇ ਸਨ। ਇਸ ਤਰ੍ਹਾਂ ਹੀ ਬੱਚਿਆਂ ਦੀ ਵਧੀਆ 
ਸਿਖਲਾਈ ਵਾਸਤੇ ਇਕ ਪੱਕੀ ਧਾਰਨਾ ਹੁੰਦੀ ਸੀ ਕਿ ਜੂਤ ਤੇ ਪੁਤ ਬਸ ਰਗੜੇ ਹੀ ਸੂਤ 
ਰਹਿੰਦੇ ਹਨ। 

ਖੈਰ! ਇਸ ਸਬੋਧ ਵਿਚ ਮੈਨੂੰ ਆਪਣੇ ਬਚਪਨ ਵਿਚ ਦੇਵ ਸਮਾਜ ਸਕੂਲ ਮੋਗਾ ਦੇ 
ਦਿਨਾਂ ਦੇ ਜਮਾਤੀ ਪ੍ਰਮਜੀਤ ਸਿੰਘ ਬਾਹੀਆ ਦੀਆਂ ਨੀਤੀ-ਬਚਨਾਂ ਵਰਗੀਆਂ ਕਿੰਨੀਆਂ 
ਹੀ ਗੱਲਾਂ ਯਾਦ ਆਉਂਦੀਆਂ ਰਹਿੰਦੀਆਂ ਹਨ। ਉਹ ਬਹੁਤ ਹੀ ਮਜ਼ਾਕੀਆ ਹੰਦਾ ਸੀ ਤੇ 
ਉਸ ਦੀਆਂ 'ਕੁਕੜੀ ਨੂੰ ਤਾਂ ਤਕਲੇ ਦਾ ਦਾਗ ਹੀ ਬਹੁਤ ਹੁੰਦਾ ਹੈ” ਜਿਹੀਆਂ ਕਈ 
ਹਸਾਉਣੀਆਂ ਗੱਲਾਂ ਆਪ-ਮੁਹਾਰੇ ਹੀ ਹਾਸਿਆਂ ਦੀ 'ਅਦਰੋਂ-ਔਦਰੀ ਬਰਸਾਤ” ਕਰ 
ਜਾਂਦੀਆਂ ਹਨ। ਹੁਣ ਉਹ ਪਿਛਲੇ 40-45 ਸਾਲ ਤੋਂ ਕਨੇਡਾ ਵਿਚ ਰਹਿ ਰਿਹਾ ਹੈ। ਉਸ 
ਦਾ ਇਕ ਦਿਨ ਹੁਣ ਬੜੇ ਸਾਲਾਂ ਤੋਂ ਬਾਅਦ ਫੋਨ ਆਇਆ ਕਿ ਅਜਕਲੂ ਦੇ ਬੱਚਿਆਂ 
ਵਿਚ ਆਪਣੇ ਨਾਲ “ਜਨਰੇਸ਼ਨ ਗੈਪ” ਸਾਡੇ ਆਪਣੇ ਬਚਪਨ ਦੇ ਸਮੇਂ ਨਾਲੋਂ ਕਈ ਗੁਣਾਂ 
ਵਧ ਗਿਆ ਹੈ। ਉਸ ਦਾ ਕਹਿਣਾ ਸੀ ਕਿ ਸਿਰਫ਼ ਸਾਡੇ ਬੱਚਿਆਂ ਤੇ ਸਾਡੀ ਸੋਚ ਵਿਚ ਹੀ 
ਕੋਹਾਂ ਦਾ ਫਰਕ ਨਹੀਂ ਪਿਆ, ਸਗੋਂ ਹੁਣ ਤਾਂ ਬੱਚੇ ਇੰਨੇ ਬੇਬਾਕ ਤੇ ਗੁਸਤਾਖ ਜਿਹੇ ਹੋ ਗਏ 


77/ ਹਸਦਿਆਂ ਦੇ ਘਰ ਵਸਦੇ 


ਹਨ ਕਿ ਲਗਦਾ ਹੈ ਕਿ ਆਪਾਂ ਤਾਂ 'ਰੜੀਆਂ ਦੇ ਕੁਕੜ” ਹੀ ਰਹੇ, ਪਰ ਸਾਡੇ ਬੱਚੇ ਤਾਂ ਹੁਣ 
“ਪਾਣੀ ਦੀਆਂ ਬਤਖਾਂ” ਹੀ ਬਣੇ ਫਿਰਦੇ ਹਨ। 

ਬੇਸ਼ੱਕ ਸਾਡੇ ਆਮ ਸਮਾਜ ਵਿਚ ਅਜ ਕਿਸੇ ਨੂੰ ਵਾਧੁ ਨਸਹੀਤ ਜਾਂ ਅਣਪੁੰਛੇ ਹੀ 
ਕੋਈ ਸਲਾਹ ਦੇਣ ਦੀ ਰਵਾਇਤ ਨਹੀਂ ਰਹਿ ਗਈ, ਪਰ ਇਸ ਦੇ ਬਾਵਜੂਦ ਹਾਲੇ ਵੀ 
ਗੁੱਝੀਆਂ ਟੋਕਾਂ ਪੱਡੂ ਸੁਭਾਅ ਦਾ ਖਾਸਾ ਬਣੀਆਂ ਹੋਈਆਂ ਹਨ। ਇਸ ਪ੍ਥਾਇ ਮੋਨ ਲਉ 
ਕਿ ਜੇ ਕਿਸੇ ਨੇ ਕੋਈ ਸੁਮ ਜਾਂ ਲਾਲਚੀ ਬੰਦੇ ਦੇ ਲੋਭੀ ਕਾਰਵਿਹਾਰ ਬਾਰੇ ਕੁਝ ਕਹਿਣਾ ਹੋਵੇ 
ਤਾਂ ਉਹ ਆਮ ਤੌਰ 'ਤੇ ਇਹ ਹੀ ਕਹੁਗਾ ਕਿ ਭਾਈ ਲਾਲਚ ਕਦੇ ਫਲਦਾ ਨਹੀਂ। ਇਸ 
ਲਈ ਉਹ ਝੱਟਪਟ ਹੀ ਤੁਹਾਨੂੰ 'ਜੇ ਕੁੱਤਾ ਕਪਾਹ ਦੇ ਖੇਤ ਦੇ ਵਿਚੋਂ ਲੰਘ ਜਾਊ ਤਾਂ ਕੀ ਖੇ 
ਸ ਬਣਾ ਲਊਗਾ” ਜਿਹੀ ਪੱਡੂ ਸਮਾਜ ਦੀ ਇਕ ਲੋਕ ਸਿਆਣਪ ਸੁਣਾ ਦੇਵੇਗਾ। 

ਇਸ ਤਰ੍ਹਾਂ ਹੀ ਜੇ ਕਿਸੇ ਪਿੰਡ ਦੇ ਲੋਭੀ ਜਾਂ ਫੈਨੇ ਖਾਂ ਦਾ ਵਿਆਹ ਲੋਟ-ਫੇਟ ਹੋ ਰਿਹਾ 
ਹੋਵੇ ਤਾਂ ਉਸ ਦੀ ਐਵੇਂ ਹੀ ਵਿਹਾਅ ਰਹੀ ਉਮਰ ਸਬੈਧੀ ਉਸ ਨੂੰ ਲੌਕ ਮਸ਼ਵਰਾ ਦਿੰਦੇ ਹਨ 
ਕਿ ਭਾਈ ਰੱਬ ਦੀ ਰਜ਼ਾ ਵਿਚ ਕਿਤੇ ਤਾਂ ਮਨ ਟਿਕਾਅ ਤੇ ਕਿਸੇ ਬਰਾਬਰ ਜਿਹੇ ਪਰਿਵਾਰ 
ਵਿਚੋਂ ਕੋਈ ਹਾਣ-ਪ੍ਰਵਾਣ ਲੱਭ ਲੈ। ਫਿਰ ਕਈ ਬੰਦੇ ਆਪਣੇ ਵਿਆਹ ਲਈ ਆਏ 
ਰਿਸ਼ਤਿਆਂ ਵਿਚੋਂ ਕਿਸੇ ਕੁੜੀ ਨੂੰ ਬਾਹਲੀ ਲੰਮੀ, ਕਿਸੇ ਨੂੰ ਸਮੱਧਰ ਭਾਵ ਮਧਰੀ ਤੇ ਕਿਸੇ ਨੂੰ 
ਭਾਰੀ ਕਹਿ ਕੇ ਬੇਮਤਲਬ ਹੀ ਨਗੋਚਾਂ ਕਢਦੇ ਰਹਿੰਦੇ ਹਨ। ਆਮ ਲੋਕ ਅਜਿਹੇ ਨਗੋਚੀਆਂ 
ਦੇ ਗਿੱਟਿਆਂ 'ਤੇ ਛੱਲੀਆਂ ਦੇ ਖੇਤ” ਵਾਲੀ ਫਬਤੀ ਜੜ ਦਿੰਦੇ ਹਨ। 

ਇਸ ਪ੍ਰਥਾਇ ਪੱਡੂ ਸਮਾਜ ਵਿਚ ਮਸ਼ਹੁਰ ਹੈ ਕਿ ਜੱਟ ਮੱਕੀ ਦੇ ਖੇਤ ਵਿਚੋਂ ਸਭ ਤੋਂ 
ਵਧੀਆ ਛੱਲੀ ਲੱਭਣ ਦੀ ਲਾਲਸਾ ਵਿਚ ਅੰਗੇ ਤੋਂ ਅੱਗੇ ਤੁਰਿਆ ਜਾਂਦਾ ਹੈ। ਪਰ ਉਹ 
ਇਕ ਵੀ ਛੱਲੀ ਨਹੀਂ ਤੋੜਦਾ ਕਿਉਂਕਿ ਜੱਟ ਨੂੰ ਕੋਈ ਛੱਲੀ ਲੰਮੀ ਦਿਸਦੀ ਹੈ ਤੇ ਉਸ 
ਵਿਚ ਦਾਣੇ ਘਟ ਦਿਸਦੇ ਹਨ ਅਤੇ ਜਿਹੜੀ ਛੱਲੀ ਗੁੰਦਵੀਂ ਹੁੰਦੀ ਹੈ, ਉਹ ਉਸ ਨੂੰ ਛੋਟੀ 
ਲਗਦੀ ਹੈ। ਆਖਿਰ ਨੂੰ ਉਹ “ਮਲਾਹ ਦੀ ਹੁੱਕੀ ਸੁੱਕੀ ਦੀ ਸੁੱਕੀ” ਵਾਲੀ ਕਹਾਵਤ 
ਅਨੁਸਾਰ ਛੱਲੀ ਤੋੜੇ ਬਿਨਾਂ ਹੀ ਸਾਰਾ ਖੇਤ ਲੰਘ ਜਾਂਦਾ ਹੈ। 

ਇਸ ਪ੍ਰਸੈਗ ਵਿਚ ਮਲਾਹਾਂ ਬਾਰੇ ਮਸ਼ਹੂਰ ਹੈ ਕਿ ਉਹ ਆਪਣੀ ਬੇੜੀ ਨੂੰ ਲਹਿਰਾਂ ਵਿਚ 
ਠੇਲਣ ਤੇ ਬਚਾਉਣ ਦੀ ਧਨ ਵਿਚ ਇੰਨੇ ਮਸਰੁਫ ਹੈਦੇ ਹਨ ਕਿ ਹਰ ਸਮੇਂ ਪਾਣੀ ਵਿਚ 
ਰਹਿੰਦੇ ਹੋਏ ਵੀ ਉਹ ਆਪਣੀ ਹੁੱਕੀ ਵਿਚ ਇਕ ਚੂਲੀ ਵੀ ਪਾਣੀ ਨਹੀਂ ਪਾ ਸਕਦੇ। ਜਦੋਂ 
ਕਿ ਉਹ ਸੋਚਦੇ ਇਹ ਹੀ ਹਨ ਕਿ ਪਾਣੀ ਦਾ ਕੀ ਹੈ, ਜਦੋਂ ਮਰਜ਼ੀ ਹੁੱਕੀ ਵਿਚ ਪਾਣੀ ਪਾ 
ਲਵਾਂਗੇ, ਪਰ ਅਤਿਤਾ ਉਹ ਆਪਣੀ ਹੁੱਕੀ ਸੁੱਕੀ ਦੀ ਸੁੱਕੀ ਲੇ ਕੇ ਹੀ ਕਿਨਾਰੇ ਆ 
ਲਗਦੇ ਹਨ। 

ਇਸ ਤਰ੍ਹਾਂ ਹੀ ਪੱਡੂ ਸਮਾਜ ਵਿਚ ਹੈਂਕੜਬਾਜ਼ ਲੋਕਾਂ ਬਾਰੇ ਬੜੀ ਪ੍ਰਚਲਿਤ ਧਾਰਨਾ ਹੈ 
ਕਿ ਫਲਾਨਾ ਬੋਦਾ ਤਾਂ ਟਟੀਰੀ ਵਾਂਰੂ ਆਕੜ-ਆਕੜ ਕੇ ਤੁਰਦਾ ਹੈ ਕਿ ਜਿਵੇਂ ਉਸ ਨੇ 


78/ ਹਸਦਿਆਂ ਦੇ ਘਰ ਵਸਦੇ 


ਕੌਈ ਅਸਮਾਨ ਥੈਮ ਰੱਖਿਆ ਹੋਵੇ। ਇਸ ਪ੍ਰਸੈਗ ਵਿਚ ਗੱਰਤਲਬ ਹੈ ਕਿ ਰਾਤ ਨੂੰ ਟਟੀਰੀ 
ਆਪਣੀਆਂ ਲੱਤਾਂ ਉਤਾਂਹ ਨੂੰ ਕਰਕੇ ਸੰਦੀ ਹੈ ਕਿਉਂਕਿ ਉਹ ਸਮਝਦੀ ਹੈ ਕਿ ਅਸਮਾਨ 
ਉਸ ਦੀਆਂ ਟੰਗਾਂ 'ਤੇ ਖੜ੍ਹਾ ਹੈ। ਸਾਡੇ ਸਮਾਜ ਦਾ ਹਉਮੇ ਦੇ ਮਾਰੇ ਅਜਿਹੇ ਬੰਦਿਆਂ ਬਾਰੇ 
ਵੀ ਬੜਾ ਵਿਅਗਮਈ ਰਵੱਈਆ ਹੁੰਦਾ ਹੈ। ਜਿਹੜੇ ਆਦਮੀ ਆਪਣੇ ਆਪ ਨੂੰ ਪਾਟੇ ਖਾਂ ਤੇ 
ਤੀਸ-ਮਾਰ ਖਾਂ ਸਮਝਦੇ ਹਨ, ਉਨ੍ਹਾਂ ਦੀ ਰੋਘੜਉ ਮਾਨਸਿਕਤਾ ਬਾਰੇ ਆਮ ਲੋਕਾਂ ਦੀ 
ਧਾਰਨਾ ਚੰਗੀ ਨਹੀਂ ਹੁੰਦੀ। ਉਹ ਸਮਝਦੇ ਹਨ ਕਿ ਹੈਂਕੜੀ ਬੰਦਿਆਂ ਦੀ ਸੋਚ-ਸਮਝ ਤਾਂ 
ਉਸ ਕੁੱਤੇ ਵਰਗੀ ਹੁੰਦੀ ਹੈ ਕਿ ਜਿਹੜਾ ਗੱਡੇ ਦੀ ਛਾਂ ਹੇਠ ਤੁਰਿਆ ਜਾਂਦਾ ਸੋਚਦਾ 
ਰਹਿੰਦਾ ਹੈ ਕਿ ਗੱਡੇ ਨੂੰ ਤਾਂ ਮੈਂ ਹੀ ਚੁੱਕੀ ਜਾ ਰਿਹਾ ਹਾਂ। 

ਬਹਿਰਹਾਲ, ਰੋਘੜਊ ਜਿਹੇ ਬੈਦੇ ਆਮ ਲੋਕਾਂ ਦਾ ਤਾਂ ਕੀ; ਸਗੋਂ ਰੱਬ ਦਾ ਡਰ-ਡੁੱਕਰ 
ਵੀ ਨਹੀਂ ਮਨਦੇ। ਪਰ ਇਹ ਗੱਲ ਵੱਖਰੀ ਹੈ ਕਿ ਜਦੋਂ ਕਿਤੇ ਅਜਿਹੇ ਹੈਂਕੜੀ ਕਿਸੇ ਅੱਲੀ 
ਜਾਂ ਮੁਸੀਬਤ ਦੇ ਅੜਿੱਕੇ ਚੜ੍ਹ ਜਾਂਦੇ ਹਨ ਤਾਂ ਇਹ ਰੱਬ ਨੂੰ ਧਿਆਉਂਦੇ ਵੀ ਬਾਹਲਾ ਹਨ। 
ਅਜਿਹੇ ਲੋਕਾਂ ਬਾਰੇ ਪੱਡੂ ਸਮਾਜ ਵਿਚ 'ਟੰਬਿਆਂ ਦੇ ਕੁੱਟੇ ਛੋਲੇ ਬਾਰਾਂ ਮਣ ਝੜਦੇ ਹਨ” 
ਜਿਹਾ ਅਖਾਣ ਪ੍ਰਸਿਧ ਹੈ। ਫਿਰ ਅਜਿਹੇ ਲੋਕ ਜੋ ਕਿਸੇ ਪਿਡ ਨਗਰ ਵਿਚ ਆਦਮ-ਬੋ, 
ਆਦਮ-ਬੋ ਤੇ ਅੱਲਾ-ਦੋਸ਼ ਕਰਦੇ ਹੋਏ ਬਸ ਲੜਾਈ-ਝਗੜੇ ਮੁਲ ਲੈਂਦੇ ਫਿਰਦੇ ਹਨ ਤੇ 
ਲੋਕਾਂ ਵਿਚ ਪਾੜੇ -ਪਾਟਕਾਂ ਪਾਉਂਦੇ ਹਨ, ਉਨ੍ਹਾਂ ਨੂੰ ਪਿੰਡਾਂ ਵਿਚ ਆਮ ਤੌਰ 'ਤੇ 'ਭਾਂਬੜ' 
ਕਿਹਾ ਜਾਂਦਾ ਹੈ। ਇਨ੍ਹਾਂ 'ਲਾਊ-ਬੁਝਾਉ” ਤੇ ਆਪਸ ਵਿਚ ਪਾਟਕਾਂ ਪਾਉਣ ਵਾਲੋਂ ਲੋਕਾਂ 
ਬਾਰੇ ਅੱਗ ਲਾਈ ਤੇ ਡੱਬੂ ਕੰਧ 'ਤੇ` ਜਿਹੀ ਕਹਾਵਤ ਪ੍ਰਸਿੱਧ ਹੈ। ਜਦੋਂ ਅਜਿਹੇ ਮਾੜੇ ਕਾਰੇ 
-ਕਰਤੂਤਾਂ ਵਾਲੇ ਲੋਕ ਜਦੋਂ ਕਿਤੇ ਅੜਾਉਣੀ ਵਿਚ ਫਸ ਜਾਂਦੇ ਹਨ ਤਾਂ ਲੋਕ ਇਨ੍ਹਾਂ ਬਾਰੇ 
ਆਮ ਹੀ ਕਹਿੰਦੇ ਹਨ ਕਿ ਇਹ ਰੋਘੜ ਤਾਂ ਹੁਣ 'ਛਿੱਤਰਾਂ ਦਾ ਮਾਰਿਆ” ਹੀ ਬੈਦਾ ਬਣੂਗਾ। 

ਇਉਂ ਜੱਟਾਂ ਦੀ ਸ਼ਰਧਾ-ਆਸਥਾ ਬਾਰੇ ਮਸ਼ਹੂਰ ਹੈ ਕਿ ਇਹ ਕਿਸੇ ਮੁਸ਼ਕਲ ਵਿਚ ਫਸੇ 
-ਫਸਾਏ ਹੀ ਪੁਜਾ-ਪਾਠ ਕਰਾਉਂਦੇ ਹਨ ਜਾਂ ਸੁੱਖਣਾ ਸੁਖਦੇ ਹਨ। ਇਹ ਭਲੇ ਵੇਲਿਆਂ ਦੀ 
ਗੱਲ ਹੈ ਕਿ ਜਦੋਂ ਬਾਰਾਂ ਰੁਪਏ ਦੀ ਇਕ ਮਣ ਕਣਕ ਵਿਕਦੀ ਸੀ ਤਾਂ ਉਦੋਂ ਇਕ ਜੱਟ 
ਖਜੂਰਾਂ ਦੇ ਲਾਲਚ ਵਿਚ ਖਜੂਰ ਦੇ ਦਰੱਖਤ 'ਤੇ ਚੜ੍ਹ ਗਿਆ। ਉਸ ਦਾ ਖਾਸੀ ਉਚਾਈ 'ਤੇ 
ਜਾ ਕੇ ਦਿਲ ਦਹਿਲ ਗਿਆ। ਇਸ ਵਾਸਤੇ ਉਸ ਨੇ 125 ਰਪਏ ਦੀ ਸੱਖਣਾ ਸੱਖ ਲਈ 
ਅਤੇ ਆਪਣੀ ਸੱਖਣਾ ਦੇ ਹੌਸਲੇ ਨਾਲ ਥੱਲੇ ਉਤਰਨ ਲੱਗਾ। ਉਹ ਜਿਉਂ-ਜਿਉਂ ਥੱਲੇਂ 
ਆਈ ਜਾਵੇ ਤਿਉਂ-ਤਿਉਂ' ਸੱਖਣਾ ਘਟਾਈ ਜਾਵੇ। ਉਹ ਜੱਟ ਜਦੋਂ ਧਰਤੀ ਦੇ ਨੇੜੇ ਆ 
ਗਿਆ ਤਾਂ ਸੁੱਖਣਾ ਲਾਹੁਣ ਤੋਂ ਬਚਣ ਵਾਸਤੇ ਜਾਣਬੰਝ ਕੇ ਥੱਲੇ ਡਿੱਗ ਪਿਆ। 

ਆਪਣੇ ਇਸ਼ਟ-ਦੇਵ ਨੂੰ ਸਗੋਂ ਉਹ ਕਹਿਣ ਲੱਗਾ ਕਿ ਚੱਲ ਤੈਥੋਂ ਵੀ ਮੇਰੀ ਸੁੱਖਣਾ 
ਪੁਰੀ ਨਹੀਂ ਹੋਈ ਅਤੇ ਮੈਂ ਵੀ ਅੰਗੇ ਤੋਂ ਹੁਣ ਕੋਈ ਪੁੱਠਾ-ਪਗਾ ਨਹੀਂ ਲੈਂਦਾ। ਇਸ ਵਾਸਤੇ 
ਆਪਣਾ ਹਿਸਾਬ ਹੁਣ ਬਰਾਬਰ ਹੋ ਗਿਆ ਹੈ। ਚਲੋਂ, ਦਿਨ ਲੰਘਦੇ ਗਏ ਤੇ ਇਕ ਦਿਨ ਉਹ 


79/ ਹਸਦਿਆਂ ਦੇ ਘਰ ਵਸਦੇ 


ਜੱਟ ਫੇਰ ਕਿਤੇ ਆਪਣਾ ਗੱਡਾ ਚਿੱਕੜ ਵਿਚ ਫਸਾ ਬੈਠਾ। ਜਦੋਂ ਫਸੀ ਨੂੰ ਜੱਟ ਇਕ ਵਾਰ 
ਫੇਰ ਸੁੱਖ ਸੁੱਖਣ ਲੱਗਾ ਤਾਂ ਦੇਵਤੇ ਸਾਹਮਣੇ ਆ ਗਏ ਕਿ ਹਾਲੇ ਤਾਂ ਤੇਰੀ ਖਜੂਰ ਵਾਲੀ 
ਸੁੱਖਣਾ ਵੀ ਰਹਿੰਦੀ ਹੈ। ਅੱਗੋਂ ਜੱਟ ਕਹਿਣ ਲੱਗਾ ਕਿ ਦੇਵਤਿਉ ਤੁਹਾਨੂੰ ਕਿਹੜਾ 
ਮਾਇਆ ਦਾ ਘਾਟਾ ਹੈ, ਪਰ ਤੁਸੀਂ ਇਹ ਤਾਂ ਦੱਸੋ ਕਿ ਪਹਿਲਾਂ ਕੀ ਕਿਸੇ ਹੋਰ ਭਗਤ ਨੇ ਮੇ 
ਰੇ ਜਿੱਡੀ ਸੁਖਣਾ ਸੱਖਣ ਦਾ ਕਦੇ ਹੀਆ ਕੀਤਾ ਹੈ। 

ਜਦੋਂ ਜੱਟ ਇਹ ਬਚਨ ਬਿਲਾਸ ਕਰ ਰਿਹਾ ਸੀ ਤਾਂ ਉਧਰੋਂ ਦੀ ਕੋਈ ਬਾਣੀਆਂ 
ਲੰਘਿਆ ਤੇ ਉਸ ਨੂੰ ਕਹਿਣ ਲੱਗਾ ਕਿ ਤੂੰ ਬੇਮਤਲਬ ਹੀ ਸਾਡੇ ਇਸ਼ਟਾਂ ਨੂੰ ਕਿਉਂ ਸੱਦੀ 
ਜਾਂਦਾ ਹੈਂ। ਹੁਣ ਤੂੰ ਸਗੋਂ ਆਪਣੇ ਗੁਰੁ ਨੂੰ ਕਿਉਂ ਨਹੀਂ ਧਿਆਉਂਦਾ। ਅੱਗੋਂ ਜੱਟ ਕਹਿਣ 
ਲੱਗਾ ਕਿ ਓਏ ਬਾਣੀਆਂ ਤੈਨੂੰ ਵਹੀ-ਖਾਤੇ ਤੋਂ ਬਿਨਾਂ ਵੀ ਕੁੱਝ ਆਉਂਦਾ ਹੈ ਕਿ ਨਹੀਂ। 
ਚੱਲ ਤੂੰ ਆਪ ਹੀ ਦਸ ਕਿ ਮੈਂ ਆਪਣੇ ਗੁਰੁ ਨੂੰ ਇੰਨੇ ਕੁ ਨਿੱਕੇ ਜਿਹੇ ਕਾਰਜ ਵਾਸਤੇ ਕੀ 
ਚਿੱਕੜ ਵਿਚ ਵਾੜ ਦਿਆਂ। 

ਇਸ ਪ੍ਰਸੰਗ ਵਿਚ ਹੀ ਜ਼ਿਕਰਯੋਗ ਹੈ ਕਿ ਸੀ ਗੁਰ ਨਾਨਕ ਦੇਵ ਜੀ ਨੂੰ ਸਿੰਧੀ ਲੋਕ, 
ਗੁਰਦਾਸਪੁਰੀਏ ਤੇ ਖਾਸ ਕਰਕੇ ਡੇਰਾ ਬਾਬਾ ਨਾਨਕ ਦੇ ਸਿੱਖ ਸ਼ਰਧਾਲੂ ਸਭ ਤੋਂ ਜ਼ਿਆਦਾ 
ਹੀ ਅਰਾਧਦੇ ਹਨ। ਇਉਂ ਹੀ ਮਾਲਵੇ ਦੇ ਲੋਕ ਸੀ ਗੁਰ ਤੇਗ ਬਹਾਦਰ ਪਾਤਿਸ਼ਾਹ ਤੇ ਖਾਸ 
ਕਰਕੇ ਸਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ਿਆਦਾ ਧਿਆਉਂਦੇ ਹਨ। ਇਉਂ ਹੀ ਦੁਆਬੇ ਦੇ ਲੋਕ 
ਪੰਜਵੇਂ ਪਾਤਿਸ਼ਾਹ ਸੀ ਗੁਰ ਅਰਜਨ ਦੇਵ ਜੀ ਤੇ ਸੀ ਗੁਰ ਹਰਗੋਬਿੰਦ ਜੀ ਨੂੰ ਬਹੁਤ ਮਾਨਤਾ 
ਦਿੰਦੇ ਹਨ। ਇਸ ਤਰ੍ਹਾਂ ਹੀ ਮਾਝੇ ਦੇ ਲੋਕ ਗੁਰੁ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦਾ 
ਨਾਮ ਜ਼ਿਆਦਾ ਲੈਂਦੇ ਹਨ। ਇਸ ਦਾ ਸਿਰਫ਼ ਇੰਨਾ ਹੀ ਭਾਵ ਹੈ ਕਿ ਗੁਰੁ ਸਾਹਿਬਾਨ ਦੀ 
ਮਾਨਤਾ ਕੁਦਰਤੀ ਤੌਰ 'ਤੇ ਹੀ ਉਨ੍ਹਾਂ-ਉਨ੍ਹਾਂ ਇਲਾਕਿਆਂ ਵਿਚ ਜ਼ਿਆਦਾ ਹੈ, ਜਿਥੇ-ਜਿਥੇ 
ਉਹ ਜ਼ਿਆਦਾ ਸਮਾਂ ਵਿਚਰੇ ਹਨ। ਸਗੋਂ ਇਹ ਬਿਲਕੁਲ ਨਹੀਂ ਕਿ ਦੇਸ਼-ਵਿਦੇਸ਼ ਵਿਚ 
ਰਹਿੰਦੇ ਸਮੁੱਚੇ ਪੈਜਾਬੀ ਬਾਕੀ ਗੁਰੁ ਸਾਹਿਬਾਨ ਦੀ ਮਨਤ-ਮਾਨਤਾ ਘੱਟ ਕਰਦੇ ਹਨ ਜਾਂ 
ਉਹ ਗੁਰੁ ਘਰ ਦੇ ਸ਼ਰਧਾਲੂ ਨਹੀਂ ਹਨ। ਸਗੋਂ ਸਦੀਆਂ ਤੋਂ ਚੱਲੀ ਆ ਰਹੀ ਸੱਚਾਈ ਤਾਂ 
ਇਹ ਹੈ ਕਿ ਸਾਰਾ 'ਪੈਜਾਬ ਜਿਉਂਦਾ ਹੀ ਗੁਰਾਂ ਦੇ ਨਾਮ `ਤੇ? ਹੈ। 

ਇਸ ਸੈਦਰਭ ਵਿਚ ਇਕ ਬਹੁਤ ਹੀ ਨਿਰਛਲ ਜਿਹੀ ਭਾਵਨਾ ਦਾ ਪ੍ਰਗਟਾਵਾ ਇਸ 
ਗੱਲ ਤੋਂ ਹੈਦਾ ਹੈ ਕਿ ਜਦੋਂ ਕੋਈ ਅਮ੍ਰਿਤਸਰ ਦੇ ਇਲਾਕੇ ਦਾ ਬੈਦਾ ਸਰੋਵਰ ਵਿਚ ਇਸ਼ਨਾਨ 
ਕਰਦਾ ਹੈ ਤਾਂ ਜੇ ਉਸ ਨੂੰ ਸਰੋਵਰ ਦਾ ਜਲ ਬਹੁਤ ਠੰਢਾ ਲੱਗੇ ਤਾਂ ਉਹ ਧੈਨ-ਧੈਨ ਗੁਰੂ 
ਰਾਮਦਾਸ ਕਹਿੰਦਾ ਸੁਣਦਾ ਹੈ। ਅਜਿਹੀ ਹੀ ਸਥਿਤੀ ਵਿਚ ਮਲਵਈ ਵਾਹਿਖੁਰ-ਵਾਹਿਖੁਰੁ 
ਭਾਵ ਵਾਹਿਗੁਰੂ-ਵਾਹਿਗੁਰੁ ਕਹੁਗਾ ਜਾਂ 'ਪੈਨ ਬਾਜਾਂ ਵਾਲਿਆ” ਉਚਾਰਦਾ ਹੈ। ਇਉਂ ਹੀ 
ਦੁਆਬੇ ਦੇ ਸਿੱਖ ਧੈਨ ਗੁਰ ਅਰਜਨ ਦੇਵ ਜਾਂ ਛੇਵੇਂ ਪਾਤਿਸ਼ਾਹ ਨੂੰ ਯਾਦ ਕਰਦੇ ਹਨ। 

ਕੋਈ ਸੱਠ-ਸੱਤਰ ਸਾਲ ਪਹਿਲਾਂ ਤਾਂ ਪੜ੍ਹਾਈ-ਲਿਖਾਈ ਦੇ ਪੱਖੋਂ ਮਾਲਵੇ ਦਾ 


80/ ਹਸਦਿਆਂ ਦੇ ਘਰ ਵਸਦੇ 


ਇਲਾਕਾ ਤਕਰੀਬਨ ਉਣਾ-ਬੰਣਾ ਹੀ ਸੀ। ਮਲਵਈ ਲੋਕ ਆਪਣੀ ਸਾਦਗੀ ਤੇ ਨਿਰਕਪਟ 
ਸੁਭਾਅ ਕਰਕੇ ਜਾਣੇ ਜਾਂਦੇ ਸੀ। ਸਾਰੀ ਜੱਟ ਕੰਮ ਮੱਖ ਤਰ 'ਤੇ ਆਪਣੀ ਸਾਦਗੀ ਤੇ 
ਨਿਰਛਲਤਾ ਕਰਕੇ ਜਾਣੀ ਜਾਂਦੀ ਹੈ। ਇਸ ਪਰਥਾਇ ਹਸਣ-ਖੇਡਣ ਦੀ ਭਾਵਨਾ ਦੀ 
ਗਰਜ਼ ਨਾਲ ਇਕ ਕਹਾਣੀ ਆਮ ਹੀ ਪ੍ਰਚਲਿਤ ਹੈ ਕਿ ਇਕ ਵਾਰ ਵਿਸਾਖੀ ਦੇ ਨੇੜੇ-ਤੇੜੇ 
ਵਿਚਕਾਰ ਦੇਖ ਕੇ ਬਹੁਤ ਹੀ ਅਚੌਭਿਤ ਹੋਇਆ। ਜ਼ਾਹਿਰ ਹੈ ਕਿ ਉਹ ਪਾਣੀ ਦੀ ਘਾਟ 
ਵਾਲੇ ਇਲਾਕੇ ਵਿਚੋਂ ਆਇਆ ਸੀ, ਜਿਸ ਕਰਕੇ ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ 
ਕਿ ਕਿਤੇ ਇਨਾ ਜਲ ਵੀ ਇਕੱਠਾ ਕੀਤਾ ਜਾ ਸਕਦਾ ਹੈ। ਫਿਰ ਉਹ ਹੋਰ ਵੀ ਹੈਰਾਨ ਸੀ 
ਕਿ ਇੰਨੇ ਜਲ ਵਿਚ ਕੋਈ ਇੰਨੀ ਸ਼ਾਨਦਾਰ ਇਮਾਰਤ ਵੀ ਉਸਾਰੀ ਜਾ ਸਕਦੀ ਹੈ। 

ਖੇਰ! ਜਦੋਂ ਉਹ ਵਾਪਸ ਪਿੰਡ ਮੁੜਿਆ ਤਾਂ ਉਸ ਨੇ ਆਪਣੀ ਹੈਰਾਨਗੀ ਆਪਣੇ 
ਸਾਕ-ਸਬੋਧੀਆਂ ਤੇ ਯਾਰਾਂ-ਦੋਸਤਾਂ ਨਾਲ ਸਾਂਝੀ ਕੀਤੀ। ਉਹ ਸਾਰੇ ਵੀ ਹੈਰਾਨ ਹੋ ਗਏ ਤੇ 
ਉਨ੍ਹਾਂ ਨੇ ਦਿਵਾਲੀ ਦੇ ਮੌਕੇ 'ਤੇ ਅਮਿਤਸਰ ਵਿਖੇ ਇਹ ਨਜ਼ਾਰਾ ਵੇਖਣ ਦਾ ਮਨ ਬਣਾਇਆ। 
ਜਦੋਂ ਦਿਵਾਲੀ ਆਈ ਤਾਂ ਉਸ ਸਾਰੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋ ਗਏ। 
ਜ਼ਿਕਰਯੋਗ ਹੈ ਕਿ ਤਰਨਤਾਰਨ ਦੇ ਇਤਿਹਾਸਕ ਗੁਰਦੁਆਰੇ ਨੂੰ ਵੀ ਆਮ ਤੌਰ 'ਤੇ ਲੋਕ 
ਦਰਬਾਰ ਸਾਹਿਬ ਹੀ ਕਹਿੰਦੇ ਹਨ। ਜਦੋਂ ਬੱਸ ਦੇ ਕੌਡਕਟਰ ਨੇ ਤਰਨਤਾਰਨ ਆ ਕੇ 
ਦਰਬਾਰ ਸਾਹਿਬ ਦੀਆਂ ਸ਼ਰਧਾਲੂ ਸੈਗਤਾਂ ਨੂੰ ਉਤਰਨ ਲਈ ਕਿਹਾ ਤਾਂ ਇਹ ਮਲਵਈ-ਬੇ 
ਲੀ ਵੀ ਬੱਸ ਵਿਚੋਂ ਉੱਤਰ ਗਏ। ਉਨ੍ਹਾਂ ਨੇ ਤਰਨਤਾਰਨ ਗੁਰਦੁਆਰਾ ਸਾਹਿਬ ਵਿਖੇ ਜਾ ਕੇ 
ਵੇਖਿਆ ਕਿ ਸਰੋਵਰ ਵਿਚ ਹਰਿਮੋਦਰ ਸਾਹਿਬ ਤਾਂ ਖੜ੍ਹਾ ਹੈ, ਪਰ ਜੱਟ ਦੇ ਦੱਸਣ ਅਨੁਸਾਰ 
ਇਹ ਇਮਾਰਤ ਸਰੋਵਰ ਦੇ ਵਿਚਕਾਰ ਨਹੀਂ, ਸਗੋਂ ਇਕ ਕੋਨੇ ਵਿਚ ਖੜ੍ਹੀ ਸੀ। 

ਇਸ 'ਤੇ ਉਸ ਜੱਟ ਭਾਈ ਦੇ ਸਾਥੀ ਉਸ ਨੂੰ ਪੁੱਛਣ ਲੱਗੇ ਕਿ ਭਾਈ ਤੂੰ ਤਾਂ ਗੱਲ 
ਫਜ਼ੁਲ ਹੀ ਵਧਾ-ਚੜ੍ਹਾ ਕੇ ਕੀਤੀ ਹੈ। ਅੱਗੋਂ ਉਹ ਮਲਵਈ ਬਾਈ ਕਹਿਣ ਲੱਗਿਆ ਕਿ 
ਭਾਈ ਵਾਹਿਗੁਰ ਦੀ ਆਪਣੀ ਲੀਲਾ ਹੈ। ਗਰਮੀਆਂ ਵਿਚ “ਦਰਬਾਰ ਸਾਹਿਬ” ਸਰੋਵਰ ਦੇ 
ਵਿਚਾਲੇ ਜਾ ਖੜ੍ਹਦਾ ਹੈ ਅਤੇ ਸਿਆਲਾਂ ਵਿਚ ਹੁਣ ਇਹ ਸਰੋਵਰ ਤੋਂ ਬਾਹਰ ਆਇਆ 
ਖੜ੍ਹਾ ਹੈ। ਇਸ ਵਿਚ ਮੈਂ ਕੋਈ ਝੂਠ ਨਹੀਂ ਬੋਲਿਆ, ਸਗੋਂ ਮੈਂ ਤਾਂ ਜੋ ਦੇਖਿਆ ਸੀ, ਉਵੇਂ ਹੀ 
ਤੁਹਾਨੂੰ ਦੱਸਿਆ ਸੀ। 

ਇਉਂ ਹੀ ਜੱਟਾਂ ਦੀ ਭਾਈਵਾਲੀ ਦੀਆਂ ਤਾਂ ਗੱਲਾਂ ਅਗਾਂਹ ਦਰਗਾਹ ਤਕ ਮਸ਼ਹੁਰ 
ਹਨ। ਇਕ ਜੱਟ ਨੇ ਗੁਰਦੁਆਰੇ ਦੇ ਭਾਈ ਤੇ ਮਦਰ ਦੇ ਬਾਹਮਣ ਨਾਲ ਖੀਰ ਬਣਾਉਣ ਦੀ 
ਭਾਈਵਾਲੀ ਕੀਤੀ। ਇਹ ਫੈਸਲਾ ਹੋਇਆ ਕਿ ਦੁੱਧ, ਚੌਲ ਤੇ ਖੇਡ ਜੱਟ ਲਿਆਏਗਾ, 
ਲੱਕੜਾਂ ਭਾਈ ਜੀ ਲਿਆਊ ਤੇ ਕੜਛੀ ਬ੍ਰਾਹਮਣ ਦੀ ਹੋਊਗੀ। ਬਹਿਰਹਾਲ, ਜੱਟ ਆਪਣੇ 
ਭਾਈਵਾਲਾਂ ਦੀ ਬਦਨੀਤੀ ਸਮਝ ਗਿਆ, ਪਰ ਉਹ ਭਾਈਵਾਲੀ ਦੇ ਨਾਮ 'ਤੇ ਚੁੱਪ ਰਿਹਾ। 


81/ ਹਸਦਿਆਂ ਦੇ ਘਰ ਵਸਦੇ 


ਜਦੋਂ ਖੀਰ ਬਣ ਗਈ ਤਾਂ ਉਸ ਦੇ ਦੋਨੋਂ ਭਾਈਵਾਲ ਸੱਜਣ ਜੱਟ ਨੂੰ ਕਹਿਣ ਲੱਗੇ ਕਿ, 
“ਬਾਈ ਖੀਰ ਠੰਡੀ ਹੀ ਸੁਆਦ ਲੱਗਦੀ ਹੈ, ਨਾਲੇ ਆਪਾਂ ਨੂੰ ਕਾਹਲੀ ਕਾਹਦੀ ਹੈ। ਇਸ 
ਲਈ ਖੀਰ ਨੂੰ ਠਾਰ ਸਵੇਰੇ ਹੀ ਖਾਵਾਂਗੇ।” 

ਇਸ ਵਾਸਤੇ ਦੋਨਾਂ ਸੱਜਣਾਂ ਨੇ ਸਕੀਮ ਬਣਾਈ ਕਿ ਜੱਟ ਨੂੰ ਇਹ ਮਨਾ ਲੈਂਦੇ ਹਾਂ ਕਿ 
ਜਿਸ ਨੂੰ ਰਾਤ ਨੂੰ ਵਧੀਆ ਸੁਫਨਾ ਆਊਗਾ, ਉਹ ਹੀ ਪਹਿਲਾਂ ਖੀਰ ਖਾਉਗਾ। ਉਨ੍ਹਾਂ ਦਾ 
ਵਿਚਾਰ ਸੀ ਕਿ ਜੱਟ ਨੂੰ ਕਿਹੜਾ ਚੰਗਾ ਸੁਫ਼ਨਾ ਆਉਣਾ ਹੈ ਤੇ ਇਉਂ ਆਪਾਂ ਹੀ ਸਾਰੀ 
ਖੀਰ ਰਗੜ ਲਵਾਂਗੇ। ਜੱਟ ਉਨ੍ਹਾਂ ਨਾਲ ਸਹਿਮਤ ਹੋ ਗਿਆ ਕਿ ਬਾਈ ਇਹ ਗੱਲ ਵੀ 
ਠੀਕ ਹੈ ਕਿਉਂਕਿ ਅਜੇ ਤਾਂ ਰਾਖਸ਼ਾਂ ਦਾ ਪਹਿਰਾ ਹੈ। ਇਸ ਵਾਸਤੇ ਸਵੇਰੇ ਉੱਠ ਕੇ ਦੇ 
ਵਤਿਆਂ ਦੇ ਪਹਿਰੇ ਵੇਲੇ ਖੀਰ ਖਾਵਾਂਗੇ। ਸੋ ਸਾਰੇ ਸੈਂ ਗਏ, ਪਰ ਜੱਟ ਨੂੰ ਨੀਂਦ ਕਿੱਥੇ? ਉਹ 
ਮਲਕੜੇ ਜਿਹੇ ਉੱਠਿਆ ਤੇ ਸਾਰੀ ਖੀਰ ਖਾ ਕੇ ਪਤੀਲਾ ਨਿਹੰਗਾਂ ਦੇ ਡੋਲੂ ਵਾਂਗ ਮਾਂਜ 
ਦਿੱਤਾ। ਫੇਰ ਉਸ ਨੂੰ ਖਿਆਲ ਆਇਆ ਕਿ ਉਸ ਦੇ ਚਲਾਕ ਬੇਲੀ ਕਿਤੇ ਪਤੀਲੇ ਦੇ 
ਆਸੇ-ਪਾਸੇ ਲੱਗੀ ਖੀਰ ਹੀ ਨਾ ਖਾ ਜਾਣ। ਇਸ ਲਈ ਉਸ ਨੇ ਪਤੀਲੇ ਵਿਚ ਬੁੱਕ ਭਰ ਕੇ 
ਸੁਆਹ ਵੀ ਪਾ ਦਿੱਤੀ। 

ਸਵੇਰੇ ਉੱਠ ਕੇ ਪਡਤ ਜੀ ਨੇ ਆਪਣਾ ਵਧੀਆ ਸਫਨਾ ਸੁਣਾਉਣ ਦੀ ਗਰਜ਼ ਨਾਲ 
ਸਾਰੇ ਧਾਮਾਂ ਤੇ ਪੁਰੀਆਂ ਦੀ ਯਾਤਰਾ ਦਾ ਹਾਲ ਸੁਣਾ ਦਿੱਤਾ। ਭਾਈ ਜੀ ਨੇ ਵੀ ਸੱਚਖਡ 
ਦਾ ਸੁਫਨਾ ਸੁਣਾ ਦਿੱਤਾ। ਜੱਟ ਕਹਿੰਦਾ, “ਭਾਈ ਮੈਨੂੰ ਤਾਂ ਜਮਦੂਤ ਹੀ ਘੇਰੀ ਫਿਰਦੇ ਰਹੇ।” 
ਪੰਡਤ ਤੇ ਭਾਈ ਜੀ ਕਹਿਣ ਲੱਗੇ ਕਿ ਫੇਰ ਭਾਈ ਤੇਰਾ ਤਾਂ ਖੀਰ 'ਤੇ ਕੋਈ ਹੱਕ ਨਹੀਂ 
ਰਿਹਾ। ਜੱਟ ਕਹਿਣ ਲੱਗਾ ਕਿ ਖੀਰ ਕੰਣ ਮੋਗਦਾ ਹੈ, ਪਰ ਮੇਰੇ ਨਾਲ ਰਾਤ ਨੂੰ ਜੋ ਬੀਤੀ ਹੈ 
ਉਹ ਤਾਂ ਸੁਣ ਲਵੋਂ। ਦੋਨੋਂ ਉਸ ਦੀ ਗੱਲ ਖੁਸ਼ੀ-ਖੁਸ਼ੀ ਸੁਣਨ ਲੱਗੇ ਕਿ ਖੀਰ ਵਿਚ ਮਾਲ- 
ਮੱਤਾ ਤਾਂ ਜੱਟ ਦਾ ਲੱਗਾ ਹੈ ਅਤੇ ਹੁਣ ਖੀਰ ਤਾਂ ਆਪਾਂ ਹੀ ਖਾਵਾਂਗੇ। 

ਬਹਿਰਹਾਲ, ਜੱਟ ਨੇ ਆਪਣੀ ਵਿਥਿਆ ਸ਼ੁਰ ਕੀਤੀ ਕਿ ਜਮਦੁਤਾਂ ਨੇ ਉਸ ਦੀਆਂ 
ਬਾਹਾਂ ਮਰੋੜ ਲਈਆ ਤੇ ਖੀਰ ਦੇ ਪਤੀਲੇ ਵਿਚ ਉਸ ਦਾ ਸਿਰ ਦੇ ਦਿੱਤਾ ਅਤੇ ਉਸ ਨੂੰ 
ਬਹੁਤ ਮਜਬੂਰ ਕੀਤਾ ਕਿ ਉਹ ਖੀਰ ਖਾਵੇ। ਮੈਂ ਬਥੇਰਾ ਤੁਹਾਡਾ ਹਿੱਸਾ ਰੱਖਣ ਦੀ ਗੱਲ 
ਕਰਾਂ, ਪਰ ਜਮਦੂਤ ਕਹਿਣ ਲੱਗੇ ਕਿ ਜੇ ਇਨ੍ਹਾਂ ਦਾ ਵੀ ਹਿੱਸਾ ਹੈ ਤਾਂ ਇਨ੍ਹਾਂ ਦੀਆਂ 
ਮੁਸ਼ਕਾਂ ਵੀ ਕੱਸ ਦਿੰਦੇ ਹਾਂ। ਮੈਂ ਸੋਚਿਆ ਬੱਈ ! ਤੁਸੀਂ ਇੱਜ਼ਤ ਵਾਲੇ ਬੰਦੇ ਹੋ। ਇਸ ਵਾਸਤੇ 
ਤੁਹਾਨੂੰ ਕਾਹਨੂੰ ਜਮਾ-ਜਮਦੂਤਾਂ ਦੇ ਵੱਸ ਪਾਉਣਾ ਹੈ। ਸੋ ਮੈਂ ਇਹ ਸੋਚ ਕੇ ਇਕੱਲਾ ਹੀ 
ਮਜਬੁਰਨ ਅੱਖਾ-ਸੌਖਾ ਖੀਰ ਖਾ ਗਿਆ। 

ਇਸ ਤੋਂ ਬਾਅਦ ਫੇਰ ਜਮਦੂਤ ਮੈਨੂੰ ਕਹਿਣ ਲੱਗੇ ਕਿ ਖੀਰ ਤਾਂ ਹੁਣ ਜੂਠੀ ਹੋ ਗਈ 
ਹੈ। ਇਹ ਨਾ ਹੋਵੇ ਕਿ ਕਿਤੇ ਇਹ ਭਲੇਮਾਣਸ ਪਹਿਲਾਂ ਉਠ ਕੇ ਜੂਠੀ ਖੀਰ ਨਾ ਖਾ ਲੈਣ। 
ਇਸ ਲਈ ਉਨ੍ਹਾਂ ਨੇ ਮੈਨੂੰ ਫੇਰ ਪਤੀਲੇ ਵਿਚ ਸੁਆਹ ਦਾ ਬੁੱਕ ਭਰ ਕੇ ਪਾਉਣ ਦਾ ਹੁਕਮ 


82/ ਹਸਦਿਆਂ ਦੇ ਘਰ ਵਸਦੇ 


ਵੀ ਚਾੜ੍ਹ ਦਿੱਤਾ। ਇਸ ਲਈ ਮੈਂ ਛਿੱਤਰ-ਪਰੇਡ ਤੋਂ ਡਰਦੇ ਮਾਰੇ ਨੇ ਇਹ ਭੱਦਰਕਾਰਾ ਵੀ 
ਕਰ ਦਿੱਤਾ। ਭਾਈ ਮੇਰਾ ਤਾਂ ਚੰਗਾ-ਮਾੜਾ ਇਹ ਹੀ ਸੁਫ਼ਨਾ ਹੈ। 

ਇਸ ਉਪਰੋਤ ਪੰਡਤ ਤੇ ਭਾਈ ਖੁਸ਼ੀ-ਖੁਸ਼ੀ ਖੀਰ ਦੇ ਪਤੀਲੇ ਵੱਲ ਜਾਂਦੇ ਹੋਏ ਕਹਿਣ 
ਲੱਗੇ ਕਿ ਫੇਰ ਤੇਰਾ ਤਾਂ ਸੁਫਨਾ ਮਾੜਾ ਹੀ ਹੋਇਆ। ਇਸ ਵਾਸਤੇ ਜੇ ਹੁਕਮ ਹੋਵੇ ਤਾਂ ਅਸੀਂ 
ਦੇਗਾਂ ਚੱਟੀਏ। ਜੱਟ ਕਹਿਣ ਲੱਗਾ ਕਿ ਹਾਂ ਭਾਈ ਵਿਹਾਰੀ ਗੱਲ ਹੈ, ਖੀਰ 'ਤੇ ਤਾਂ ਤੁਹਾਡਾ 
ਹੀ ਹੱਕ ਬਣਦਾ ਹੈ। ਜਦੋਂ ਦੋਹਾਂ ਨੇ ਪਤੀਲੇ ਦਾ ਢੱਕਣ ਚੁੱਕਿਆ ਤਾਂ ਪਤੀਲੇ ਵਿਚ ਖੀਰ 
ਦੀ ਥਾਂ ਸੁਆਹ ਪਈ ਦੇਖੀ। ਜੱਟ ਨੂੰ ਪੁੱਛਣ ਲੱਗੇ ਕਿ ਓਏ! ਆਹ ਕੀ ਕਾਰਾ ਕੀਤਾ ਹੈ। 
ਅੰਗੋਂ ਜੱਟ ਭੋਲੇ-ਭਾਅ ਕਹਿਣ ਲੱਗਾ ਕਿ ਮੈਂ ਤਾਂ ਕੁੱਝ ਨਹੀਂ ਕੀਤਾ, ਪਰ ਭਾਈ ! ਕੋਈ 
ਪਤਾ ਨਹੀਂ ਕਿ ਸੁਫਨਾ ਉਈਂ ਸੱਚ ਹੋ ਗਿਆ ਹੋਣਾ ਹੈ। 

ਪੱਡੂ ਸਮਾਜ ਤੇ ਖਾਸ ਕਰਕੇ ਜੱਟਾਂ ਤੇ ਕਿਰਸਾਣਾਂ ਦੇ ਹਾਸੇ ਵਿਚ ਕਿਤੇ ਨਾ ਕਿਤੇ 
ਬੜੀ ਡੂੰਘੀ ਚੋਭ ਵੀ ਸ਼ਾਮਲ ਹੁੰਦੀ ਹੈ। ਇਸ ਵਾਸਤੇ ਹੀ ਕਦੇ-ਕਦਾਈਂ ਹਾਸੇ ਦਾ ਮੜਾਸਾ 
ਵੀ ਬਣ ਜਾਂਦਾ ਹੈ। ਇਸ ਲਈ ਮਸ਼ਹੂਰ ਹੈ ਕਿ “ਜੱਟ ਦੀ ਕੁਤਕੁਤੀ ਸੈਲਗ ਨਾਲ” ਭਾਵ 
ਜੱਟ ਨਿਆਣੇ ਨੂੰ ਵਰਾਉਣ-ਹਸਾਉਣ ਤੇ ਪੁਚਕਾਰਨ ਵਾਸਤੇ ਹੱਥਾਂ ਨਾਲ ਗੁਦਗੁਦੀ 
ਕਰਨ ਦੀ ਬਜਾਏ ਆਪਣੇ ਖੇਤੀ ਦੇ ਸੈਦ ਸੈਲਗ-ਦੋਸਾਂਗੇ ਨੂੰ ਹੀ ਵਰਤਦਾ ਹੈ। ਇਸ 
ਪ੍ਰਥਾਇ ਇਕ ਕਹਾਣੀ ਹੈ ਕਿ ਕਿਸੇ ਬਾਣੀਏ ਦਾ ਮੁੰਡਾ ਕੌਠੇ ਤੋਂ ਡਿੱਗ ਕੇ ਮਰਨ ਦਾ ਸਾਂਗ 
ਰਚੀ ਬੈਠਾ ਸੀ ਤੇ ਆਪਣੇ ਸਾਰੇ ਟੱਬਰ-ਟੀਰ ਨੂੰ ਡਰਾਵੇ ਦੇਈ ਜਾਂਦਾ ਸੀ। ਉਧਰੋਂ ਦੀ ਕੋਈ 
ਕਰ ਅਤੇ ਦੋਸਾਂਗੇ ਤੇ ਛਾਲ ਮਾਰ ਕੇ ਗੱਲ ਮਕਾ। ਬਸ ਫਿਰ ਕੀ ਸੀ; ਬਾਣੀਏ ਦਾ ਪੁੱਤ 
ਝਟਪਟ ਹੀ ਕੋਠੇ ਤੋਂ ਚੁੱਪ ਕਰਕੇ ਉਤਰ ਆਇਆ ਅਤੇ ਜੱਟ ਨੂੰ ਕਹਿਣ ਲੱਗਾ ਕਿ ਇਹ 
ਸਾਡੇ ਘਰ ਦੀ ਗੱਲ ਹੈ, ਪਰ ਤੂੰ ਕਿਥੋਂ ਯਮਰਾਜ ਦਾ ਜਮਦੂਤ ਬਣ ਕੇ ਆ ਗਿਆ ਹੈ। 

ਇਸ ਤਰ੍ਹਾਂ ਜੱਟਾਂ ਦੀ ਜੀਵਨ ਸ਼ੈਲੀ ਦੇ ਹਰ ਰੋਜ਼ ਵਾਪਰਨ ਵਾਲੇ ਅਨੇਕਾਂ ਹਾਸੇ- 
ਵਿਐਗ ਦੇ ਪਰਸੈਗ ਹਨ। ਇਸ ਤਰ੍ਹਾਂ ਹੀ ਜਿਵੇਂ ਕਿ ਇਕ ਵਾਰ ਕਹਿੰਦੇ ਹਨ ਕਿ ਕੁਝ ਕੁ 
ਪਿੰਡ ਦੇ ਵਿਹਲੜ ਜਿਹੇ ਜੱਟਾਂ ਨੇ ਅਖੀਰ ਖੇਤੀ ਕਰਨ ਦਾ ਮਨ ਬਣਾਇਆ। ਪਰ ਉਨ੍ਹਾਂ 
ਸਾਹਮਣੇ ਸਮੱਸਿਆ ਇਹ ਬਣ ਗਈ ਕਿ ਕਿਸ ਫਸਲ ਦੀ ਕਾਸ਼ਤ ਕੀਤੀ ਜਾਵੇ। ਜੇ ਚੌਲ 
ਜਾਂ ਬਾਜਰਾ ਬੀਜਦੇ ਹਨ ਤਾਂ ਉਨ੍ਹਾਂ ਨੂੰ ਡਰ ਪਿਆ ਕਿ ਸਿਟਿਆਂ ਨੂੰ ਤੋਤੇ ਡੁੰਗ ਜਾਣਗੇ। ਸੋ 
ਕਮਾਦ ਬੀਜਣ ਦੀ ਸਕੀਮ ਬਣੀ। ਸਕੀਮ ਸਿਰੇ ਚੜ੍ਹਣ ਤੋਂ ਪਹਿਲਾਂ ਇਕ ਜੰਟ ਨੂੰ ਇਹ 
ਸਝਿਆ ਕਿ ਕਮਾਦ ਤਾਂ ਪਿੰਡ ਦੇ ਗਰੀਬ ਤਬਕੇ ਦੇ ਲੋਕ ਪੁੱਟ ਕੇ ਲੈ ਜਾਣਗੇ। 

ਸ਼ਾਮ ਨੂੰ ਉਨ੍ਹਾਂ ਸਾਰਿਆਂ ਨੇ ਮਤਾ ਪਕਾਇਆ ਕਿ ਇਸ ਦਾ ਕੋਈ ਅਗਾਂਊ ਹੱਲ 
ਕੀਤਾ ਜਾਵੇ। ਇਸ ਵਾਸਤੇ ਉਨ੍ਹਾਂ ਨੇ ਗਰੀਬਾਂ ਦਾ ਵਿਹੜਾ ਘੇਰ ਲਿਆ ਤੇ ਬੰਦਿਆਂ ਨੂੰ 
ਕੁਟਾਪਾ ਚਾੜ੍ਹਣ ਲੱਗੇ। ਇਸ ਦੇ ਨਾਲ ਹੀ ਉਹ ਆਖੀ ਜਾਣ ਕਿ ਨਾ ਹੁਣ ਚੁਪੇ। ਲੈ ਹੁਣ 


83/ ਹਸਦਿਆਂ ਦੇ ਘਰ ਵਸਦੇ 


ਚੁਪ ਕੇ ਵਿਖਾਓ।' ਖ਼ੇਰ! ਪਿਡ ਇਕੱਠਾ ਹੋ ਗਿਆ। ਉਨ੍ਹਾਂ ਨੂੰ ਪੁੱਛਿਆ ਕਿ ਚੁਪਣ ਦੀ ਕੀ 
ਗੱਲ ਕਰਦੇ ਹੋ? ਵਿਹਲੜ ਬੋਦੇ ਕਹਿਣ ਲੱਗੇ ਕਿ ਅਸੀਂ ਇਥੇ ਕਮਾਦ ਬੀਜਣਾ ਹੈ ਤੇ ਇਹ 
ਰੈਨੇ ਚੁਪਿਆ ਕਰਨਗੇ। ਇਸ ਲਈ ਇਨ੍ਹਾਂ ਨੂੰ ਗੈਨੇ ਨਾ ਚੁਪਣ ਦਾ ਸਬਕ ਸਿਖਾ ਰਹੇ ਹਾਂ। 

ਇਸ ਤਰ੍ਹਾਂ ਹੀ ਸਾਡੇ ਪਿਡ ਘੀਚਰਕਿਆਂ 'ਤੇ ਇਕ ਵਾਰੀ 326 ਦਾ ਮੁਕੱਦਮਾ ਬਣ 
ਗਿਆ ਤੇ ਇਹ ਕਚੀਰ੍ਹਾ ਦੀ ਖੁਢ-ਚਰਚਾ ਦਾ ਵਿਸ਼ਾ ਬਣ ਗਿਆ। ਕੋਈ ਕਹੇ ਕਿ ਦਫਾ 26 
ਵੀ ਕੋਈ ਲਟੈਣ ਹੈ, ਜਿਹੜੀ ਉਤੇ ਡਿੱਗ ਪਊ। ਪਰ ਸਾਡਾ ਇਕ ਬਾਈ ਬੋਲਿਆ ਕਿ ਬੰਦੇ 
ਦਾ ਵਿਤ ਵੀ ਤਾਂ ਵੇਖਣਾ ਚਾਹੀਦਾ ਹੈ ਕਿਉਂਕਿ ਕੁੱਕੜੀ ਨੂੰ ਤਾਂ ਤੱਕਲੇ ਦਾ ਦਾਗ ਵੀ 
ਬਹੁਤ ਹੁੰਦਾ ਹੈ। 

ਪੰਜਾਬੀ ਆਮ ਤੌਰ 'ਤੇ ਸਿੱਧੇ-ਪੱਧਰੇ ਹੀ ਹੈਦੇ ਹਨ, ਜਿਸ ਕਰਕੇ ਇਹ ਲੋਕ ਕਈ 
ਵਾਰ ਹਾਸੇ ਦਾ ਬਾਇਸ ਬਣ ਜਾਂਦੇ ਹਨ। ਕਈ ਸਾਲ ਹੋਏ ਕੋਈ ਮਾਈ ਪਟਿਆਲੇ ਦੇ ਗੰਦੇ 
ਨਾਲੇ ਵਲ ਨੂੰ ਲੌਕਲ ਬੱਸ 'ਤੇ ਚੜ੍ਹੀ ਜਾ ਰਹੀ ਸੀ। ਕੰਡਕਟਰ ਨੇ ਅਵਾਜ਼ ਦਿੱਤੀ ਕਿ 
ਭਾਈ ਰੀਦੇ ਨਾਲੇ ਵਾਲੇ ਉਤਰ ਜਾਓ। ਉਹ ਮਾਈ ਵੀ ਬੱਸ ਤੋਂ ਉਤਰ ਗਈ ਤੇ ਕੰਡਕਟਰ 
ਨੂੰ ਗਾਲ੍ਹਾਂ ਕੱਢਣ ਲੱਗੀ ਕਿ ਮੈਂ ਤਾਂ ਅੱਗੇ ਮਦਰ ਵਾਲੇ ਅੰਡੇ 'ਤੇ ਜਾਣਾ ਸੀ; ਪਰ ਇਸ 
ਜਾਏ-ਵੱਢੇ ਨੂੰ ਖ਼ਵਰੇ ਕਿਵੇਂ ਪਤਾ ਲੱਗ ਗਿਆ ਕਿ ਮੋਰੀ ਸਲਵਾਰ ਦਾ ਨਾਲਾ ਗੈਦਾ ਹੈ। 
ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਹੋਰ ਹਾਸਰਸੀ ਘਟਨਾਵਾਂ ਸਾਡੇ ਜੀਵਨ ਵਿਚ ਘਟਦੀਆਂ 
ਰਹਿੰਦੀਆਂ ਹਨ ਜਿਹੜੀਆਂ ਕਿ ਸੈਜੀਦਾ ਮਾਹੌਲ ਨੂੰ ਵੀ ਬਦਲ ਦਿੰਦੀਆਂ ਹਨ। 

ਇਸ ਤਰ੍ਹਾਂ ਹੀ ਇਕ ਪਿੰਡ ਵਿਚ ਕਿਸੇ ਨੰਗ-ਮਲੰਗ ਬੰਦੇ ਦੇ ਘਰ ਕੋਈ ਬਟਾਊ ਭਾਵ 
ਮਹਿਮਾਨ ਆ ਗਏ। ਉਹ ਆਪਣੇ ਗਵਾਂਢੀ ਦੇ ਘਰ ਮਜੇ ਮੋਗਣ ਚਲਾ ਗਿਆ। ਅਗੋਂ ਉਸ 
ਦਾ ਗਵਾਂਢੀ ਉਸ ਨੂੰ ਕਹਿਣ ਲੱਗਾ ਕਿ ਸਾਡੇ ਤਾਂ ਆਪ ਮਜਿਆਂ ਦੀ ਥੋੜ ਹੈ। ਇਕ ਮੌਜੇ 
`ਤੇ ਮੈਂ ਤੇ ਬੇਬੇ ਪੈਂਦੇ ਹਾਂ ਤੇ ਇਕ ਮੇਜੇ ਤੇ ਮੇਰਾ ਮੁਡਾ ਤੇ ਮੇਰੀ ਘਰ ਵਾਲੀ ਪੈਂਦੇ ਹਨ। ਇਸ 'ਤੇ 
ਮਜਾ ਮੋਗਣ ਗਿਆ ਬੰਦਾ ਕਹਿਣ ਲੱਗਾ ਕਿ ਭਾਈ ਮੋਜਾ ਭਾਵੇਂ ਨਾ ਦਿਓ, ਪਰ ਠੀਕ 
ਤਰੀਕੇ ਨਾਲ ਪੇਣਾ ਤਾਂ ਸਿੱਖੋ। 

ਇਹ ਨਿਹੋਰਾ ਸੁਣ ਕੇ ਗਵਾਂਢੀ ਨੂੰ ਸ਼ਰਮ ਆਈ ਤੇ ਉਹ ਕਹਿਣ ਲੱਗਾ ਕਿ ਚੰਗਾ ਤੂੰ 
ਇਕ ਮਜਾ ਲੈ ਜਾ। ਬਹਿਰਹਾਲ, ਗਵਾਂਢੀ ਨੇ ਬੜੇ ਵਿਉਂ' ਜਿਹੇ ਨਾਲ ਛੱਤ ਤੋਂ ਮੇਜਾ 
ਲਮਕਾ ਦਿਤਾ। ਜਦੋਂ ਦਾਰੂ ਨਾਲ ਹਵਾ-ਪਿਆਜ਼ੀ ਹੋਏ ਥੱਲੇ ਵਾਲੇ ਬਦੇ ਨੇ ਮਜਾ ਫੜਣ 
ਲਈ ਹੱਥ ਉਤਾਂਹ ਨੂੰ ਕੀਤੇ ਤਾਂ ਉਸ ਦਾ ਹੱਥ ਕੌਧ ਵਿਚ ਲੱਗੇ ਕਿਲੋ ਨੂੰ ਪੈ ਗਿਆ। 
ਉਧਰੋਂ ਗਵਾਂਢੀ ਨੇ ਉਪਰੋਂ ਮਜਾ ਛੱਡ ਦਿੱਤਾ ਤਾਂ ਉਹ ਉਸ ਦੇ ਸਿਰ ਵਿਚ ਆ ਵੱਜਿਆ। 
ਇਸ 'ਤੇ ਥੱਲੇ ਵਾਲਾ ਭਾਈ ਅੰਗੋਂ ਕਹਿਣ ਲੱਗਾ ਕਿ ਬਾਈ ਸਿੰਆਂ ਮੈਂ ਤਾਂ ਹਾਲੇ ਇਕ 
ਮਜਾ ਹੀ ਨਹੀਂ ਲਾਹਿਆ ਤੇ ਤੂੰ ਦੂਜਾ ਮੇਜਾ ਬਿਨਾਂ ਦੇਖੇ ਹੀ ਛੱਡ ਦਿਤਾ ਹੈ। 

ਮੁੱਕਦੀ ਗੱਲ! ਅਜਿਹੀ ਨਿਰਛਲਤਾ ਵਾਲਾ ਹਾਸਾ-ਠੱਠਾ ਪੰਜਾਬੀਆਂ ਦੇ ਸੁਭਾਅ 


84/ ਹਸਦਿਆਂ ਦੇ ਘਰ ਵਸਦੇ 


ਦਾ ਖਾਸਾ ਰਿਹਾ ਹੈ। ਫਿਰ ਪੱਡੂ ਲੋਕਾਂ ਦੇ ਸੁਭਾਅ ਵਿਚ ਤਾਂ ਹਾਸਾ-ਮਜ਼ਾਕ ਤੇ ਅਨੰਦ- 
ਪ੍ਰਸੈਨ ਰਹਿਣ ਦੀਆਂ ਸਿਫ਼ਤਾਂ ਅਮੁਮਨ ਹੀ ਸ਼ਹਿਰੀ ਲੋਕਾਂ ਨਾਲੋਂ ਵੱਧ ਹੁੰਦੀਆਂ ਹਨ। ਇਸ 
ਸਬੈਧ ਵਿਚ ਕੋਈ ਜੱਟ ਰੇਲ ਵਿਚ ਸਫ਼ਰ ਕਰ ਰਿਹਾ ਸੀ ਕਿ ਉਸ ਡੱਥੇ ਵਿਚ ਇਕ ਬੈਗਾਲੀ 
ਤੇ ਇਕ ਮਦਰਾਸੀ ਦੇ ਦਰਮਿਆਨ ਇਕ ਭਖਵੀਂ ਬਹਿਸ ਚੱਲ ਪਈ। ਬੈਗਾਲੀ ਕਹਿ ਰਿਹਾ 
ਸੀ ਕਿ ਭਾਰਤ ਵਿਚ ਕਾਂਤੀ ਆਉਣ ਵਾਲੀ ਹੀ ਹੈ ਤੇ ਮਦਰਾਸੀ ਦਾ ਕਹਿਣਾ ਸੀ ਕਿ 
ਸਾਡੇ ਦੇਸ਼ ਵਿਚ ਕਦੇ ਰੈਵੋਲਿਊਸ਼ਨ ਨਹੀਂ ਆਇਆ ਅਤੇ ਨਾ ਹੀ ਅੱਗੇ ਆਉਣ ਦੀ ਕੋਈ 
ਉਮੀਦ ਹੈ। ਜਦੋਂ ਗੱਲ ਖਾਸੇ ਰੌਲੇ ਵਿਚ ਬਦਲ ਗਈ ਤਾਂ ਜੱਟ ਕਹਿਣ ਲੱਗਾ ਕਿ ਭਾਈ ਮੈਂ 
ਸੰਣ ਲੱਗਾ ਹਾਂ। ਇਸ ਲਈ ਤੁਹਾਡੀ ਕ੍ਰਾਂਤੀ ਆਵੇ ਜਾਂ ਨਾ ਆਵੇ; ਪਰ ਜਦੋਂ ਫਤਿਆਬਾਦ' 
ਆ ਗਿਆ ਤਾਂ ਮੈਨੂੰ ਉਠਾ ਦਿਓ। ਇਸ ਨਾਲ ਉਸ ਜੱਟ ਦੀ ਸਿੱਧੀ ਜਿਹੀ ਰਮਜ਼ ਤੇ ਤਨਜ਼ 
ਨਾਲ ਬੁੱਧੀਜੀਵੀਆਂ ਦੀ ਕਿਤਾਬੀ ਜਿਹੀ ਬਹਿਸ ਤੇ ਬੇਮਤਲਬ ਜਿਹਾ ਜਾਭਾਂ ਦਾ ਭੇੜ ਮੁਕ 
ਗਿਆ। ਇਉਂ ਜੱਟਾਂ ਦੇ ਚੰਗੇ-ਮਾੜੇ ਸੁਭਾਅ ਦੇ ਹਾਸਿਲ ਵਜੋਂ ਅਮੁਮਨ ਹੀ ਉਨ੍ਹਾਂ ਵਿਚ 
ਨਿਰਛਲਤਾ ਤੇ ਭੋਲਾਪਣ ਹੁੰਦਾ ਹੈ। 

ਪਰ ਕਦੇ-ਕਦੇ ਹਾਸੇ ਦਾ ਮੜ੍ਹਾਸਾ ਵੀ ਬਣ ਜਾਂਦਾ ਹੈ ਕਿਉਂਕਿ ਸਾਡੇ ਸਮਾਜ ਵਿਚ 
ਵਿਟ ਭਾਵ ਮਜ਼ਾਹੀਆ ਗੱਲ , ਰੈਪਾਰਟੀ ਅਰਥਾਤ ਹਾਜ਼ਰ-ਜੁਆਬੀ ਭਰੀ ਗੁਫਤਗੁ ਸਮਝਣ 
ਵਾਲੇ ਲੋਕ ਘਟ ਹੀ ਹੁੰਦੇ ਹਨ। ਜਿਸ ਕਰਕੇ ਇਹ ਖਦਸ਼ਾ ਬਣਿਆ ਹੀ ਰਹਿੰਦਾ ਹੈ ਕਿ ਹਾਸੇ 
-ਮਖੰਲ ਵਿਚ ਕਹੀ ਕੋਈ ਹਲਕੀ-ਫੁਲਕੀ ਗੱਲ ਕਿਤੇ ਹਾਸੇ ਦਾ ਤਮਾਸ਼ਾ ਹੀ ਨਾ ਬਣ 
ਜਾਏ। ਅਜਿਹੀ ਸੁਰਤ ਵਿਚ ਅਕਸਰ ਹੀ ਮਜ਼ਾਕੀਆ ਸੁਭਾਅ ਦੇ ਬੈਦੇ ਦੀ ਗੱਲ ਉਲਟੀ ਹੀ 
ਸਮਝੀ ਜਾਂਦੀ ਹੈ ਤੇ ਹਾਸੇ ਦਾ ਮੜ੍ਹਾਸਾ ਬਣਦੇ ਦੇਰ ਨਹੀਂ ਲਗਦੀ। 

ਪੁਰਾਣੇ ਪੱਡੂ ਸਮਾਜ ਵਿਚ ਮਾਨਤਾ ਸੀ ਕਿ 'ਬਾਹਮਣ ਬਿਨਾਂ ਗਤ ਨਹੀਂ ਤੇ ਸ਼ਾਹ 
ਬਿਨਾਂ ਪੱਤ ਨਹੀਂ। ਇਸ ਤਰ੍ਹਾਂ ਜੱਟਾਂ ਦਾ ਬ੍ਰਾਹਮਣਾਂ ਤੇ ਬਾਣੀਆਂ ਨਾਲ ਬੜਾ ਪੁਰਾਣਾ 
ਵਿਹਾਰ ਰਿਹਾ ਹੈ। ਅਮੁਮਨ ਹੀ ਬ੍ਰਾਹਮਣਾਂ ਤੇ ਬਾਣੀਆਂ ਨੂੰ ਸਿਆਣੀ ਕੰਮ ਤੇ ਮੁਕਾਬਲਿਤਨ 
ਜੱਟਾਂ ਨੂੰ ਕਮਲੇ-ਰਮਲੇ ਜਿਹੇ ਮੌਨਿਆ ਗਿਆ ਹੈ। ਇਸ ਪ੍ਰਥਾਇ ਜੱਟਾਂ ਤੇ ਬ੍ਰਾਹਮਣਾਂ ਦੀ 
ਵਕਤੀ ਜਿਹੀ ਦੋਸਤੀ ਸਬੈਧੀ ਕਈ ਕਿੱਸੇ ਨਿਆਰੇ ਹੀ ਹਨ। ਇਕ ਕਹਾਣੀ ਹੈ ਕਿ ਕੋਈ 
ਬਾਹਮਣ ਕਿਸੇ ਜੱਟ ਨੂੰ ਰੈਗਾ ਨਹਾਉਣ ਦੇ ਬਹਾਨੇ ਹਰਿਦੁਆਰ ਲੈ ਗਿਆ। ਬਰਾ ਹਮਣ ਨੇ 
`ਤੇ ਚੁੱਕੀ ਚੱਲ ਅਤੇ ਮੈਂ ਤੇਰਾ ਥਕੇਵਾਂ ਲਾਹੁਣ ਲਈ ਤੈਨੂੰ ਕਥਾ ਸੁਣਾਉਂਦਾ ਜਾਂਵਾਗਾਂ। 
ਫਿਰ ਜਦੋਂ ਮੇਰੀ ਕਥਾ ਖਤਮ ਹੋਈ ਤਾਂ ਉਦੋਂ ਤੂੰ ਮੇਰੇ ਮੋਢਿਆਂ 'ਤੇ ਚੜ੍ਹ ਜਾਵੀਂ ਤੇ ਤੂੰ ਮੈਨੂੰ 
ਆਪਣੀ ਕਹਾਣੀ ਸੁਣਾਈਂ। 

ਇਸ ਤਰ੍ਹਾਂ ਪੰਡਿਤ ਜੀ ਜੱਟ ਦੇ ਕੰਧੇੜੇ ਚੜ੍ਹ ਗਏ ਤੇ ਉਨ੍ਹਾਂ ਨੇ ਹਰਿਦੁਆਰ ਦੇ ਨੌੜੇ 
ਜਿਹੇ ਜਾ ਕੇ ਆਪਣੀ ਗੱਲ ਮੁਕਾਈ। ਬਹਿਰਹਾਲ, ਉਦੋਂ ਤਕ ਜੱਟ ਵੀ ਬ੍ਰਾਹਮਣ ਦੀ 


85/ ਹਸਦਿਆਂ ਦੇ ਘਰ ਵਸਦੇ 


ਚਾਲ ਸਮਝ ਗਿਆ ਕਿ ਪੰਡਿਤ ਜੀ ਦੀ ਇਹ ਸਾਰੀ ਵਿਉੱਤਬੋਦੀ ਤਾਂ ਉਸ 'ਤੇ ਸਵਾਰੀ 
ਕਰਨ ਦੀ ਹੀ ਹੈ। ਇਸ ਲਈ ਜਦੋਂ ਜੱਟ ਦੀ ਵਾਰੀ ਆਈ ਤਾਂ ਉਸ ਨੇ ਵੀ ਇਕ ਲੰਮੀ 
ਕਹਾਣੀ ਸ਼ੁਰੁ ਕਰ ਦਿਤੀ ਕਿ ਉਸ ਦੇ ਬਾਪੁ ਜੀ ਨੇ ਬਚਪਨ ਵਿਚ ਹੀ ਵਾਹੀ ਕਰਨੀ ਸ਼ੁਰੂ 
ਕਰ ਦਿਤੀ ਸੀ। ਇਸ ਵਾਸਤੇ ਉਨ੍ਹਾਂ ਨੇ ਪਹਿਲਾਂ ਤਾਂ ਵੱਛੇ ਪਾਲੇ ਤੇ ਜਦੋਂ ਉਹ ਬਲਦ ਬਣੇ 
ਤਾਂ ਖੇਤੀ ਸ਼ੁਰੂ ਕੀਤੀ। ਬਹਿਰਹਾਲ, ਜੱਟ ਦੀ ਆਪਣੇ ਬਾਪੁ ਦੀ ਖੇਤੀ ਵਾਲੀ ਕਹਾਣੀ ਤਾਂ 
ਅਜੇ ਬਾਕੀ ਸੀ। ਇੰਨੇ ਨੂੰ “ਹਰਿ ਕੀ ਪੰੜੀ” ਆ ਗਈ ਤਾਂ ਬ੍ਰਾਹਮਣ ਕਹਿਣ ਲੱਗਾ ਕਿ 
ਆਪਾਂ ਹੁਣ ਇਸ਼ਨਾਨ ਕਰ ਲਈਏ। ਇਸ ਵਾਸਤੇ ਤੂੰ ਮੇਰੇ ਮੋਢਿਆਂ ਤੋਂ ਉਤਰ ਜਾਹ; ਅੱਗੋਂ 
ਜੱਟ ਕਹਿਣ ਲੱਗਾ ਕਿ ਮੈਂ ਤਾਂ ਇਉਂ ਹੀ ਇਸ਼ਨਾਨ ਕਰੈਗਾ ਕਿਉਂਕਿ ਹਾਲੇ ਮੇਰੀ ਕਹਾਣੀ 
ਤਾਂ ਮੁੱਕੀ ਨਹੀਂ। 

ਖੈਰ! ਜੱਟ ਬਾਵੇ ਨੇ ਇਉ' ਹੀ ਪੰਡਿਤ ਜੀ ਦੇ ਮੋਢਿਆਂ 'ਤੇ ਚੜ੍ਹੇ-ਚੜ੍ਹਾਏ ਰੀਗਾ- 
ਇਸ਼ਨਾਨ ਕੀਤਾ, ਪਰ ਫਿਰ ਵੀ ਜੱਟ ਦੀ ਕਹਾਣੀ ਚੱਲਦੀ ਰਹੀ। ਫਿਰ ਜੱਟ ਕਹਿਣ ਲੱਗਾ 
ਕਿ ਖੇਤੀਬਾੜੀ ਵਾਸਤੇ ਬਾਪੁ ਜੀ ਨੇ ਟਿੰਡਾਂ ਵਾਲਾ ਖੂਹ ਲਾਇਆ। ਇਉਂ ਪਾਣੀ ਦੀਆਂ 
ਲਹਿਰਾਂ-ਬਹਿਰਾਂ ਹੋ ਗਈਆਂ। ਹਲਟ ਦੀਆਂ ਟਿੰਡਾਂ ਗਿੜੀ ਹੀ ਜਾਣ; ਬਸ ਇਕ ਟਿੰਡ 
ਆਵੇ ਤੇ ਦੂਜੀ ਜਾਵੇ। ਇਸ ਤਰ੍ਹਾਂ ਜੱਟ ਨੇ “ਟਿੰਡਾਂ ਹੀ ਟਿੰਡਾਂ ਤੇ ਟਿਡਮ-ਟਿੰਡਾਂ` ਦੀ ਅਮੱਕ 
ਕਹਾਣੀ ਛੇੜ ਲਈ। 

ਕਿੱਸਾ ਕੌਤਾਹ; ਗੈਗਾ-ਇਸ਼ਨਾਨ ਤੋਂ ਬਾਅਦ ਵਾਪਸੀ ਸਫ਼ਰ ਦਾ ਅੱਧਾ ਕੁ ਪੈਂਡਾ 
ਮੁਕਣ 'ਤੇ ਪੰਡਿਤ ਜੀ ਨੇ ਜੱਟ ਨੂੰ ਫੇਰ ਖਿਝ ਕੇ ਪੁੱਛਿਆ ਕਿ ਜੱਟਾ ਤੇਰੀ ਕਹਾਣੀ ਕਦੋਂ ਕੁ 
ਮੁੱਕੂਗੀ। ਇਸ 'ਤੇ ਜੱਟ ਨੇ ਜਵਾਬ ਦਿੱਤਾ ਕਿ ਪੰਡਿਤ ਜੀ ਮੈਂ ਕੀ ਕਰਾਂ; ਟਿੰਡਾਂ ਤਾਂ ਗਿੜੀ 
ਹੀ ਜਾ ਰਹੀਆਂ ਹਨ ਤੇ ਇਸ ਲਈ ਮੇਰੀ ਕਹਾਣੀ ਵੀ ਨਹੀਂ ਮੁਕ ਰਹੀ। ਬਸ ਸਮਝੋ ਕਿ ਜਦੋਂ 
ਟਿੰਡਾਂ ਰਕ ਜਾਣਗੀਆਂ ਤਾਂ ਮੇਰੀ ਕਹਾਣੀ ਵੀ ਸਿਰੇ ਲੱਗ ਜਾਉਗੀ। ਬਸ ਇਉਂ ਪਿੰਡ 
ਪਹੁੰਚਣ ਤਕ ਨਾ ਤਾਂ ਜੱਟ ਦੀ ਕਹਾਣੀ ਮੁੱਕੀ ਤੇ ਨਾ ਹੀ ਜੱਟ ਉਸ ਚਲਾਕ ਪੰਡਿਤ ਦੇ 
ਮੋਢਿਆਂ ਤੋਂ ਉਤਰਿਆ। 

ਇਸ ਤਰ੍ਹਾਂ ਹੀ ਬ੍ਰਾਹਮਣਾਂ ਦੇ ਕਰਮ-ਕਾਂਡਾਂ ਤੇ ਢੋਂਗੀ ਵਿਹਾਰ ਬਾਰੇ ਵੀ ਕਈ ਮਖੱਲ 
ਹਨ। ਕਹਿੰਦੇ ਹਨ ਕਿ ਇਕ ਅਖੰਤੀ ਬ੍ਰਾਹਮਣ ਸਿਆਲਾਂ ਵਿਚ ਰੀਗਾ ਜੀ ਨਹਾਉਣ 
ਗਿਆ। ਉਸ ਨੇ ਮਹਿਸੂਸ ਕੀਤਾ ਕਿ ਪਾਣੀ ਬਰਫ ਵਰਗਾ ਠੰਡਾ ਹੈ ਤਾਂ ਉਹ ਪਾਣੀ ਵਿਚ 
ਛੋਟੇ-ਛੋਟੇ ਗੀਟੇ ਸੱਟਣ ਲੱਗ ਗਿਆ ਅਤੇ ਨਾਲ ਹੀ ਆਪਣੀ ਅਖੰਤੀ ਵਿਦਿਆ ਦਿਖਾਉਣ 
ਲਈ ਮਨਘੜਤ ਜਿਹੇ “ਕੌਕਰ ਇਸ਼ਨਾਨਮ-ਮਨ ਇਸ਼ਨਾਨਮ” ਮੋਤਰ ਦਾ ਜਾਪ ਕਰਨ 
ਲੱਗ ਪਿਆ। 

ਇਸ ਚਲ ਰਹੇ ਪ੍ਰਸੰਗ ਵਿਚ ਇਕ ਵਾਰੀ ਇਕ ਪੰਡਿਤ ਕਿਸੇ ਜੱਟ ਦੇ ਨਿਉਂਦੇ 'ਤੇ 
ਉਸ ਦੇ ਘਰ ਰੋਟੀ ਖਾਣ ਗਿਆ ਤਾਂ ਉਥੇ ਜਾ ਕੇ ਆਪਣੇ ਸਵਰਗਵਾਸੀ ਪਿਤਾ ਦੀਆਂ 
ਸਿਫ਼ਤਾਂ ਸੁਣਾਉਣ ਲੱਗਾ। ਉਸ ਉਪਰੈਤ ਪੰਡਿਤ ਨੇ ਜੱਟ ਨੂੰ ਪੁੱਛਿਆ ਕਿ ਤੁਹਾਡੇ ਪਿਤਾ 

86/ ਹਸਦਿਆਂ ਦੇ ਘਰ ਵਸਦੇ 


ਜੀ ਕਿਤੇ ਨਹੀਂ ਦਿਸਦੇ, ਉਨ੍ਹਾਂ ਬਾਰੇ ਵੀ ਕੋਈ ਚਾਨਣਾ ਪਾਉ। ਜੱਟ ਨੂੰ ਭੁੱਖ ਲੱਗੀ ਹੋਈ 
ਸੀ ਤੇ ਉਹ ਸੋਚ ਰਿਹਾ ਸੀ ਕਿ ਕਦੋਂ ਪੰਡਿਤ ਜੀ ਦੀ ਕਥਾ ਮੁੱਕੇ ਤੇ ਉਹ ਕਦੋਂ ਖਾਣਾ ਖਾਵੇ। 
ਇਸ ਲਈ ਉਹ ਪੰਡਿਤ ਜੀ ਨੂੰ ਬੜੀ ਬੇਸਬਰੀ ਜਿਹੀ ਨਾਲ ਕਹਿਣ ਲੱਗਾ ਕਿ ਪ੍ਰਮਾਤਮਾ 
ਤੁਹਾਡੇ ਪਿਤਾ ਜੀ ਦਾ ਸਵਰਗਾਂ ਵਿਚ ਵਾਸਾ ਕਰੇ। ਚਲੋ! ਪੰਡਿਤ ਜੀ ਹੁਣ ਆਪਾਂ 
ਪ੍ਰਸ਼ਾਦੇ ਛਕੀਏ। ਬਾਕੀ ਮੇਰੇ ਬਾਪੁ ਜੀ ਦੀ ਜੀਵਨ ਕਥਾ ਤਾਂ ਇੰਨੀ ਹੀ ਹੈ ਕਿ ਉਹ ਬਾਹਲੀ 
ਦਾਰੁ ਪੀ ਕੇ ਕੌਠੇ ਤੋਂ ਡਿੱਗ ਕੇ ਮਰ ਗਏ ਸੀ। 

ਇਸ ਤਰ੍ਹਾਂ ਹੀ ਇਕ ਵਾਰੀ ਦੀ ਗੱਲ ਹੈ ਕਿ ਕੋਈ ਪੰਡਿਤ ਆਪਣੇ ਮੁਡੇ ਦੇ ਨਾਲ 
ਜਜਮਾਨ ਦੇ ਘਰ ਪੀਤੀ-ਭੋਜਨ 'ਤੇ ਗਿਆ। ਇਸ ਪ੍ਰਸੈਗ ਵਿਚ ਪੰਡਿਤ ਜੀ ਨੇ ਆਪਣੇ 
ਮੁੰਡੇ ਨੂੰ ਖਾਣ ਦੇ ਸਬੈਧ ਵਿਚ ਪਹਿਲਾਂ ਹੀ ਮਾਲ ਬਿਗਾਨਾ ਤੇ ਦਿਲ ਬੇਰਹਿਮ' ਜਾਂ 'ਚੋਰਾਂ 
ਦਾ ਮਾਲ ਡਾਂਗਾਂ ਦੇ ਗਜ਼` ਅਤੇ ਖਾਸ ਕਰਕੇ ਮੁਫਤ ਕਾ ਚੰਦਨ; ਘਿਸਾ ਮੇਰੇ ਨੌੰਦਨ” ਜਿਹੀ 
ਵਿਦਵਤਾ ਸਮਝਾ ਰੱਖੀ ਸੀ। ਬਹਿਰਹਾਲ, ਉਸ ਦੇ ਮੁਡੇ ਨੇ ਭੋਜਨ ਕਰਨ ਵੇਲੇ ਅਧਵਾਟੇ 
ਹੀ ਪਾਣੀ ਪੀ ਲਿਆ ਤਾਂ ਪੰਡਿਤ ਨੇ ਉਸ ਨੂੰ ਰੋਟੀ ਖਾਣ ਉਪਰੇਤ ਝਿੜਕਿਆ ਕਿ ਉਸ ਨੇ 
ਰੋਟੀ ਦੇ ਨਾਲ ਪਾਣੀ ਕਿਉ ਪੀਤਾ ਹੈ। ਅਗੋਂ ਉਸ ਦੇ ਮੁਡੇ ਨੇ ਜਵਾਬ ਦਿਤਾ ਕਿ ਪਿਤਾ ਜੀ 
ਮੈਂ ਤਾਂ ਢਿੱਡ ਵਿਚ ਪਾਣੀ ਨਾਲ ਰੋਟੀਆਂ ਦੀ ਤੇਹ ਲਾ ਰਿਹਾ ਸੀ ਤਾਂ ਪੰਡਿਤ ਨੇ ਉਸ ਦੇ 
ਵੱਟ ਕੇ ਚਪੇੜ ਮਾਰੀ ਕਿ ਤੂੰ ਮੈਨੂੰ ਇਨੀ ਸਿਆਣੀ ਗੱਲ ਪਹਿਲਾਂ ਕਿਉਂ ਨਹੀਂ ਦੱਸੀ। 

ਪੱਡੂ ਸਮਾਜ ਦੇ ਭਾਈਚਾਰੇ ਵਿਚ ਜੱਟਾਂ ਤੇ ਬਾਣੀਆਂ ਦੀ ਤਕਰੀਬਨ ਮੁਢ਼-ਕਦੀਮੀ 
ਲਿਹਾਜ਼ ਹੈ। ਇਸ ਸਬੈਧ ਵਿਚ ਸਾਡਾ ਇਕ ਲੋਕ ਸੂਤਰ ਹੈ ਕਿ 'ਸ਼ਾਹ ਬਿਨ੍ਹਾਂ ਪੱਤ ਨਹੀਂ” 
ਇਸ ਦਾ ਮਤਲਬ ਇਹ ਹੈ ਕਿ ਜਦੋਂ ਤੋਂ ਕਿਰਸਾਣਾਂ ਦੀ ਫਸਲ ਤੇ ਜਿਣਸ ਮੋਡੀ ਵਿਚ 
ਜਾਣ ਲੱਗੀ ਹੈ, ਉਦੋਂ ਤੋਂ ਹੀ ਬੀਜਾਂ ਦੇ ਖਰਚੇ ਤੋਂ ਲੈ ਕੇ ਵਿਆਹ-ਸ਼ਾਦੀਆਂ ਤੇ ਹੋਰ 
ਸਮਾਜਿਕ ਰਸਮਂ-ਰਿਵਾਜ ਨਿਭਾਉਣ ਲਈ ਮਾਇਕ ਅੰਕੜ ਸਮੇਂ ਬਾਣੀਆ ਸਮਾਜ ਹੀ 
ਜੱਟ ਦਾ ਪਰਿਵਾਰਕ ਜਿਹਾ ਅਗ ਬਣ ਕੇ ਉਸ ਦੀ ਇੱਜ਼ਤ ਦਾ ਭਾਈਵਾਲ ਬਣਿਆ ਹੈ। 
ਬੇਸ਼ੱਕ ਸ਼ਾਹੂਕਾਰਾ ਸਮਾਜ ਨੇ “ਵਿਆਜ ਦੀ ਪ੍ਰਥਾ` ਦਾ ਬੜੀ ਵਾਰ ਨਜਾਇਜ਼ ਫਾਇਦਾ 
ਉਠਾ ਕੇ ਜੱਟ ਸਮਾਜ ਦੀਆਂ ਗੋਡਣੀਆਂ ਵੀ ਲੁਆਈਆਂ ਹਨ। 

ਫਿਰ ਇਹ ਗੱਲ ਵੱਖਰੀ ਹੈ ਕਿ ਪੱਡੂ ਲੋਕਾਂ ਵਿਚੋਂ ਹੀ ਇਸ ਦੇ ਪ੍ਰਤੀਕਰਮ ਵਜੋਂ ਕਿਤੇ 
ਨਾ ਕਿਤੇ ਦੁਲਾ-ਭੱਟੀ, ਬਾਹੀਏ ਦੇ ਸਿੱਧੂ ਭਰਾ ਚਿਤੂ-ਮਿਤੂ, ਜਿਉਣਾ ਮੰੜ, ਜੱਗਾ ਜੱਟ, 
ਸੁੱਚਾ ਸੁਰਮਾ ਤੇ ਹਰਿਆਣਵੀ ਹਰਫੁਲ ਸਿੰਘ ਜਿਹੇ ਸਾਡੇ ਲੋਕ ਨਾਇਕਾਂ ਨੇ ਸ਼ਾਹੁਕਾਰਾ 
ਸਮਾਜ ਨੂੰ ਚੰਗਾ ਸੋਧਾ ਲਾਇਆ ਹੈ। ਪਰ ਇਸ ਸਭ ਕਾਸੇ ਦੇ ਬਾਵਜੂਦ ਵੀ ਹਾਲੇ ਤਕ ਵੀ 
ਜੱਟ ਤੇ ਬਾਣੀਏ ਦੀ ਆਪਸ ਵਿਚ ਕਾਰਵਿਹਾਰੀ ਸਾਂਝ ਨਿਭ ਰਹੀ ਹੈ। ਬੇਸ਼ੱਕ ਬਾਣੀਆਂ ਤੇ 
ਜੱਟਾਂ ਦੀ ਜੀਵਨ ਸ਼ੈਲੀ ਵਿਚ ਜ਼ਮੀਨ-ਅਸਮਾਨ ਦਾ ਫਰਕ ਹੁੰਦਾ ਹੈ। ਦੁਕਾਨਦਾਰੀ 
ਪਰਿਵਾਰਾਂ ਵਿਚ ਆਮ ਤੌਰ 'ਤੇ ਵਪਾਰਕ ਸੋਚ ਤੇ ਸ਼ਹਿਰੀਪਣ ਨੌੰਮਾਇਆਂ ਹੁੰਦਾ ਹੈ ਤੇ ਇਸ 
ਦੇ ਉਲਟ ਤਿਜਾਰਤੀ ਸੋਚ ਜੱਟਾਂ ਦੇ ਨੇੜਿਉਂ ਵੀ ਨਹੀਂ ਲੰਘਦੀ। 

687/ ਹਸਦਿਆਂ ਦੇ ਘਰ ਵਸਦੇ 


ਮੱਕਦੀ ਗੱਲ! ਇਸ ਲਈ ਇਨ੍ਹਾਂ ਦੋਨੋਂ ਸਮਾਜਿਕ ਤਬਕਿਆਂ ਦੇ ਘਰ-ਪਰਿਵਾਰਾਂ 
ਵਿਚ ਸੋਚਣੀ ਤੇ ਆਪਸੀ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਵੀ ਇਕ-ਦੂਜੇ ਤੋਂ ਬਿਲਕੁਲ 
ਵੱਖਰੀ ਹੁੰਦੀ ਹੈ। ਇਸ ਪੱਖੋਂ ਪੱਡੂ ਸਮਾਜ “ਉੱਠ ਦੀ ਪੁਛ ਵਰਗਾ” ਸਿੱਧਾ-ਸਪਾਟ ਹੁੰਦਾ ਹੈ 
ਤੇ ਗੱਲ ਕਰਨ ਵੇਲੇ 'ਚਿੜੇ ਦੇ ਕੌਨ ਵਰਗਾ” ਟੁਣਕਵਾਂ ਜੁਆਬ ਦੇ ਦਿੰਦਾ ਹੈ। ਇਉਂ ਪੱਡੂ 
ਲੌਕ ਕਿਸੇ ਦੀ ਧਰੀ-ਧਰਾਈ ਨਹੀਂ ਰਹਿਣ ਦਿੰਦੇ ਤੇ ਇਸ ਵਾਸਤੇ ਇਨ੍ਹਾਂ ਨੇ ਜੋ ਗੱਲ 
ਕਹਿਣੀ ਹੁੰਦੀ ਹੈ, ਬਸ ਉਹ ਠਾਹ-ਸੋਟੇ ਵਾਂਗੂੰ ਮੁੰਹ 'ਤੇ ਮਾਰਦੇ ਹਨ। ਦੂਜੇ ਪਾਸੇ ਆਮ ਤੌਰ 
`ਤੇ ਸ਼ਹਿਰੀ ਸਮਾਜ ਲਾਈ-ਬੁਝਾਈ ਵਿਚ ਵਿਸ਼ਵਾਸ ਰੱਖਦਾ ਹੈ ਤੇ ਮੁਹ ਤੇ ਗੱਲ ਕਰਨੋਂ 
ਟਾਲਾ ਵੱਟਦਾ ਹੈ। 

ਇਸ ਪ੍ਰਸੈਗ ਵਿਚ ਇਹ ਗੱਲ ਆਮ ਪ੍ਰਚਲਿਤ ਹੈ ਕਿ ਬਾਣੀਆ ਜੇ ਕਿਸੇ ਬੰਦੇ ਨੂੰ ਕਰਜ਼ 
ਨਾ ਦੇਣਾ ਚਾਹੌਦਾ ਹੋਵੇ ਤਾਂ ਉਹ ਤਲਬਗਾਰ ਨੂੰ ਝੁਠੇ-ਸੱਚੇ ਕਾਟੇ-ਬਾਟੇ ਤੇ ਹੋਰ ਵੀਹ ਬਹਾਨੇ 
ਇਕੋ-ਸਾਹੇ ਸਣਾ ਦਿੰਦਾ ਹੈ। ਜੇ ਕਿਤੇ ਗੱਲਬਾਤ ਵਿਚ ਮੰਕੇ `ਤੇ ਬਾਣੀਏ ਦਾ ਮੁੰਡਾ ਪਹੈਚ 
ਜਾਵੇ ਤਾਂ ਉਹ ਵੀ ਆਪਣੇ ਪਿਉ ਦੀ ਹਾਂ ਦੇ ਵਿਚ ਹਾਂ ਮਿਲਾਉਂਦਾ ਦਿਸਦਾ ਹੈ। ਇਥੋਂ ਤਕ 
ਕਿ ਉਹ ਇਹ ਵੀ ਕਹਿ ਦਿੰਦਾ ਹੈ ਕਿ ਲਾਲਾ ਜੀ ਕੋਲ ਤਾਂ ਜ਼ਹਿਰ ਖਾਣ ਨੂੰ ਫੱਟੀ ਕੰਡੀ” ਵੀ 
ਨਹੀਂ ਹੈ। ਇਸ ਦੇ ਉਲਟ ਪਰ ਜੇ ਕਿਤੇ ਜੱਟ ਆਪਣੇ ਗੁਆਂਢ ਮੱਥੇ ਰਹਿੰਦੇ ਕਿਸੇ ਕਿਰਸਾਣ 
ਨੂੰ ਹਲ-ਪੰਜਾਲੀ ਦੇਣ ਤੋਂ ਨਾਂਹ-ਨੁਕਰ ਕਰ ਰਿਹਾ ਹੋਵੇ ਤਾਂ ਉਸ ਦਾ ਮੇਡਾ ਆਪਣੇ ਬਾਪੂ ਨੂੰ 
ਵਿਚੋਂ ਹੀ ਟੋਕ ਕੇ ਕਹੇਗਾ ਕਿ ਲੈ ਬਾਪੁ ਹਲ ਤਾਂ ਆਪਣੀ ਸਬਾਤ ਵਿਚ ਤੂੜੀ ਥੱਲੇ ਪਿਆ 
ਹੈ। ਇਉਂ ਉਹ ਆਪਣੇ ਵੱਡਿਆਂ ਦੀ ਚਲ ਰਹੀ ਗੱਲਬਾਤ ਵਿਚ ਬਿਨਾਂ ਸੋਚੇ ਹੀ ਫਾਨਾ 
ਅੜਾ ਦਿੰਦਾ ਹੈ ਤੇ ਆਪਣੇ ਪਿਉ ਦਾ ਹੀਜ-ਪਿਆਜ ਉਘੇੜ ਦਿੰਦਾ ਹੈ। 

ਬੇਸ਼ੱਕ ਆਮ ਤੌਰ 'ਤੇ ਬਹਾਨੇਬਾਜ਼ੀ ਜੱਟਾਂ ਦਾ ਕਿਸਬ ਹੀ ਨਹੀਂ ਹੈ, ਪਰ ਜੇ ਕਿਤੇ ਜੱਟ 
ਦੀ ਗਰਾਰੀ ਦਾ ਦੇਦਾ ਅੜ ਜਾਵੇ ਤਾਂ ਜੱਟ ਦੀ “ਨਾਂਹ” ਨੂੰ “ਹਾਂ” ਵਿਚ ਬਦਲਣਾ ਨਾ- 
ਮੁਮਕਿਨ ਹੀ ਹੁੰਦਾ ਹੈ। ਇਸ ਪ੍ਰਸੈਗ ਵਿਚ ਜ਼ਿਕਰਯੋਗ ਹੈ ਕਿ ਕੋਈ ਕਿਰਸਾਣ ਕਿਸੇ ਜੱਟ 
ਤੋਂ ਗੱਡਾ ਮੋਗਣ ਚਲਾ ਗਿਆ। ਅੱਗੋਂ ਜੱਟ ਕਹਿਣ ਲੱਗਾ ਕਿ ਮੈਂ ਤੈਨੂੰ ਗੱਡਾ ਤਾਂ ਦੇ 
ਦਿੰਦਾ, ਪਰ ਗੱਡੇ ਨਾਲ ਸਾਡਾ ਕੱਟਾ ਬੰਨ੍ਹਿਆ ਹੋਇਆ ਹੈ। ਪਰ ਹਾਲੇ ਵੀ ਸ਼ੁਕਰ ਹੈ ਕਿ 
ਅਜਿਹੀ ਨੰਬਤ ਕਦੇ-ਕਦਾਈਂ ਹੀ ਆਉਂਦੀ ਹੈ। ਸਗੋਂ ਜੱਟ ਦੀ ਯਾਰੀ ਦੀ ਤੁਲਨਾ ਤਾਂ 
ਕਦੇ ਨਾ ਲਿਫਣ ਵਾਲੇ ਤੂਤ ਦੇ ਮੋਛੇ ਨਾਲ ਕੀਤੀ ਜਾਂਦੀ ਹੈ। 

ਇਉਂ ਹੀ ਜੱਟ ਕੋਈ ਪੁਆੜਾ ਪਾਉਣ ਤੋਂ ਬਾਅਦ ਹੀ ਇਸ ਦੇ ਨਫ਼ੇ-ਨੁਕਸਾਨ ਬਾਰੇ 
ਸੋਚਦੇ ਹਨ। ਇਸ ਸਬੈਧ ਵਿਚ ਜੇ ਕਿਤੇ ਲੜਾਈ-ਝਗੜਾ ਹੋ ਜਾਵੇ ਤਾਂ ਅਮੁਮਨ ਹੀ ਜੱਟ 
ਦਫ਼ਾ 326 ਭਾਵ ਲੱਤ-ਬਾਂਹ ਤੋੜਨ ਤੋਂ ਉਰਾਂ ਨਹੀਂ ਰਕਦਾ। ਪੱਡੂ ਲੋਕਾਂ ਦੀ “ਚੱਕ ਦੇ 
ਫੱਟੇ” ਤੇ ਲੜਾਈ ਝਗੜੇ ਵਿਚ “ਢਾਈ ਫੱਟ” ਕਰਨ ਵਾਲੀ ਜੀਵਨ ਜਾਚ ਤੇ ਜੀਵਨ ਸ਼ੈਲੀ 
ਅਜ ਸੈਸਾਰ ਪੁਸਿੱਧ ਹੋ ਚੁੱਕੀ ਹੈ। ਇਸ ਦੇ ਉਲਟ ਬਾਣੀਆ ਕੰਮ ਕੋਈ ਵੀ ਕੰਮ ਕਰਨ ਤੋਂ 


88/ ਹਸਦਿਆਂ ਦੇ ਘਰ ਵਸਦੇ 


ਪਹਿਲਾਂ ਸੰ ਵਾਰ ਸੋਚਦੀ ਹੈ। ਫਿਰ ਜੇ ਕਿਤੇ ਮਾੜੀ ਕਿਸਮਤ ਨੂੰ ਕਿਸੇ ਬਾਣੀਏ ਦਾ ਰੌਲਾ ਪੈ 
ਜਾਵੇ ਤਾਂ ਉਹ ਪਹਿਲਾਂ ਫੋਕਾ ਦਬਕਾੜਾ ਮਾਰਦਾ ਹੈ ਕਿ ਮੈਂ ਤੇਰੇ ਛਟਾਂਕੀ ਮਾਰੁ। ਫਿਰ ਜੇ 
ਕਿਤੇ ਗੱਲ ਵਧ ਹੀ ਜਾਵੇ ਤਾਂ ਉਹ 20 ਕਿਲੋਂ ਦੇ ਵੱਟੇ ਵਲ ਨੂੰ ਭੱਜੂਗਾ ਕਿਉਂਕਿ “ਨਾ ਨੰ 
ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ` ਅਨੁਸਾਰ ਨਾ ਤਾਂ ਉਸ ਤੋਂ ਐਡਾ ਭਾਰਾ ਵੱਟਾ 
ਚੁੱਕਿਆ ਜਾਵੇ ਤੇ ਨਾ ਹੀ ਉਹ ਮਾਰੇ। 

ਇਸ ਪ੍ਰਸੈਗ ਵਿਚ ਇਥੇ ਸਮਝਣ ਵਾਲੀ ਗੱਲ ਇਹ ਹੈ ਕਿ 'ਜੋਸ਼ ਨਾਲ ਹੋਸ਼” ਕਾਇਮ 
ਰੱਖਣਾ ਵੀ ਸਿਆਣੀ ਕੰਮ ਦੀ ਨਿਸ਼ਾਨੀ ਹੁੰਦੀ ਹੈ। ਬਹਿਰਹਾਲ, ਬਾਣੀਏ ਲੋਕਾਂ ਦੀ 
ਕਾਰਵਿਹਾਰੀ ਸੋਚ ਦੇ ਸਬਧ ਵਿਚ ਕਈ ਕਹਾਣੀਆਂ ਵੀ ਹਨ, ਜਿਵੇਂ ਕਿ ਕਿਸੇ ਪਿਡ ਦੇ ਦੋ 
ਬਾਣੀਏ ਇਕ ਵਾਰੀ ਕਿਸੇ ਜੱਟ ਨੂੰ ਦਿਵਾਲੀ 'ਤੇ ਖਰੀਦਦਾਰੀ ਵਾਸਤੇ ਆਪਣੇ ਨਾਲ 
ਸ਼ਹਿਰ ਲੈ ਗਏ। ਉਨ੍ਹਾਂ ਦਾ ਮੋਤਵ ਇਹ ਸੀ ਕਿ ਜੱਟ ਤੋਂ ਆਪਣੇ ਸੱਜਣ-ਦੁਕਾਨਦਾਰਾਂ ਨੂੰ 
ਵੱਟਕ ਵੀ ਕਰਾਵਾਂਗੇ ਅਤੇ ਵਾਪਸੀ 'ਤੇ ਜੱਟ ਨੂੰ ਸੰਦਾ-ਪੱਤਾ ਵੀ ਚੁਕਾਈ ਲਿਆਵਾਂਗੇ। 
ਜੱਟ ਨੇ ਇਕ ਹਲਵਾਈ ਦੇ ਅੰਗੇ ਜਦੋਂ ਮਠਿਆਈ ਦੇ ਥਾਲ ਸਜੇ ਪਏ ਦੇਖੇ ਤਾਂ ਉਹ 
ਹਲਵਾਈ ਨੂੰ ਪੁੱਛਣ ਲੱਗਾ ਕਿ ਸੇਠਾ! ਕੀ ਤੂੰ ਅੰਨ੍ਹਾਂ ਹੈਂ ਕਿਉਂਕਿ ਤੂੰ ਮਠਿਆਈ ਨਹੀਂ ਖਾ 
ਰਿਹਾ। ਇਸ 'ਤੇ ਹਲਵਾਈ ਉਸ ਦੇ ਗਲ ਪੈ ਗਿਆ, ਪਰ ਬਾਣੀਆਂ ਨੇ ਵਿਚ ਪੈੇਅ-ਪੁਆ 
ਕੇ ਮਸਾਂ ਗੱਲ ਮੁਕਾਈ। 

ਖੈਰ! ਜਦੋਂ ਉਹ ਸ਼ਾਮ ਨੂੰ ਮੁੜਨ ਲੱਗੇ ਤਾਂ ਹਨ੍ਹੇਰਾ ਹੋਣਾ ਸ਼ੁਰ ਹੋ ਗਿਆ। ਜੱਟ ਵੀ 
ਅਦਰੋਂ-ਅਦਰੀਂ ਡਰੋਕਲ ਸੀ, ਇਸ ਵਾਸਤੇ ਉਹ ਆਪਣੇ ਹਮਰਾਹੀ ਬਾਣੀਆਂ ਨੂੰ ਕਹਿਣ 
ਲੱਗਾ ਕਿ ਜੇ ਤੁਹਾਨੂੰ ਡਰ ਲੱਗਦਾ ਹੈ ਤਾਂ ਤੁਹਾਡੇ ਵਿਚੋਂ ਇਕ ਜਣਾ ਮੇਰੇ ਅੱਗੇ ਤੇ ਦੂਜਾ 
ਮੇਰੇ ਪਿੱਛੇ ਹੋ ਜਾਉ। ਬਸ ਹਾਲੇ ਇਹ ਤਿੰਨੋਂ ਸੱਜਣ ਪਿੰਡ ਦੇ ਨੇੜੇ ਹੀ ਪਹੁੰਚੇ ਸਨ ਕਿ 
ਦਿਵਾਲੀ ਦੀ ਖੁਸ਼ੀ ਵਿਚ ਕਿਸੇ ਮਨਚਲੇ ਨੇ ਇਕ-ਦੋ ਫਾਇਰ ਕਰ ਦਿੱਤੇ। ਜੱਟ ਨੇ 
ਪਿਛਾਂਹ ਮੁੜ ਕੇ ਦੇਖਿਆ ਤਾਂ ਪਿੱਛੇ ਆਉਂਦਾ ਬਾਣੀਆਂ ਡਿੱਗ ਪਿਆ। ਜੱਟ ਨੇਂ 
ਪੁੱਛਿਆ ਕਿ ਸ਼ਾਹ ਜੀ ਤੁਹਾਨੂੰ ਕੀ ਹੋ ਗਿਆ ਹੈ। ਇਸ 'ਤੇ ਬਾਣੀਆਂ ਕਹਿਣ ਲੱਗਾ ਕਿ 
ਬੰਦੂਕ ਦੀ ਗੋਲੀ ਕਦੇ ਖਾਲੀ ਨਹੀਂ ਜਾਂਦੀ। ਇਸ ਲਈ ਮੈਂ ਸਮਝ ਗਿਆ ਹਾਂ ਕਿ ਜੇ ਇਹ 

ਇਥੇ ਹਲਵਾਈਆਂ ਦੇ ਪ੍ਰਸੈਗ ਵਿਚ ਗੌਰਤਲਬ ਹੈ ਕਿ ਇਹ ਮਠਿਆਈਆਂ ਵਿਚ ਰਹਿ 
ਕੇ ਵੀ ਆਪਣੇ ਮੁਹ 'ਤੇ ਛਿਕਲਾ ਚਾੜ੍ਹੀ ਫਿਰਦੇ ਹਨ ਤੇ ਇਹ ਮਠਿਆਈ ਦਾ ਭੋਰਾ ਵੀ 
ਨਹੀਂ ਖਾਂਦੇ। ਇਹ ਤਾਂ ਅਸੀਂ ਹੀ ਹਾਂ ਕਿ ਜਿਹੜੇ ਮਠਿਆਈ 'ਤੇ ਮੱਖੀਆਂ ਵਾਂਰੂ ਡਿੱਗਦੇ ਫਿਰਦੇ 
ਹਾਂ। ਇਸ ਤੋਂ ਇਲਾਵਾ ਇਸ ਤਬਕੇ ਦੀ ਇਕ ਹੋਰ ਵੀ ਸਿਫ਼ਤ ਕਰਨੀ ਬਣਦੀ ਹੈ ਕਿ ਬੇਸ਼ੱਕ 
ਖੋਆ ਮਾਰਨ ਸਮੇਂ ਮਸੱਦ ਫੇਰਦੇ-ਫੇਰਦੇ ਹਲਵਾਈ ਦੇ ਮੋਢੇ ਹਿਲ ਜਾਂਦੇ ਹਨ, ਪਰ ਕਿਸੇ ਨੂੰ 
ਮਠਿਆਈ ਖਾਣ ਵੇਲੇ ਇਸ ਦਾ ਅਹਿਸਾਸ ਮਾਤਰ ਵੀ ਨਹੀਂ ਹੈਦਾ। ਇਸ ਸਬਧ ਵਿਚ ਇਥੇ ਇਹ 


89/ ਹਸਦਿਆਂ ਦੇ ਘਰ ਵਸਦੇ 


ਅਖਾਣ ਢੁਕਦਾ ਹੈ ਕਿ ਮੁਰਗੀ ਜਾਨੋਂ ਗਈ ਤੇ ਖਾਣ ਵਾਲੇ ਨੂੰ ਸਵਾਦ ਨਾ ਆਇਆ। 

ਖੈਰ! ਆਮ ਪੇਂਡੂ ਲੋਕਾਂ ਦੇ ਲਹਿਜੇ ਵਿਚ ਹਾਸਰਸ ਪ੍ਰਧਾਨ ਹੈਦਾ ਹੈ। ਇਸ ਸਬਧ ਵਿਚ 
ਮੇਰੇ ਬਾਬਾ ਜੀ ਜਗਤ ਸਿੰਘ ਆਮ ਤੌਰ `ਤੇ ਪੜ੍ਹੇ-ਲਿਖੇ ਪਰ ਗਿਆਨ ਵਿਹੁਣੇ ਲੋਕਾਂ ਬਾਰੇ 
“ਪੜ੍ਹਿਆ ਪੁਤ ਪੜ੍ਹਾਕ ਦਾ ਸੋਲ੍ਹਾਂ ਦੁਣੀ ਅੱਠ” ਜਿਹਾ ਅਖਾਣ ਬੋਲਿਆ ਕਰਦੇ ਸਨ। ਮੇਰੇ 
ਬਾਬਾ ਜੀ ਗਰਮੀਆਂ ਵਿਚ ਬਾਹਰ ਚੰਤਰੇ `ਤੇ ਸੰਦੇ ਸਨ ਤੇ ਪਿਡ ਦਾ ਬਾਣੀਆ ਬਾਬਾ 
ਬਿਸ਼ਨਾ ਵੀ ਉਨ੍ਹਾਂ ਕੋਲ ਹੀ ਮੋਜੀ ਡਾਹੁੰਦਾ ਸੀ। ਮੇਨੂੰ ਯਾਦ ਹੈ ਕਿ ਉਹ ਦੋਨੋਂ ਬਜ਼ੁਰਗ ਸਾਰੀ- 
ਸਾਰੀ ਰਾਤ ਗੱਲਾਂ ਕਰੀ ਜਾਂਦੇ ਸਨ। ਅਗੋਂ ਬਾਬੇ ਬਿਸ਼ਨੇ ਨੇ ਉਂਆਂ-ਬਾਈ ਜਿਹੀ ਭਾਸ਼ਾ ਵਿਚ 
ਹਾਂ ਜੀ; ਹਾਂ ਜੀ ਕਹਿੰਦੇ ਸਾਰੀ ਰਾਤ ਬਿਤਾਉਣੀ। ਮੇਰੇ ਬਾਬਾ ਜੀ ਨੇ ਕਈ ਵਾਰ ਬਾਬੇ ਬਿਸ਼ਨੇ 
ਨੂੰ ਪੁਛਣਾ ਕਿ ਹੁਣ ਕੰਣ ਕੁ ਵਖਤ ਹੋਊ। ਅੱਗੋਂ ਬਾਬੇ ਬਿਸ਼ਨੇ ਨੇ ਸਪਤਰਿਸ਼ੀ ਤਾਰਿਆਂ” ਦੀ 
ਸਥਿਤੀ ਵੇਖ ਕੇ ਔਦਾਜ਼ੇ ਜਿਹੇ ਨਾਲ ਟਾਈਮ ਦੱਸਣਾ ਤਾਂ ਬਾਬਾ ਜੀ ਨੇ ਬਾਣੀਏ ਨੂੰ 
ਕਹਿਣਾ; ਉਏ ਬਿਸ਼ਨਿਆਂ ਆਪਣੀਆਂ ਅੱਖਾਂ ਦਾ ਭੈਂਗ ਸਿੱਧਾ ਕਰਕੇ ਵਕਤ ਦਸ। ਇਉਂ 
ਪੁਰਾਣੇ ਬਜ਼ਰਗਾਂ ਦੀਆਂ ਗੱਲਾਂ ਵਿਚ ਆਮ ਹੀ ਮਖੰਲ-ਮਜ਼ਾਕ ਚਲਦਾ ਰਹਿੰਦਾ ਸੀ। 

ਬੇਸ਼ੱਕ ਹੁਣ ਪੰਡੂ ਸਮਾਜ ਵਿਚ ਵੀ ਆਧੁਨਿਕ ਸਭਿਅਤਾ ਤੇ ਸਭਿਆਚਾਰ ਦੀ ਖਾਸੀ 
ਪੁੱਠ ਚੜ੍ਹ ਚੁਕੀ ਹੈ, ਪਰ ਹਾਲੇ ਵੀ ਪੈਜਾਬੀਆਂ ਦਾ ਲਬੋ-ਲਹਿਜਾ ਪੱਡੂ ਜਿਹਾ ਹੀ ਹੈ। ਖਾਸ 
ਕਰਕੇ ਜਦੋਂ ਪੈਜਾਬੀ ਬੋਦੇ ਅਗਰੇਜ਼ੀ ਬੋਲ ਰਹੇ ਹੋਣ ਤਾਂ ਸਮਝੋ ਇਹ ਆਪਣੇ ਹੀ ਸਟਾਈਲ 
ਤੇ ਉਚਾਰਣ ਦੇ ਕਾਰਨ ਇਗਲਿਸ਼ ਦੀ ਥਾਂ ਹਿੰਗਲਿਸ਼ ਭਾਵ ਗੁਲਾਬੀ ਇੰਗਲਿਸ਼ ਬੋਲ ਰਹੇ 
ਹੁੰਦੇ ਹਨ। ਇਸ ਸਬੰਧ ਵਿਚ ਖਾਸ ਕਰਕੇ ਜਿਹੜੇ ਸਾਡੇ ਲੋਕ ਵਿਦੇਸ਼ਾਂ ਵਿਚ ਗਏ ਹਨ, 
ਉਨ੍ਹਾਂ ਵਿਚੋਂ ਬਹੁਤੇ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਸੜਕਾਂ ਨੂੰ ਰੋਡਾਂ, ਖਿੜਕੀਆਂ ਨੂੰ 
ਵਿੰਡੋਆਂ ਤੇ ਡਾਲਰਾਂ ਨੂੰ ਡਾਲੇ ਹੀ ਕਹਿੰਦੇ ਹਨ। ਪੇਜਾਬੀ ਲੋਕਾਂ ਨੇ ਸਾਊਥਹਾਲ ਵਿਚ 
ਸ਼ਰਾਬ ਦੀ ਬਾਰ ਨੂੰ “ਗਲਾਸੀ ਜੋਕਸ਼ਨ” ਤੇ ਬਰਮਿੰਘਮ ਨਜ਼ਦੀਕ ਬਰੌਮਵਿਚ ਇਲਾਕੇ ਵਿਚ 
ਦੇਸ਼ੀ ਜੈਕਸ਼ਨ” ਬਣਾ ਕੇ ਆਪਣੇ-ਆਪ ਨੂੰ ਮਸ਼ਹੁਰ ਕਰ ਰੱਖਿਆ ਹੈ। 

ਇਸ ਪ੍ਰਸੈਗ ਵਿਚ ਕੋਈ ਔਐਗਰੇਜ਼ ਆਪਣੇ ਪਜਾਬੀ ਸਾਥੀਆਂ ਦੇ ਨਾਲ ਸ਼ਰਾਬ- 
ਪਿਆਲਾ ਸਾਂਝਾ ਕਰਨ ਬੈਠ ਗਿਆ। ਪੰਜਾਬੀ ਬਾਈ ਦਾਰ ਦਾ ਹਾੜਾ ਲਾਉਣ ਵੇਲੇ 
“ਚੀਅਰਜ਼” ਦੀ ਥਾਂ ਤੇ 'ਚੱਕੋਂ ਬਈ ਚੱਕੋ” ਕਹਿ ਰਹੇ ਸਨ। ਬਸ ਉਤੋ-ਅੜਿਤੀ ਕੋਈ ਚਾਰ- 
ਪੰਜ ਪਟਿਆਲਾ-ਪੈੱਗਾਂ ਤੋਂ ਬਾਅਦ ਅੰਗਰੇਜ਼ ਤਾਂ ਹਵਾ-ਪਿਆਜ਼ੀ ਹੋ ਕੇ ਲਮਲੇਟ ਹੋ 
ਗਿਆ। ਜਦੋਂ ਉਹ ਅਗਲਾ ਪੈਂਗ ਚੁਕਣ ਲੱਗੇ ਤਾਂ 'ਚੱਕੋ ਬਈ ਚੱਕੋ” ਸੁਣ ਕੇ ਅੰਗਰੇਜ਼ ਨੇ 
ਸਮਝਿਆ ਕਿ ਇਹ ਕਿਤੇ ਮੈਨੂੰ ਹੀ ਪੀਣ ਲੱਗੇ ਹਨ। ਇਸ ਲਈ ਉਸ ਨੇ 'ਨੋ ਮੋਰ ਚੱਕੋਂ ਬਈ 
ਚੱਕੋ” ਦੀ ਕਾਂਵਾਂ-ਰੱਲੀ ਪਾ ਦਿਤੀ। 
“ਭਾਈ ! ਹੰਅ ਮਚ ਪਰਾਈਸ ਗੋਭੀ ਦਾ ਫੁੱਲ ਤੇ ਟਮਾਟਾ ਕਹਿੰਦੇ ਸੁਣਿਆ ਹੈ। ਇਸ ਤਰ੍ਹਾਂ ਹੀ 
ਸਾਡੇ ਵੀਰ ਉਥੇ ਅਕਸਰ ਹੀ ਕਹਿੰਦੇ ਹਨ ਕਿ 'ਰੋਡਾਂ 'ਤੇ ਲੁਕ ਮਾਰੋ; ਪੀਪਲ ਹੀ ਪੀਪਲ 

90/ ਹਸਦਿਆਂ ਦੇ ਘਰ ਵਸਦੇ 


ਫਿਰਦੇ ਹਨ”। ਇਉ ਹੀ ਜਦੋਂ ਪੰਜਾਬੀ ਲੋਕ ਹਿੰਦੀ ਵੀ ਬੋਲਦੇ ਹਨ ਤਾਂ ਇਹ ਹੋਰ ਵੀ ਚੰਦ 
ਚਾੜ੍ਹਦੇ ਹਨ। ਮੈਂ ਕਿਸੇ ਦੀ ਗੱਲ ਕਿਉਂ ਕਰਾਂ, ਜਦੋਂ ਕਿ ਮੈਂ ਵੀ ਹੁਣ ਤਕ ਦਰਵਾਜ਼ੇ ਕੌ 
ਤਾਲਾ ਲਾਉਣ ਦੀ ਥਾਂ 'ਬਾਰ ਕੋ ਜਿੰਦਾ ਲਾ ਦੂੰ” ਹੀ ਕਹਿੰਦਾ ਰਿਹਾ ਹਾਂ। 

ਇਸ ਸਬੈਧ ਵਿਚ ਹੀ ਪੈਜਾਬ ਦਾ ਨਾਮੀ ਪਹਿਲਵਾਨ ਤੇ ਐਕਟਰ ਦਾਰਾ ਸਿੰਘ ਇਕ 
ਦਰਵੇਸ਼ ਕਿਸਮ ਦਾ ਸੀ। ਹਿੰਦੀ ਬੋਲਣ ਸਬੈਧੀ ਉਸ ਦੀ ਇਕ ਸ਼ਰੁਆਤੀ ਫਿਲਮ ਵਿਚ ਉਹ 
'ਕਾਂਧ ਫਾਂਧ ਕੇ ਆ ਜਾਊਂ” ਦੀ ਬਜਾਇ 'ਕਾਂਧ “ਟਾਪ ਕੇ” ਆ ਜਾਊਂ” ਕਹਿੰਦਾ ਹੈ; ਇਹ 
ਡਾਇਲਾਗ ਅਜ ਤਕ ਵੀ ਹਾਸੇ ਦਾ ਸਬੱਥ ਬਣਿਆ ਹੋਇਆ ਹੈ। ਹੋਰ ਤਾਂ ਹੋਰ ਮੇਰੇ ਵਰਗੇ 
ਪੜ੍ਹੇ-ਲਿਖੇ ਹੋਰ ਵੀ ਕਈ ਬੰਦੇ ਹਿੰਦੀ ਵਿਚ ਪੰਜਾਬੀ ਦੇ ਅੱਖਰ ਵਾੜ ਕੇ ਹਿੰਦੀ ਦਾ ਹੁਲੀਆ 
ਵਿਗਾੜ ਦਿੰਦੇ ਹਨ। ਇਕ ਵਾਰ ਮੈਂ ਖੁਦ ਦਿੱਲੀ ਵਿਖੇ ਕਿਸੇ ਪਜਾਬੀ ਅਫ਼ਸਰ ਨੂੰ ਬੇ 
ਧਿਆਨੀ ਜਿਹੀ ਵਿਚ ਆਪਣੇ ਆਪ ਨੂੰ ਆਯੁਕਤ ਕਹਿਣ ਦੀ ਬਜਾਏ ਅਭਿਯੁਕਤ 
ਕਹਿੰਦਾ ਸੁਣਿਆ ਹੈ। 

ਖੈਰ! ਇਉਂ ਹਿੰਦੀ ਬੋਲਣ ਵਾਲਿਆਂ ਨੇ ਵੀ ਹਿੰਦੀ ਨੂੰ ਸੈਸਕ੍ਰਿਤ ਦੀ ਰੈਗਤ ਦੇਣ ਦੀ 
ਖਾਤਿਰ ਗੱਡੀ ਨੂੰ ਲੋਂਹ-ਪਥ-ਗਾਮਨੀ, ਸਿਗਨਲ ਨੂੰ ਆਵਤ-ਜਾਵਤ ਦਿਸ਼ਾ ਸੁਚਕ 
ਧੀਤਰ, ਫਾਇਰ ਬ੍ਰਿਗੇਡ ਨੂੰ ਦਮਕਲ ਅਤੇ ਇੰਜਨੀਅਰ ਨੂੰ ਅਭਿਯੋਤਾ ਕਹਿ ਕੇ ਹਿੰਦੀ ਨੂੰ 
ਸਮਝਣ-ਸਮਝਾਉਣ ਦੇ ਪੱਖੋਂ ਐਗਰੇਜ਼ੀ ਭਾਸ਼ਾ ਨਾਲੋਂ ਵੀ ਅੱਖਾ ਬਣਾ ਰੱਖਿਆ ਹੈ। 

ਫਿਰ ਸਾਡੀ ਸਭ ਪੰਜਾਬੀਆਂ ਦੀ ਹਿੰਦੀ ਜਾਂ ਇੰਗਲਿਸ਼ ਬੋਲਣ ਦੀ ਮੁਹਾਰਤ ਬਸ 
“ਅੱਲਾ-ਅੱਲਾ ਖੈਰ ਸੱਲਾ” ਵਾਲੀ ਗੱਲ ਹੀ ਹੈ। ਪੰਜਾਬੀ ਲੋਕ ਆਮ ਤੌਰ 'ਤੇ ਆਪਣੀ 
ਰਹਿੰਦੇ ਹਨ, ਪਰ ਉਹ ਇਨ੍ਹਾਂ ਜ਼ੁਬਾਨਾਂ ਦੀ ਬੁਰੀ ਤਰ੍ਹਾਂ ਐਸੀ-ਤੇਸੀ ਫੇਰਦੇ ਰਹਿੰਦੇ ਹਨ। ਸਗ 
ਜੇ ਸਾਚ ਕਹੁੰ ਤਾਂ ਅਸੀਂ ਹਿੰਦੀ ਦੀਆਂ ਤਾਂ ਜੜ੍ਹਾਂ ਹੀ ਬਾਢ ਦਿੰਦੇ ਹਾਂ। 
ਹਾਵੀ ਹੋ ਗਿਆ ਹੈ ਕਿ ਹੁਣ ਮਾਪੇ ਆਪਣੇ ਬੱਚਿਆਂ ਨੂੰ ਪੈਜਾਬੀ ਬੋਲਣ ਦੀ ਨਸੀਹਤ 
ਕਰਦੇ ਹੋਏ ਕਹਿੰਦੇ ਹਨ ਕਿ “ਬੱਚੇ ਤੁਮੇਂ ਇਤਨੀ ਬਾਰ ਸਮਝਾਇਆ ਹੈ ਕਿ ਜਬ ਕੋਈ 
ਅਕਲ ਗਾਂਵ ਸੇ ਆਏ ਤੋਂ ਪੈਜਾਬੀ ਮੇਂ ਬਾਤ ਕੀਆ ਕਰੋ”। ਬਹਿਰਹਾਲ, ਦੁਖ ਦੀ ਗੱਲ ਹੈ 
ਕਿ ਅਸੀਂ ਆਪਣੀ ਬੋਲੀ ਨੂੰ ਜਾਂ ਆਪਣੇ ਆਪ ਨੂੰ ਤਾਂ ਕੀ ਸੁਧਾਰਨਾ ਸੀ, ਸਗੋਂ ਇਸ ਪੱਖੋਂ 
ਸਾਡਾ ਦਿਨ-ਬ-ਦਿਨ ਨਵੀਂ ਤਹਿਜ਼ੀਬ ਦੇ ਨਾਮ 'ਤੇ ਆਵਾ ਹੀ ਉਤ ਰਿਹਾ ਹੈ। 


91/ ਹਸਦਿਆਂ ਦੇ ਘਰ ਵਸਦੇ 


ਉਡ ਗਈ ਰੂਹ ਮਿੱਤਰਾ 


ਸਾਡਾ ਖੁਸ਼ਰੰਗ ਪੰਜਾਬੀ ਸਭਿਆਚਾਰ ਹੁਣ ਚਾਅ-ਮਲ੍ਹਾਰਾਂ ਤੇ ਹੌਸਣ-ਖੇਡਣ ਦੇ 
ਪੱਖੋਂ ਬਦਰੰਗ ਜਿਹਾ ਹੋ ਰਿਹਾ ਹੈ । ਪਹਿਲਾਂ ਕਦੇ ਸਾਡੇ ਸਮਾਜ ਦੇ ਬੰਦਿਆਂ ਦੇ ਫੁੱਲਾਂ ਵਾਂਗੂੰ 
ਖਿੜੇ ਮੁਖੜਿਆਂ `ਤੇ ਹਾਸੇ ਡੁੱਲ੍ਹ-ਡੁੱਲ੍ਹ ਪੈਂਦੇ ਸਨ, ਪਰ ਹੁਣ ਇਹ ਸੁਹਾਵੇ-ਮੁਖ ਬੱਸ ਫ਼ਿਕਰਾਂ- 
ਫਾਕਿਆਂ ਨਾਲ ਧੁਆਂਖੇ ਹੀ ਗਏ ਹਨ। ਸਾਡਾ ਅੱਧਾ ਸਮਾਜ ਤਾਂ ਲੂਣ ਤੇਲ ਤੇ ਲੱਕੜੀਆਂ 
ਦੀ ਚਿੰਤਾ ਵਿਚ ਚਿੰਤਾਤੁਰ ਹੈ ਅਤੇ ਬਾਕੀ ਦਾ ਅੱਧਾ ਸਮਾਜ ਲੋੜੋਂ ਵੱਧ ਮਾਇਆ ਇਕੱਠੀ 
ਕਰਨ ਵਾਸਤੇ ਅਵੱਲੇ ਹੀ ਅਹੜਾਂ-ਪੌਹੜਾਂ ਵਿਚ ਲੱਗਾ ਹੋਇਆ ਹੈ। ਇਉਂ ਸਾਡਾ ਸਮਾਜ 
ਤੁਰਿਆ ਫਿਰਦਾ ਤਾਂ ਦਿਸਦਾ ਹੈ, ਪਰ ਹੁਣ ਇਸ ਵਿਚੋਂ ਖ਼ਸ਼ੀਆਂ ਤੇ ਹਾਸੇ-ਖੇੜੇ ਕਫ਼ੁਰ ਬਣ ਕੇ 
ਉਡ-ਪੁਡ ਰਹੇ ਹਨ । 

ਇੰਝ ਜਾਪਦਾ ਹੈ ਕਿ ਬੰਦਾ ਹੁਣ ਨੈਣੋਂ-ਪ੍ਾਣੋਂ ਸਾਹ-ਸੱਤ ਹੀਣ ਹੋ ਕੇ ਬੱਸ ਕਲਬੂਤ 
ਮਾਤਰ ਹੀ ਰਹਿ ਗਿਆ ਹੈ । ਇਸ ਮਿੱਟੀ ਦੇ ਪੁਤਲੇ ਵਿਚ ਰੂਹ, ਰੂਹਾਨੀਅਤ ਤੇ ਖ਼ੁਸ਼ੀ ਵਾਲੀ 
ਕੋਈ ਗੱਲ ਨਹੀਂ ਰਹਿ ਗਈ, ਸਗੋਂ ਸਾਡੇ ਅਜੋਕੇ ਸਮਾਜ ਦੇ ਚਿਹਰਿਆਂ 'ਤੇ ਹੁਣ ਚਿੰਤਾ 
ਤੇਂ ਫਿਕਰਾਂ ਦੀਆਂ ਲਕੀਰਾਂ ਬੰਦੇ ਦੇ “ਬਾਰਾਂ ਹੀ ਵਜਾਈ ਰੱਖਦੀਆਂ ਹਨ । 

ਦਰਅਸਲ ਹੁਣ ਤਾਂ ਹੱਸਣਾ-ਖੇਡਣਾ ਆਮ ਦੁਨੀਆਂਦਾਰਾਂ ਦੇ ਵੱਸ ਵਿਚ ਹੀ ਨਹੀਂ 
ਰਹਿ ਗਿਆ। ਇਸ ਵਾਸਤੇ ਸਾਡੀ ਅੱਜ ਦੀ ਦੁਨੀਆਂ ਵਿਚ ਜਾਂ ਤਾਂ ਕੋਈ ਫ਼ੱਕਰ ਹੱਸਦਾ 
ਹੈ ਤੇ ਜਾਂ ਕੋਈ ਪਹੰਚਿਆ ਹੋਇਆ ਪੀਰ-ਫ਼ਕੀਰ ਹੀ ਹੱਸ ਸਕਦਾ ਹੈ। 

ਇਸ ਪੁਥਾਇ ਸੰਨ 1915 ਦੇ ਕਰੀਬ ਮੱਧ ਪੁ ਦੇਸ਼ ਵਿਚ ਹੋਏ ਪੀਰੇ-ਯਜ਼ਦਾਨੀ 
ਮੁਹੰਮਦ ਫਜ਼ਲ ਹੁਸੈਨ ਸ਼ਾਹ ਕਾਦਰੀ ਦਾ ਕਥਨ ਹੈ ਕਿ :- 

ਹੱਦ ਟੱਪੇ ਅਔਲੀਆ, ਬੇਹੱਦ ਟੱਪੇ ਪੀਰ। 
ਹੱਦ ਸੇ ਬੇਹੱਦ ਟੱਪੇ, ਉਸ ਕਾ ਨਾਮ ਫ਼ਕੀਰ। 

ਜਦੋਂ ਕੋਈ ਫ਼ਕਰ ਕਿਸਮ ਦਾ ਬੰਦਾ ਹੱਸਦਾ-ਖੇਡਦਾ ਸਾਡੇ ਸਮਾਜ ਵਿਚ ਵਿਚਰਦਾ ਹੈ 
ਤਾਂ ਦੁਨੀਆਂ ਈਰਖ਼ਾ ਵਜੋਂ ਬੇਮਤਲਬ ਹੀ ਕਿੰਤੂ-ਪੁੰਤੂ ਕਰਦੀ ਹੋਈ, ਉਸ 'ਤੇ ਬੇਵਜ੍ਹਾ ਹੀ 
ਤੋਹਮਤਾਂ ਲਾਉਂਦੀ ਹੈ । ਅਸੀਂ ਆਪਣੇ ਆਪ ਨੂੰ ਕਹਾਉਂਦੇ ਸੱਭਿਅਕ ਲੋਕ ਅਕਸਰ ਹੀ ਖੁਸ਼- 

92/ ਹਸਦਿਆਂ ਦੇ ਘਰ ਵਸਦੇ 


ਤਬੀਅਤ ਬੰਦਿਆਂ ਅਤੇ ਹਾਸੇ-ਮਖੌਲ ਦੇ ਮਾਹੌਲ ਨੂੰ ਬਰਦਾਸ਼ਤ ਨਹੀਂ ਕਰਦੇ । ਇਸ ਲਈ 
ਜਿਵੇਂ ਟਹਿਕਦੇ ਫੁੱਲਾਂ ਨੂੰ ਕੰਡਿਆਂ ਵਿਚ ਜਿਉਣਾ ਔਖਾ ਹੁੰਦਾ ਹੈ, ਉਸ ਤਰ੍ਹਾਂ ਹੀ ਖੁਸ਼ਗਵਾਰ 
ਮਾਹੌਲ ਦੇ ਬਾਸ਼ਿੰਦਿਆਂ ਵਾਸਤੇ ਦੁਸ਼ਵਾਰੀਆਂ ਭਰਿਆ ਜੀਵਨ ਨਿਭਾਉਣਾ ਕੋਈ ਸੌਖਾ ਕੰਮ 
ਨਹੀਂ ਹੁੰਦਾ ਹੈ। 

ਸਾਡੇ ਸਮਾਜ ਦੀ ਇਸ ਤ੍ਰਾਸਦੀ ਦੀ ਤਰਜਮਾਨੀ ਸ਼ਾਇਰ ਮਾਧੋ ਰਾਮ ਨੇ ਬੜੇ 
ਖ਼ੂਬਸੂਰਤ ਸ਼ਬਦਾਂ ਵਿਚ ਕੀਤੀ ਹੈ :- 

ਅਬ ਇਤਰ ਭੀ ਮਲੋਂ ਤੋ ਤਕਲੁਫ਼ ਕੀ ਬੂ ਕਹਾਂ, 
ਵੋਹ ਦਿਨ ਹਵਾ ਹੂਏ ਕਿ ਪਸੀਨਾ ਭੀ ਗੁਲਾਬ ਥਾ। 

ਬਹਿਰਹਾਲ ! ਸਾਡੇ ਲੋਕਾਂ ਦੇ ਕਦੇ ਹਸੂੰ-ਹਸੂੰ ਕਰਦੇ ਮੂੰਹਾਂ 'ਤੇ ਚਿੰਤਾ ਦੀਆਂ 
ਲਕੀਰਾਂ ਨਾਲ ਉਕਰੀ ਹਾਲ-ਪਾਰ੍ਹਿਆ ਦੀ “ਹਾਹੋ” ਵਰਗੀ ਇਬਾਰਤ ਜਦੋਂ ਮਰਜ਼ੀ ਪੜ੍ਹ 
ਲਵੋ । ਇਸ ਪ੍ੁਥਾਇ ਗਾਲਿਬ ਨੇ ਸਾਡੀ ਇਸ ਮਾਨਸਿਕ ਸਥਿਤੀ ਬਾਰੇ ਕਿਤੇ ਬਹੁਤ ਖ਼ੂਬ 
ਕਿਹਾ ਹੈ : - 

ਆਗੇ ਆਤੀ ਥੀ ਹਾਲੇ-ਦਿਲ ਪੇ ਹੰਸੀ, 
ਅਬ ਕਿਸੀ ਬਾਤ ਪਰ ਨਹੀਂ ਆਤੀ । 

ਮੁੱਕਦੀ ਗੱਲ! ਦਰਅਸਲ, ਹੁਣ ਤਾਂ ਹਾਸੇ-ਖੇੜਿਆਂ ਦਾ ਕਿੱਸਾ ਖਤਮ ਹੋਇਆ ਹੀ 
ਸਮਝੋ ਕਿਉਂਕਿ ਅੱਜ ਦਾ ਆਦਮੀ ਤਾਂ ਹੱਸਣਾ ਹੀ ਭੁੱਲ ਗਿਆ ਹੈ ਤੇ ਖੁਸ਼ੀ ਨਾਂ ਦੀ ਚੀਜ਼ 
ਉਸ ਦੀ ਸਮਝ ਤੋਂ ਬਾਹਰ ਹੋ ਚੁੱਕੀ ਹੈ। ਕਿਸੇ ਵੀ ਬੰਦੇ ਨੂੰ ਜਿਊਣ ਦੀ ਜਾਂਚ ਹੀ ਨਹੀਂ 
ਰਹਿ ਗਈ। ਸ਼ਾਇਦ ਇਸ ਲਈ ਹੀ ਸਾਡਾ ਇਕ ਮੁਹਾਵਰਾ 'ਤੂੰ ਬੰਦਾ ਹੈਂ ਕਿ ਪਜਾਮਾ” 
ਪੁਚੱਲਤ ਹੋਇਆ ਜਾਪਦਾ ਹੈ। ਇਸ ਦਾ ਮਤਲਬ ਹੈ ਕਿ ਜਦੋਂ ਬੰਦਾ ਸਿੱਧੇ ਦੀ ਥਾਂ ਪੁੱਠੇ 
ਕੰਮ ਕਰ ਲਵੇ ਤਾਂ ਉਸ ਨੂੰ ਬੰਦੇ ਦੀ ਥਾਂ ਪਜਾਮਾ ਕਿਹਾ ਜਾਂਦਾ ਹੈ। ਇਉਂ ਹੀ ਅਜੋਕਾ 
ਮਨੁੱਖ ਮਾਨਸਿਕ ਤੇ ਸਰੀਰਿਕ ਤੌਰ 'ਤੇ ਕਦੇ ਘੱਟ ਹੀ ਆਪੇ” ਵਿਚ ਹੁੰਦਾ ਹੈ। 

ਜ਼ਾਹਿਰ ਹੈ ਕਿ ਅੱਜ ਅਸੀਂ ਸਾਵੀਂ-ਪੱਧਰੀ ਸੋਚ ਤੇ ਜੀਵਨਸ਼ੈਲੀ ਤੋਂ ਥਿੜਕ ਕੇ ਬੱਸ 
ਉਲਾਰ ਜਿਹੀ ਮਾਨਸਿਕਤਾ ਵਿਚ ਹੀ ਜਿਉਂਦੇ ਹਾਂ। ਕਦੇ ਅਸੀਂ ਲੋੜੋ' ਵੱਧ ਕਮਲ ਮਾਰ ਕੇ 
ਆਪਣੇ ਆਪ ਨੂੰ ਹੱਸਮੁੱਖ ਸਾਬਿਤ ਕਰਨਾ ਚਾਹੁੰਦੇ ਹਾਂ ਅਤੇ ਕਦੇ ਬੇਮਤਲਬ ਹੀ ਵਾਧੂ 
ਜਿਹੇ ਮਾਨਸਿਕ ਤਣਾਵਾਂ ਦੇ ਤਹਿਤ ਰੌਂਦੂ-ਭੋਂਦੂ ਬਣੇ ਹੁੰਦੇ ਹਾਂ । ਪਹਿਲਾਂ ਕਦੇ ਪੰਜਾਬੀਆਂ 
ਦੀ ਦਿਲਦਾਰੀ, ਖੁਸ਼ਰੌੰਗ ਤਬੀਅਤ ਤੇ ਹਾਸੇ-ਠੱਠਿਆਂ ਦੀ ਗੱਲ ਕਰਕੇ ਦੁਨੀਆਂ ਦਿਲੋਂ ਖੁਸ਼ 
ਹੁੰਦੀ ਸੀ, ਪਰ ਉਹੀ ਦੁਨੀਆਂ ਦੇ ਲੋਕ ਹੁਣ ਸਾਡੇ ਸੁਭਾਅ ਵਿਚ ਆ ਰਹੇ ਸੌੜੇਪਣ ਤੇ 
ਸਾੜਿਆਂ 'ਤੇ ਹਸਦੇ ਹਨ ਅਤੇ ਸਗੋਂ ਸਾਨੂੰ ਹਾਸੇ-ਮਖੌਲ ਦਾ ਮੌਜ਼ੂ ਬਣਾਉਂਦੇ ਹਨ। 

ਇਸ ਸਬੋਧ ਵਿਚ ਹੁਣ ਤਾਂ ਸਾਡਾ ਇਹ ਹਾਲ ਹੈ ਕਿ ਸਾਡੇ ਬਾਰੇ ਮਸ਼ਹੂਰ ਹੈ ਕਿ ਜੇ 
ਕਿਤੇ ਪੈਜਾਬੀ ਮੌਜ ਵਿਚ ਬੈਠੇ ਹੋਣ ਤਾਂ ਭਾਵੇਂ ਇਨ੍ਹਾਂ ਦੇ ਸਾਹਮਣੇ ਘਿਉ ਦੇ ਘੜੇ ਡੋਲ੍ਹ 


93/ ਹਸਦਿਆਂ ਦੇ ਘਰ ਵਸਦੇ 


ਦਿਉ ਤੇ ਜਾਂ ਭਾਵੇਂ ਇਨ੍ਹਾਂ ਦੇ ਕੱਪੜੇ ਹੀ ਲਾਹ ਲਉ; ਬਸ ਇਹ ਟੱਸ ਤੋਂ ਮੱਸ ਨਹੀਂ ਹੁੰਦੇ। 
ਪਰ ਜੇ ਕਿਤੇ ਇਸ ਦੇ ਉਲਟ ਇਨ੍ਹਾਂ ਦੀਆਂ ਸ਼ਰ੍ਹਾਂ ਚੜ੍ਹੀਆਂ ਹੋਣ ਤਾਂ ਕੋਈ ਪਤਾ ਨਹੀਂ ਕਿ 
ਇਹ ਸ਼ਰਾਬ ਦੀ ਬੋਤਲ ਟੁੱਟਣ ਨੂੰ ਹੀ ਦੁਨੀਆਂ ਦੀ ਸਭ ਤੋਂ ਵੱਡੀ ਬਦਸ਼ਗਨੀ ਸਮਝ ਲੈਣ 
ਅਤੇ ਫਿਰ ਪਤਾ ਨਹੀਂ ਕਿਹੜੀ ਪਰਲੋਂ ਲਿਆ ਦੇਣ। 

ਦਰਅਸਲ ਪੋਜਾਬੀਆਂ ਦੀ ਮੰਜਮਸਤੀ ਤੇ ਇਨ੍ਹਾਂ ਦੇ ਅਵੱਲੇ ਜਿਹੇ ਕਮਲਾਂ-ਰਮਲਾਂ 
ਦਾ ਕੋਈ ਮੇਚ-ਬੈਨਹਾ ਹੀ ਨਹੀਂ ਹੈ। ਇਸ ਪ੍ਰਥਾਇ ਇਨ੍ਹਾਂ ਵਾਸਤੇ ਇਹ ਕੋਈ ਬਹੁਤ ਵੱਡੀ 
ਗੱਲ ਨਹੀਂ ਹੈ ਕਿ ਜੇ ਇਕ ਬੰਨ੍ਹੇ ਸਾਡਾ ਕੰਮੀ ਤਰਾਨਾ ਜਨ-ਗਨ-ਮਨ” ਵੀ ਵੱਜ ਰਿਹਾ 
ਹੋਵੇ ਜਾਂ ਹੁਕਮਨਾਮਾ” ਵੀ ਪੜ੍ਹਿਆ ਜਾ ਰਿਹਾ ਹੋਵੇ ਤਾਂ ਉਸ ਵਕਤ ਇਨ੍ਹਾਂ ਬੇਲੀਆਂ ਦਾ 
ਇਸ ਪਾਸੇ ਕੋਈ ਧਿਆਨ ਹੀ ਨਾ ਹੋਵੇ। ਫਿਰ ਦੂਜੇ ਬੰਨ੍ਹ ਇਹ ਵੀ ਹੋ ਸਕਦਾ ਹੈ ਕਿ ਜੇ ਕਿਤੇ 
ਪੰਜਾਬੀ ਬੋਦੇ ਆਪਣੀ ਮੱਜ ਵਿਚ ਆ ਜਾਣ ਤਾਂ ਰੇਡੀਉ ਤੋਂ ਖਬਰਾਂ ਸੁਣ ਕੇ ਹੀ ਭੰਗੜਾ 
ਪਾਉਣ ਲੱਗ ਪੈਣ। ਕੁਲ ਮਿਲਾ ਕੇ ਪੰਜਾਬੀ ਸੁਭਾਅ ਦਾ ਕੋਈ ਹੱਦ-ਬੈਨ੍ਹਾ ਹੀ ਨਹੀਂ 
ਹੁੰਦਾ। ਇਸ ਪ੍ਰਥਾਇ ਪੰਜਾਬੀ ਲੋਕ ਵਾਹ ਲੱਗਦੀ 'ਆਹ ਤੇ ਵਾਹ” ਦੇ ਫ਼ਰਕ ਨੂੰ ਘੱਟ ਹੀ 
ਗੱਲਦੇ ਤੇ ਸਮਝਦੇ ਹਨ। 

ਇਸ ਲਈ ਪੰਜਾਬੀ ਲੋਕ ਆਮ ਤੌਰ 'ਤੇ ਬੇਮੰਸਮੀ ਜਿਹੀ ਬਿਰਤੀ ਦੇ ਮਾਲਕ ਹੁੰਦੇ ਹਨ। 
ਅਕਸਰ ਹੀ ਵੇਖਿਆ ਗਿਆ ਹੈ ਕਿ ਇਹ ਬੇਵਕਤੀ ਹੀ ਠਾਹ-ਸੋਟਾ ਮਾਰਨ ਦੀ ਪ੍ਰਵਿਰਤੀ 
ਕਰਕੇ ਅਤਿਐਤ 'ਮੁਡੀ” ਤੇ ਭਾਵੁਕ ਮਨੇ ਜਾਂਦੇ ਹਨ। ਬਸ ਪੰਜਾਬੀ ਬੇਦੇ ਸਿਰਫ਼ ਤੇ ਸਿਰਫ਼ 
ਸਰਹੱਦ 'ਤੇ ਲੜਾਈ ਲੱਗਣ ਸਮੇਂ ਹੀ ਸੈਜੀਦਾ ਹੈਦੇ ਹਨ। ਉਦੋਂ ਫਿਰ ਇਹ ਲੌਕ ਆਪਣੇ 
ਧਨ-ਮਾਲ ਦੀ ਵੀ ਕੋਈ ਪ੍ਰਵਾਹ ਨਹੀਂ ਕਰਦੇ। ਸਗੋਂ ਪੰਜਾਬੀ ਲੋਕਾਂ ਦਾ ਇਹ ਵਿਸ਼ੇਸ਼ ਖਾਸਾ 
ਤੇ ਵਿਰਸਾ ਰਿਹਾ ਹੈ ਕਿ ਅੱਖੀ ਘੜੀ ਵਿਚ ਇਹ ਲੋਕ ਤਨੋਂ-ਮਨੋਂ-ਧਨੋਂ ਆਪਣੇ ਘਰ-ਬਾਰ ਤੋਂ 
ਲੈ ਕੇ ਆਪਣੀ ਜਿੰਦ-ਜਾਨ ਤਕ ਵੀ ਆਪਣੇ ਦੇਸ਼ ਤੇ ਕੰਮ ਤੋਂ ਨਿਛਾਵਰ ਕਰ ਦਿੰਦੇ ਹਨ। 

ਇਸ ਸਾਰੀ ਮੌਜੂਦਾ ਸਥਿਤੀ ਨੂੰ ਦੇਖ ਕੇ ਸੱਚ-ਮੁੱਚ ਹੀ ਦਿਲ ਦੁਖਦਾ ਹੈ ਕਿ ਉਹ 
ਦਿਨ ਤਾਂ ਹੁਣ ਦੂਰ ਦੇ ਢੋਲ ਹੀ ਹੋ ਗਏ ਹਨ ਕਿ “ਜਦੋਂ ਮੀਆਂ ਖ਼ਲੀਲ ਖ਼ਾਂ ਫ਼ਾਖਤਾ- 
ਘੁੱਗੀਆਂ ਉਡਾਉਂਦੇ ਹੁੰਦੇ ਸਨ”। ਇਸ ਦਾ ਭਾਵ ਇਹ ਹੈ ਕਿ ਕੋਈ ਬਹੁਤਾ ਸਮਾਂ ਨਹੀਂ 
ਹੋਇਆ ਕਿ ਅਮੁਮਨ ਹੀ ਪੈਜਾਬੀ ਲੋਕ ਜੀਅ-ਜਾਨ ਤੋਂ ਹੱਸਦੇ-ਖੇਡਦੇ, ਆਪਸ ਵਿਚ 
ਮਸ਼ਕਰੀਆਂ-ਕਲੋਲਾਂ ਕਰਦੇ ਹੋਏ ਬੱਸ ਤਾੜੀ ਮਾਰ ਕੇ ਜਿਉਂਦੇ ਸਨ। 

ਇਸ ਪ੍ਰਸੈਗ ਵਿਚ ਜ਼ਿਕਰਯੋਗ ਹੈ ਕਿ ਸਾਡੀ ਐਤਰੀਵ ਖ਼ੁਸ਼ੀ ਤੇ ਅਨੰਦ ਦੀ ਥਾਂ ਹੁਣ 
ਬਨਾਵਟੀ ਤੇ ਓਪਰੀ ਜਿਹੀ ਹਾ-ਹੂ ਨੇ ਲੈ ਲਈ ਹੈ। ਅਸੀਂ ਅੱਜ ਅਦਰੁਨੀ ਮੌਜ ਦੀ 
ਅਹਿਮੀਅਤ ਨੂੰ ਭੁਲਾ ਕੇ ਬਾਹਰੀ ਮੰਜ-ਮੋਲਿਆਂ ਦੇ ਲੜ ਲੱਗ ਗਏ ਹਾਂ। ਬੁਨਿਆਦੀ ਤੌਰ 
`ਤੇ ਹੁਣ ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਪੈਜਾਬੀ ਲੋਕ ਮਨਮੰਜੀ ਜਿਹੇ ਹੁੰਦੇ ਹਨ, 
ਜਿਸ ਕਰਕੇ ਸਾਡਾ ਪੰਜਾਬੀ ਸਮਾਜ ਫ਼ਿਤਰਤਨ ਹੀ ਮੰਜਵਾਦੀ ਜਿਹਾ ਬਣ ਚੁੱਕਾ ਹੈ। 


94/ ਹਸਦਿਆਂ ਦੇ ਘਰ ਵਸਦੇ 


ਸਾਡੀ ਇਸ ਸਮਾਜਿਕ ਸਥਿਤੀ ਨੂੰ ਸਮਝਣ ਦੇ ਪ੍ਰਸੈਗ ਵਿਚ ਮੇਨੂੰ ਇਕ ਘਟਨਾ ਦੀ ਯਾਦ 
ਆਈ ਹੈ ਕਿ ਕੋਈ ਪਜਾਬੀ ਬਦਾ ਇਕ ਵਾਰ ਕਲਕੱਤੇ ਗਿਆ ਸੀ। ਉਥੇ ਰਹਿੰਦੇ ਉਸ ਦੇ 
ਰਿਸ਼ਤੇਦਾਰ ਉੱਸ ਨੂੰ ਪੈਜਾਬ ਦੇ ਸਾਡੇ ਬੇਮਿਸਾਲ ਫੁੱਟਬਾਲਰ ਏਸ਼ੀਅਨ ਸਟਾਰ ਜਰਨੈਲ 
ਸਿੰਘ ਪਨਾਮੀਏ ਦਾ ਮੈਚ ਵੇਖਣ ਲਈ ਲੈ ਗਏ। ਉਥੇ ਉਦੋਂ ਮੈਚ ਵਿਚ ਕਿਸੇ ਗੱਲ 'ਤੇ 
ਲੜਾਈ ਹੋ ਗਈ ਤੇ ਡਾਂਗ-ਸੋਟੀ ਖੜਕਣ ਲੱਗੀ ਅਤੇ ਉਹ ਬਟਾਉ ਭਾਵ ਮਹਿਮਾਨ ਵੀ 
ਕੁੱਟ-ਮਾਰ ਕਰਦਾ ਫੜਿਆ ਗਿਆ। 

ਜਦੋਂ ਪੁਲਿਸ ਬਿਆਨ ਕਲਮਬੋਦ ਕਰਨ ਲੱਗੀ ਤਾਂ ਸਾਡਾ ਇਹ ਬਾਈ ਕਹਿਣ 
ਲੱਗਾ ਕਿ ਪਹਿਲਾਂ ਤਾਂ ਖਿਡਾਰੀ ਫੁੱਟਬਾਲ ਨੂੰ ਇਧਰ-ਉੱਧਰ ਭਜਾਈ ਫਿਰਦੇ ਸੀ। ਫਿਰ 
ਮੈਨੂੰ ਨਹੀਂ ਪਤਾ ਲੱਗਾ ਕਿ ਕੀ ਹੋਇਆ, ਪਰ ਮੈਨੂੰ ਮੇਰੇ ਸਿਰ ਵਿਚ ਡਾਂਗ ਵੱਜਣ 'ਤੇ ਸਮਝ 
ਆਈ ਕਿ ਇਹ ਤਾਂ ਲੜਾਈ ਹੋ ਰਹੀ ਹੈ। ਇਸ ਉਪਰੈਤ ਮੈਂ ਵੀ ਇਕ ਬਾਂਸ ਕੱਢ ਲਿਆ; 
ਫਿਰ ਮੈਂ ਜੀਹਦੇ ਟੰਬਾਂ ਮਾਰਾਂ ਉਹ ਹੀ ਬੇਹੋਸ਼ ਹੋ ਜਾਵੇ। ਇਹ ਸਾਰੀ ਕਹਾਣੀ ਮੇਰੀ ਜਾਚੇ ਸਾਡੇ 
ਸਮਾਜ ਦੇ ਮਨਮੰਜੀ ਤੇ ਮੰਜਵਾਦੀ ਸੁਭਾਅ ਦੀ ਤਰਜਮਾਨੀ ਕਰਦੀ ਹੈ। 

ਅਸੀਂ ਆਪਣੀ ਸਭਿਆਚਾਰਕ ਬਦਰੈਗੀ ਤੇ ਬਦਹਾਲੀ ਦੇ ਪੱਖੋਂ ਬੇਖ਼ਬਰ ਜਿਹੇ ਹੋਏ 
ਬੇਠੇ ਹਾਂ ਅਤੇ ਇਸ ਕਹਾਣੀ ਵਿਚ ਆਏ ਪ੍ਰਸੈਗ ਅਨੁਸਾਰ ਜਿੰਨੀ ਦੇਰ ਸਾਨੂੰ ਕੋਈ “ਵਧਾਣੀ 
ਸੱਟ” ਨਹੀਂ ਵੱਜਦੀ ਉਨੀ ਦੇਰ ਸਾਨੂੰ ਅਕਲ-ਸੁਰਤ ਵੀ ਨਹੀਂ ਆਉਣੀ। 

ਇਸ ਚੱਲ ਰਹੇ ਖ਼ੁਸ਼ੀ-ਖੇੜੇ ਤੇ ਹਾਸੇ-ਠੱਠੇ ਦੇ ਇਸ ਪ੍ੁਸੰਗ ਵਿਚ ਸਾਡੇ ਸਮਾਜ ਦੀ 
ਅਜੋਕੀ ਹਾਲਤ ਬਾਰੇ ਜੇ ਸ਼ਾਇਰ ਬਾਬਾ ਗਾਲਿਬ ਦੀ ਗੱਲ ਮੰਨੀਏ ਤਾਂ ਮਿਲ-ਮਿਲਾ ਕੇ 
ਹੁਣ ਸਾਡਾ ਹਾਲ ਬਿਲਕੁਲ ਇਉਂ ਜਿਹੇ ਬਣਿਆ ਹੋਇਆ ਕਿ :- 

ਹਮ ਵਹਾਂ ਹੈਂ ਜਹਾਂ ਸੇ ਹਮ ਕੋ ਭੀ, ਕੁਛ ਹਮਾਰੀ ਖ਼ਬਰ ਨਹੀਂ ਆਤੀ। 

ਬਹਿਰਹਾਲ, ਸਾਡੇ ਸਮਾਜ ਤੇ ਸਭਿਆਚਾਰਵਿਚ ਕੋਈ ਸੱਠ ਕੁ ਸਾਲ ਪਹਿਲਾਂ ਦੇ 
ਸਾਡੇ ਸਮਾਜ ਵਿਚ ਜੋ ਹਾਸੇ-ਖੇੜਿਆਂ, ਚਾਵਾਂ-ਮਲਾਰ੍ਹਾਂ ਤੇ ਖੁਸ਼ੀਆਂ ਦੀ ਅਹਿਮੀਅਤ 
ਸੀ; ਉਸ ਦੇ ਮੁਕਾਬਲੇ ਵਿਚ ਅੱਜ ਸਾਡੇ ਹਾਸਿਆਂ-ਖੇੜਿਆਂ ਦੇ ਵਿਹੜੇ ਬੱਸ ਹੁਣ 
ਬੇਚਿਰਾਗ ਤੇ ਬੇਨੂਰ ਹੋ ਗਏ ਹਨ। ਸਾਡੇ ਸਭਿਆਚਾਰ ਵਿਚ ਕਦੇ ਬੜੇ ਹੀ ਭਾਵਪੂਰਨ 
ਹਾਸੇ-ਠੱਠੇ ਤੇ ਰੰਗ ਤਮਾਸ਼ੇ ਆਮ ਹੀ ਪੁਚਲਿਤ ਸਨ। ਕਦੇ ਸਾਡੇ ਜੀਵਨ ਵਿਚ ਖੇਡਣ- 
ਮੱਲਣ ਦੇ ਚਾਅ ਤੇ ਹਾਸੇ-ਖੇੜੇ ਸਾਡੀ ਰੂਹ ਦੀ ਖੁਰਾਕ ਹੁੰਦੇ ਸਨ ਅਤੇ ਇਉਂ ਪੰਜਾਬੀਆਂ 
ਦੀ ਰੂਹ ਇਕ ਅਵੱਲੀ ਜਿਹੀ ਖੁਮਾਰੀ ਨਾਲ ਮਖ਼ਮੂਰ ਹੁੰਦੀ ਸੀ। 

ਸਮੁੱਚੇ ਪੰਜਾਬ ਦੀ ਰੂਹ ਵਿਚ ਕੰਮੀ ਸੰਘਰਸ਼ਾਂ ਤੇ ਦੁਸ਼ਵਾਰੀਆਂ ਦੇ ਬਾਵਜੂਦ ਵੀ 
ਤਸਕੀਨ ਤੇ ਪੰਜਾਬੀਆਂ ਦੇ ਮਨਾਂ ਵਿਚ ਸਕੂਨ ਰਿਹਾ ਹੈ। ਇਉ' ਹੀ ਸਾਡੀ ਸਭਿਆਚਾਰਕ 
ਖ਼ੁਸ਼ਹਾਲੀ ਨਾਲ ਸਾਡਾ ਸਮੁੱਚਾ ਪੰਜਾਬੀ ਜੀਵਨ ਸਰਸ਼ਾਰ ਰਿਹਾ ਹੈ, ਜਿਸ ਕਰਕੇ “ਭਿੱਜ 
ਗਈ ਰੂਹ ਮਿੱਤਰਾ ਕਾਲੀਆਂ ਘਟਾਂ ਚੜ੍ਹ ਆਈਆਂ” ਜਿਹੀਆਂ ਲੋਕ ਬੋਲੀਆਂ ਬੜੀਆਂ 
ਮਕਬੂਲ ਹੁੰਦੀਆਂ ਸਨ। ਜ਼ਿਕਰਯੋਗ ਹੈ ਕਿ ਮੋਰ ਜਿਵੇਂ ਘਣਘੋਰ ਕਾਲੀਆਂ ਘਟਾਵਾਂ ਨੂੰ 

95/ ਹਸਦਿਆਂ ਦੇ ਘਰ ਵਸਦੇ 


ਵੇਖ ਕੇ ਮਾਇਲ ਭਾਵ ਆਨੰਦ-ਵਿਭੋਰ ਹੋ ਉਠਦਾ ਹੈ ਅਤੇ ਪੈਲ ਪਾਉਣ ਲਗਦਾ ਹੈ, 
ਬੱਸ ਉਵੇਂ ਹੀ ਪੰਜਾਬ ਦੀਆਂ ਕੁੜੀਆਂ-ਚਿੜੀਆਂ ਤੋਂ ਬੁੱਢੇ-ਨੱਢੇ ਜੀਵਨ ਦੇ ਘੋਰ ਸੰਕਟਾਂ 
ਦੇ ਬਾਵਜੂਦ ਵੀ ਇਕ ਸਵੈਮਾਣੀ ਜਿਹੀ ਖੁਮਾਰੀ ਵਿਚ ਖੀਵੇ ਹੋਏ ਰਹਿੰਦੇ ਸਨ । 

ਇਸ ਸੰਦਰਭ ਵਿਚ ਹਾਲੇ ਕੱਲ੍ਹ ਹੀ ਬੀਤੀਆਂ ਪੀੜ੍ਹੀਆਂ ਦੇ ਜੀਵਨ ਤੇ ਜੀਵਨਸ਼ੈਲੀ 
ਉਤੇ ਪੰਛੀ ਝਾਤ ਪਾਉਣ ਨਾਲ ਸਾਰੀ ਬਾਤ ਸਮਝ ਆ ਜਾਂਦੀ ਹੈ ਕਿ ਸਾਡੇ ਬਦਰੰਗ ਹੋ 
ਰਹੇ ਸਭਿਆਚਾਰ ਵਿਚ ਪੰਜਾਬੀਆਂ ਦੀ ਰਹਿਣੀ ਬਹਿਣੀ ਅਤੇ ਸਾਡੇ ਜੀਵਨ ਵਿਚ ਕਿੱਡੀ 
ਵੱਡੀ ਤੇ ਕੋਝੀ ਤਬਦੀਲੀ ਆ ਚੁਕੀ ਹੈ। ਮੈਂ ਬਚਪਨ ਵਿਚ ਕਿਸੇ ਔਰਤ ਵੱਲੋਂ ਆਪਣੇ 
ਦਿਲ ਦੇ ਚੋਰ-ਜਾਨੀ ਪ੍ਰਤੀ ਤਾਹਨੇ-ਮਿਹਣੇ ਤੇ ਨਿਹੋਰੇ ਦੇ ਰੂਪ ਵਿਚ ਇਕ ਗੱਲ ਸੁਣੀ 
ਸੀ ਕਿ 'ਭੌਰ ਬਣ ਕੇ ਰਸ ਪੀ ਲਿਆ ਜਵਾਨੀ ਵਾਲਾ ਸਾਰਾ ਤੇ ਹੁਣ ਫੋਗ ਦੀ ਕਾਹਨੂੰ 
ਬਾਤ ਪੁਛਦਾ”। ਇਸ ਸਬੰਧ ਵਿਚ ਸਾਨੂੰ ਵੀ ਸਾਡੇ ਅਤੀਤ ਦਾ ਸਭਿਆਚਾਰ ਕੁਝ ਇਉਂ 
ਹੀ ਕਹਿੰਦਾ ਜਾਪਦਾ ਹੈ ਕਿ ਹੁਣ ਅਸੀਂ ਪਹਿਲਾਂ ਵਾਂਗ ਆਪਣੀਆਂ ਪੁਰਾਣੀਆਂ 
ਸਭਿਆਚਾਰਕ ਕਦਰਾਂ-ਕੀਮਤਾਂ ਦੀ ਪੁਵਾਹ ਨਹੀਂ ਕਰ ਰਹੇ । 

ਸਾਡੇ ਸਭਿਆਚਾਰ ਵਿਚ ਇਸ ਵੱਡੀ ਤਬਦੀਲੀ ਦੇ ਸਬੰਧ ਵਿਚ ਮੈਂ ਤਾਂ ਇਹ ਹੀ 
ਕਹਾਂਗਾ ਕਿ ਪੰਜਾਬੀਅਤ ਦੀ ਰੂਹ ਵਿਚ ਹੁਣ ਪਹਿਲਾਂ ਵਾਲਾ ਸਰੂਰ ਤੇ ਸਵੈਮਾਣ ਨਹੀਂ 
ਰਿਹਾ। ਮੇਰੀ ਜਾਚੇ ਇਸ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਆਪਣੇ ਜੀਵਨ ਵਿਚ 
ਕੁਦਰਤ ਦੀ ਨਿੱਘੀ ਗੋਦ ਤੋਂ ਬਹੁਤ ਦੂਰ ਆ ਗਏ ਹਾਂ। ਫਿਰ ਇਸ ਦੇ ਉਲਟ ਅਸੀਂ ਨਵੇਂ 
ਜ਼ਮਾਨੇ ਦੀਆਂ ਨਵੀਆਂ ਜਿਹੀਆਂ ਮਾਇਆਵਾਦੀ ਤੇ ਪਦਾਰਥਵਾਦੀ ਗਰਮ ਹਵਾਵਾਂ ਦੀ 
ਜ਼ਦ ਵਿਚ ਆ ਗਏ ਹਾਂ। ਆਧੁਨਿਕਤਾ ਤੇ ਤਰੱਕੀ ਦੇ ਨਾਮ 'ਤੇ ਅਸੀਂ ਸੁਆਰਥੀ ਤੇ 
ਲਾਲਚੀ ਪ੍ਰਭਾਵਾਂ ਦਾ ਦਾਇਰਾ ਇੰਨਾ ਵਧਾ ਲਿਆ ਹੈ ਕਿ ਆਪਣੀ ਧਰਤੀ ਤੇ ਆਪਣੇ 
ਲੋਕਾਂ ਨਾਲੋਂ ਹੀ ਟੁੱਟ ਕੇ ਬਹਿ ਗਏ ਹਾਂ। ਇਸ ਤਰ੍ਹਾਂ ਅਸੀਂ ਜ਼ਿਆਦਾਤਰ ਆਪਣੀਆਂ ਹੀ 
ਸਹੇੜੀਆਂ ਪ੍ਰੇਸ਼ਾਨੀਆਂ ਤੇ ਬੇਚੈਨੀਆਂ ਦੀ ਗ੍ਰਿਫਤ ਵਿਚ ਆ ਗਏ ਹਾਂ। 

ਇਉ' ਅਸੀਂ ਪੈਸੇ ਦੇ ਜ਼ੋਰ ਨਾਲ ਦੁਨਿਆਵੀ ਸਹੂਲਤਾਂ ਤਾਂ ਮੁੱਲ ਲੈ ਲਈਆਂ ਹਨ, 
ਪਰ “ਅਣਮੁੱਲਾ ਸੁੱਖ” ਤੇ ਪਿਆਰ ਸਾਡੇ ਪੱਲੇ ਨਹੀਂ ਪਿਆ। ਜ਼ਾਹਿਰ ਹੈ ਕਿ ਅਸੀਂ 
ਬਿਲਕੁਲ ਹੀ ਭੁੱਲ ਗਏ ਹਾਂ ਕਿ ਸਿਹਤ, ਸੁੱਖ ਤੋਂ ਖੁਸ਼ੀ ਕਿਸੇ ਵੀ ਕੀਮਤ 'ਤੇ ਦੁਨੀਆਂ ਦੇ 
ਕਿਸੇ ਵੀ ਬਜ਼ਾਰ ਵਿਚੋਂ ਖਰੀਦੀ ਨਹੀਂ ਜਾ ਸਕਦੀ । 

ਜੰਗ ਜ਼ਾਹਿਰ ਹੈ ਕਿ ਖ਼ੁਸ਼ੀ ਕਿਸੇ ਬਜ਼ਾਰ ਵਿਚੋਂ ਨਹੀਂ ਮਿਲਦੀ ਤੇ ਨਾ ਹੀ ਇਸ ਦੀ 
ਕੌਈ ਕੀਮਤ ਹੁੰਦੀ ਹੈ। ਇਸ ਸਬਧ ਵਿਚ ਮੈਨੂੰ ਆਪਣੇ ਹੀ ਘਰ ਦੀ ਇਕ ਬਹੁਤ ਵਧੀਆ 
ਮਿਸਾਲ ਹਮੇਸ਼ਾਂ ਹੀ ਯਾਦ ਰਹੀ ਹੈ ਕਿ ਕੋਈ ਚਾਲੀ ਕੁ ਸਾਲ ਪਹਿਲਾਂ ਦੀ ਗੌਲ ਹੈ ਕਿ 
ਸਾਡੀ ਵੌਡੀ ਭੇਣ ਪਰਮਜੀਤ ਕੌਰ ਆਪਣੇ ਲਈ ਕੁਝ ਸਮਾਨ ਖਰੀਦਣ ਵਾਸਤੇ ਬਜ਼ਾਰ 
ਗਏ ਤਾਂ ਉਥੇ ਉਨ੍ਹਾਂ ਨੇ ਕੈਸੀਓ ਕੈਪਨੀ ਦਾ ਇਕ ਸਾਜ਼ ਪਿਆ ਵੇਖਿਆ। ਉਨ੍ਹਾਂ ਨੇ 


96/ ਹਸਦਿਆਂ ਦੇ ਘਰ ਵਸਦੇ 


ਦੁਕਾਨਦਾਰ ਤੋਂ ਉਸ ਦਾ ਭਾਅ ਪੁੰਛਿਆ ਤਾਂ ਉਨ੍ਹਾਂ ਨੂੰ ਗਿਆਨ ਹੋਇਆ ਕਿ ਉਨ੍ਹਾਂ 
ਕੋਲ ਤਾਂ ਉਸ ਵਕਤ ਜਿਨੇ ਪੈਸੇ ਸਨ, ਉਹ ਤਕਰੀਬਨ ਉਸ ਕੈਸੀਓ ਦੀ ਕੀਮਤ ਕੁ 
ਜਿਨੇ ਹੀ ਸਨ। ਭੈਣ ਜੀ ਨੇ ਇਸ ਵਾਸਤੇ ਸਾਰਾ ਪੈਕ ਕੀਤਾ ਸਮਾਨ ਛੌਡ ਦਿਤਾ ਤੇ ਉਹ 
ਸਾਜ਼ ਖਰੀਦ ਲਿਆ ਤਾਂ ਦੁਕਾਨਦਾਰ ਪੁਛਣ ਲੋਗਾ ਕਿ ਭੈਣ ਜੀ ਤੁਸੀਂ ਸਾਰਾ ਸਮਾਨ 
ਛੋਡ ਕੇ ਕੈਸੀਓ ਕਿਉਂ ਖਰੀਦ ਰਹੇ ਹੋ। 

ਖੈਰ! ਭੈਣ ਜੀ ਨੇ ਜਵਾਬ ਦਿਤਾ ਕਿ ਮੇਰੇ ਪੋਜ-ਛੇ ਸਾਲ ਦੇ ਬੇਟੇ ਪਿੰਕੀ ਨੂੰ 
ਜਨਮਜਾਤ ਹੀ ਸੈਗੀਤ ਨਾਲ ਲਗਾਅ ਹੈ। ਇਸ ਵਾਸਤੇ ਮੈਂ ਸਮਝਦੀ ਹਾਂ ਕਿ ਇਸ ਕੈਸੀਓ 
ਨੂੰ ਪਰਾਪਤ ਕਰਨ ਉਪਰਤ ਮੈਨੂੰ ਬੋਚੇ ਦੇ ਚਿਹਰੇ 'ਤੇ ਜੋ ਮੁਸਕਾਨ ਵੇਖਣ ਨੂੰ ਮਿਲੇਗੀ, 
ਉਸ ਦੀ ਮੈਨੂੰ ਖ਼ੁਸ਼ੀ ਆਪਣੇ ਲਈ ਖਰੀਦੇ ਇਸ ਸਾਰੇ ਸਮਾਨ ਦੀ ਸੰਤੁਸ਼ਟੀ ਨਾਲੋਂ ਕਿਤੇ 
ਵੱਧ ਹੋਵੇਗੀ। ਇਹ ਮਾਂ ਦੀ ਮਮਤਾ, ਬਚੇ ਦੀ ਮਾਸੂਮੀਅਤ ਤੇ ਅਤਰੀਵ ਖ਼ੁਸ਼ੀ ਹਾਸਿਲ 
ਕਰਨ ਦੀ ਇਕ ਬੇਮਿਸਾਲ ਉਦਾਹਰਣ ਹੈ। 

ਮੁੱਕਦੀ ਗੱਲ! ਸਾਡੇ ਇਸ ਅਜੋਕੇ ਸਭਿਆਚਾਰ ਵਿਚ ਸਾਡੇ ਜੀਵਨ ਵਿਚ ਪਿਆਰ 
ਦੀ ਥਾਂ ਵਪਾਰ ਨੇ ਲੈ ਲਈ ਹੈ ਅਤੇ ਖੁਸ਼ੀ ਦੀ ਥਾਂ ਖੁਸ਼ਕੀ ਵਧ ਗਈ ਹੈ; ਜਿਸ ਕਰਕੇ ਸਾਂਝਾਂ 
ਟੁੱਟ ਰਹੀਆਂ ਹਨ ਤੇ ਝਗੜੇ ਵਧ ਰਹੇ ਹਨ। ਹੁਣ ਸਾਡਾ ਹਾਲ “ਦਿਲ ਲੈ ਗਏ ਦਿਲਾਂ ਦੇ 
ਜਾਨੀ, ਬਾਕੀ ਰਹਿ ਗਏ ਹਾਲ ਪੁੱਛਦੇ” ਅਨੁਸਾਰ ਬਸ ਟੱਟੇ-ਭੱਜੇ ਜਿਹੇ ਆਸ਼ਕਾਂ ਵਾਲਾ 
ਬਣਿਆ ਹੋਇਆ ਹੈ। ਸਾਡੇ ਸ਼ਾਨਦਾਰ ਪੰਜਾਬੀ ਸਭਿਆਚਾਰ ਤੇ ਸਾਡੀਆਂ ਨੇਕ ਕਦਰਾਂ- 
ਕੀਮਤਾਂ ਵਿਚ ਹੋਈ ਇਸ ਵੱਡੀ ਉੱਥਲ-ਪੁੱਥਲ ਦੀ ਤਰਜਮਾਨੀ ਮੈਂ “ਉੱਡ ਗਈ ਰੂਹ 
ਮਿੱਤਰਾ, ਬਾਕੀ ਰਹਿ ਗਏ ਕਲਬੂਤ ਬਸ ਫ਼ਾਨੀ” ਜਿਹੇ ਆਪਣੇ ਟੋਟਕੇ ਨਾਲ ਕਰਦਾ ਹਾਂ। 
ਇਉਂ ਹੀ ਮੈਂ ਸਮਝਦਾ ਹਾਂ ਕਿ ਜੇ ਸਾਥੋਂ ਪਹਿਲਾਂ ਸਾਡੇ ਵਡੇਰਿਆਂ ਦੀਆਂ ਬੀਤ ਚੁੱਕੀਆਂ 
ਇਕ-ਦੋ ਪੀੜ੍ਹੀਆਂ ਦੇ ਸਭਿਆਚਾਰ ਅਤੇ ਸਾਡੇ ਅਜੋਕੇ ਸਭਿਆਚਾਰ ਦੇ ਘਾਟਿਆਂ- 
ਵਾਧਿਆਂ ਦਾ ਕਿਤੇ ਲੇਖਾ-ਜੋਖਾ ਕਰਨਾ ਹੋਵੇ ਤਾਂ ਗੱਲ “ਹੀਰ ਨੂੰ ਲੈ ਗਏ ਖੇੜੇ , ਰਾਂਝੇ ਰਹਿ 
ਗਏ ਮੱਝਾਂ ਚਾਰਦੇ” ਤੇ ਆ ਕੇ ਮੁੱਕਦੀ ਹੈ। 

ਖੈਰ! ਪੰਜਾਬੀ ਜੀਵਨ ਵਿਚ ਹਾਸੇ-ਖੇੜਿਆਂ ਵਾਲੇ ਸਭਿਆਚਾਰ ਦੀ ਅਤਿਅੰਤ 
ਅਹਿਮੀਅਤ ਰਹੀ ਹੈ । ਪੰਜਾਬੀ ਸਭਿਆਚਾਰ ਪੁਰਾਤਨ ਸਮਿਆਂ ਤੋਂ ਲੈ ਕੇ ਅਜੋਕੇ ਸਮੇਂ 
ਤੱਕ ਵੱਖ-ਵੱਖ ਖਿੱਤਿਆਂ ਵਿਚ ਵਿਚਰਦੇ ਜਨ-ਜੀਵਨ ਦੀ ਜਿਊਣ ਤਾਂਘ ਨੂੰ ਮਘਦੇ 
ਅੰਗਿਆਰਿਆਂ ਵਾਂਗ ਭਖਾਉਂਦਾ ਰਿਹਾ ਹੈ। ਇਉ ਸਾਡਾ ਸਭਿਆਚਾਰ ਸਦੋਂ`ਤੋ` ਹੀ 
ਸਾਡੀ ਸੰਸਕ੍ਰਿਤੀ ਦਾ ਸਿਰਮੌਰ ਅੰਗ ਬਣਿਆ ਰਿਹਾ ਹੈ। ਸਭਿਆਚਾਰਕ ਜੀਵਨ ਦੀਆਂ 
ਵੱਖ-ਵੱਖ ਵੰਨਗੀਆਂ ਤੇ ਸਿਮਤਾਂ ਵਿਚੋਂ ਮਨੁੱਖੀ ਚਾਅ-ਉਮੰਗਾਂ ਤੇ ਹਾਸੇ-ਖੇੜੇ ਇਸ ਦੀ 
ਅੰਤਰ-ਆਤਮਾ ਮੰਨੇ ਗਏ ਹਨ। ਗੁਰਬਾਣੀ ਦਾ ਫ਼ਰਮਾਨ “ਨਚਣ ਕੁਦਣ ਮਨ ਕਾ 
ਚਾਉ ।” ਇਸ ਗੱਲ ਦਾ ਪ੍ਰਤੀਕ ਤਾਂ ਹੈ ਹੀ ਕਿ ਖੁਸ਼ੀ ਮਨੁੱਖਤਾ ਨੂੰ ਹਮੇਸ਼ਾਂ ਲੋੜੀਂਦੀ ਹੈ, 


97/ ਹਸਦਿਆਂ ਦੇ ਘਰ ਵਸਦੇ 


ਪਰ ਇਸ ਦੇ ਨਾਲ ਹੀ ਗੁਰਮਤਿ ਅਨੁਸਾਰ ਮਨੁੱਖ ਵਾਸਤੇ ਨੱਚਣ-ਕੁੱਦਣ ਦੀ ਬਾਹਰੀ 
ਖੁਸ਼ੀ ਤੋਂ ਅੱਗੇ ਅੰਤਰੀਵ “ਆਨੰਦ” ਨਾਲ ਜੁੜਨਾ ਹੋਰ ਵੀ ਜ਼ਰੂਰੀ ਹੈ। 

ਇਸ ਪ੍ਰਸੰਗ ਵਿਚ ਇਹ ਵੀ ਸਾਡੀ ਸਭਿਆਚਾਰਕ ਮਾਨਤਾ ਹੈ ਕਿ ਖ਼ੁਸ਼ੀ ਜਾਂ 
ਪੁਸੰਨਤਾ ਦਾ ਤੁਅਲਕ ਸਿੱਧਾ ਬੰਦੇ ਦੀ ਆਤਮਾ ਤੇ ਮਾਨਸਿਕਤਾ ਨਾਲ ਹੁੰਦਾ ਹੈ। ਇਸ 
ਵਾਸਤੇ ਕਾਦਰ ਨੇ ਕੁਦਰਤ ਵਿਚ ਖੂਬਸੂਰਤੀ ਤੇ ਖੁਸ਼ੀ ਦੀ ਸਿਰਜਣਾ ਕਰਨ ਵਿਚ ਕੋਈ 
ਕਮੀ ਨਹੀਂ ਰੱਖੀ, ਸਗੋਂ ਬੰਦੇ ਦੀ ਦੇਖਣ ਵਾਲੀ ਅੱਖ ਚਾਹੀਦੀ ਹੈ ਤੇ ਅਨੁਭਵ ਕਰਨ 
ਵਾਲਾ ਸੋਹਣਾ ਮਨ ਚਾਹੀਦਾ ਹੈ ਕਿ ਉਹ ਆਪਣੇ ਆਲੇ-ਦੁਆਲੇ ਸੁਹੱਪਣ ਦੇ ਨਜ਼ਾਰੇ 
ਦੇਖ ਸਕੇ ਅਤੇ ਆਪਣੇ ਜੀਵਨ ਖੁਸ਼ੀਆਂ ਦੇ ਚਸ਼ਮਿਆਂ ਤੇ ਫੁਹਾਰਿਆਂ ਦੀਆਂ ਠੰਡੀਆਂ 
ਫੁਹਾਰਾਂ ਮਾਣ ਸਕੇ। 

ਬਹਿਰਹਾਲ ! ਇਸ ਪੱਖੋਂ ਬਿਲਕੁਲ ਇਸ ਦੇ ਉਲਟ ਹੁਣ ਇਕ ਕੰੜੀ-ਕਸੈਲੀ ਸੱਚਾਈ 
ਸਾਡੇ ਸਾਹਮਣੇ ਹੀ ਹੈ ਕਿ ਸਾਡਾ ਸਭਿਆਚਾਰ ਮੌਜੂਦਾ ਮਾਦਾਪੁਸਤ ਤੇ ਸੁਆਰਥੀ 
ਝੱਖੜ-ਝੋਲਿਆਂ ਦੇ ਵਿਚ ਫਸ ਗਿਆ ਹੈ। ਜੀਵਨ ਦੀਆਂ ਸੋਹਣੀਆਂ ਕਦਰਾਂ-ਕੀਮਤਾਂ 
ਦੀ ਥਾਂ ਹੁਣ ਮਾਇਆਵਾਦ ਦੀਆਂ ਬਜ਼ਾਰੂ ਕੀਮਤਾਂ ਨੇ ਲੈ ਲਈ ਹੈ ਅਤੇ ਪੈਸੇ ਦੀ ਤੇਜ਼ 
ਹਨ੍ਹੇਰੀ ਵਿਚ ਸਾਡਾ ਸਭਿਆਚਾਰ ਇਕ ਬੇਚਿਰਾਗ ਪਿੰਡ ਵਾਂਗ ਬਣਦਾ ਜਾ ਰਿਹਾ ਹੈ। 
ਅੱਜਦੇ ਦੌਰ ਦੀਆਂ ਪੀੜ੍ਹੀਆਂ ਨੇ ਸਾਡੇ ਸਭਿਆਚਾਰਕ ਵਿਰਸੇ ਦੇ ਧੁਰੇ ਖ਼ੁਸ਼ੀ-ਖੇੜੇ ਤੇ 
ਹਾਸੇ-ਠੱਠੇ ਜਿਹੀਆਂ ਸਿਮਤਾਂ ਨੂੰ ਹੁਣ ਸਾਡੇ ਕਥਿਤ ਜਿਹੇ ਨਵੇਂ-ਨਵੇਂ ਅਦਬ-ਅਦਾਬਾਂ 
ਦੇ ਮੁਕਾਬਲੇ ਭੁਲਾ ਦਿੱਤਾ ਹੈ। 

ਸਾਡੇ ਸਮਾਜ ਨੇ ਨਵੇਂ ਜ਼ਮਾਨੇ ਦੀ ਅਖੌਤੀ ਜਿਹੀ ਨਵੀਂ ਤਹਿਜ਼ੀਬ ਦੀ ਸ਼ੁੰ-ਫ਼ੁੰਅ ਤੇ 
ਫੈਲ-ਸੂਫੀਆਂ ਦੇ ਬਨਾਵਟੀ ਤੇ ਵਿਖਾਵੇ ਦੇ ਮਾਹੌਲ ਦੇ ਮਾੜੇ ਅਸਰ ਤਹਿਤ ਆਪਣੀਆਂ 
ਪੁਰਾਤਨ ਰਵਾਇਤਾਂ, ਪੁੰਪਰਾਵਾਂ ਤੇ ਰਸਮਾਂ-ਰਿਵਾਜਾਂ ਨੂੰ ਕੁਰਬਾਨ ਕਰ ਦਿੱਤਾ ਹੈ। ਬਾਕੀ ਦੀ 
ਕਸਰ ਮੰਦਵਾੜੇ ਦੀ ਮਾਰ ਅਤੇ ਲੂਣ-ਤੇਲ-ਲੱਕੜੀਆਂ ਦੇ ਹਿਸਾਬ ਨੇ ਪੂਰੀ ਕਰ ਦਿੱਤੀ ਹੈ। 

ਮਨੁੱਖ ਆਪਣਾ ਹਾਸਾ ਗੁਆ ਬੈਠਾ ਹੈ, ਸਿਰਫ਼ ਹਾਸਾ ਹੀ ਨਹੀਂ: ਸਗੋਂ ਮਨੁੱਖ 
ਹੱਸਣ-ਕੁੱਦਣ ਦੀ ਪ੍ਰਵਿਰਤੀ ਤੋਂ ਵੀ ਵਾਂਝਾ ਹੁੰਦਾ ਜਾ ਰਿਹਾ ਹੈ। ਜੇ ਕਿਤੇ ਉਹ ਕੁਦਰਤ 
ਦੇ ਇਸ ਨਾਯਾਬ ਵਰਦਾਨ ਦੀ ਵਰਤੋ' ਕਰਨ ਦੀ ਸੋਚਦਾ ਵੀ ਹੈ ਤਾਂ ਨਵੀਂ ਤਹਿਜ਼ੀਬ ਉਸ 
ਨੂੰ ਖੁੱਲ ਕੇ ਹੱਸਣ ਤੋਂ ਹੋੜਦੀ ਹੈ। ਇਹ ਬਿਲਕੁਲ ਸੱਚ ਹੈ ਕਿ ਅਮੀਰ ਸਮਾਜ ਨੂੰ ਤਾਂ 
ਹੱਸਣਾ ਹੀ ਨਹੀਂ ਆਉੱਦਾ। ਫਿਰ ਧਨਵਾਨ ਲੋਕ ਤਾਂ ਖੁੱਲ੍ਹ ਕੇ ਹੱਸਣ ਨੂੰ ਸਮਾਜਿਕ 
ਸ਼ਿਸ਼ਟਾਚਾਰ ਤੇ ਦਸਤੂਰ ਦੇ ਉਲਟ ਸਮਝਦੇ ਹਨ। ਅੱਜ ਦੇ ਫੈਸ਼ਨਪ੍ਰਸਤ ਸਮਾਜ ਵਿਚ 
ਖ਼ਾਸ ਕਰਕੇ ਔਰਤਾਂ ਤਾਂ ਇਹ ਸਮਝਦੀਆਂ ਹਨ ਕਿ ਹੱਸਣ ਨਾਲ ਉਨ੍ਹਾਂ ਦਾ ਮੂੰਹ- 
ਮੁਹਾਂਦਰਾ ਵਿਗੜ ਸਕਦਾ ਹੈ । 

ਸਾਡੀ ਅਜੋਕੀ ਦੁਨੀਆਂ ਵਿਚ ਪਹਿਲੀ ਗੱਲ ਤਾਂ ਕੋਈ ਵਿਰਲਾ-ਟਾਵਾਂ ਹੀ ਖਿੜ- 


98/ ਹਸਦਿਆਂ ਦੇ ਘਰ ਵਸਦੇ 


ਖਿੜਾ ਕੇ ਹੱਸਦਾ ਹੈ ਅਤੇ ਇਉਂ ਲੱਗਦਾ ਹੈ ਜਿਵੇਂ ਖੁਸ਼ੀ ਖੰਭ ਲਾ ਕੇ ਉੱਡ ਗਈ ਹੋਵੇ । 
ਬਸ ਗਮਾਂ ਦੀ ਮਾਰੀ ਇਸ ਦੁਨੀਆਂ ਅੰਦਰ ਕਿਤੇ-ਕਤਾਈਂ ਜਾਂ ਤਾਂ ਕੋਈ ਅਲਮਸਤ 
ਫੱਕਰ ਹੱਸਦਾ ਹੈ ਤੇ ਜਾਂ ਕੋਈ ਰੱਬੀ ਰਹਿਮਤ ਵਾਲਾ ਹੀ ਹੱਸਦਾ ਹੈ। ਮੁੱਕਦੀ ਗੱਲ ! 
ਦੁਨੀਆਂ ਨੇਕ ਬੰਦਿਆਂ ਨੂੰ ਬਰਦਾਸ਼ਤ ਨਹੀਂ ਕਰਦੀ । ਇਸ ਤਰ੍ਹਾਂ ਹੀ ਇਹ ਖੂਬਸੂਰਤੀ ਤੇ 
ਖੁਸ਼ੀ ਦੀ ਵੀ ਮਿੱਤਰ ਨਹੀਂ ਹੈ। ਵੈਸੇ ਅਸਮਾਨ ਨੂੰ ਟਾਕੀ ਲਾਉਣ ਵਾਲੀ ਇਸ ਦੁਨੀਆਂ 
ਦਾ ਜੇ ਵੱਸ ਚਲਦਾ ਹੋਵੇ ਤਾਂ ਇਹ ਤਾਰਿਆਂ ਨੂੰ ਵੀ ਹੱਸਣ ਨਾ ਦੇਵੇ। 

ਖੇਰ ! ਜ਼ਾਹਿਰ ਹੈ ਕਿ ਸਿਤਾਰਿਆਂ ਦੀ ਖੁਸ਼ੀ ਇਸ ਦੁਨੀਆਂ ਦੇ ਪਹਿਰਿਆਂ ਦੀ ਪਹੁੰਚ ਤੋਂ 
ਬਾਹਰ ਹੈ । ਇਹ ਸਿਤਾਰੇ ਤਾਂ ਲੱਖਾਂ-ਕਰੋੜਾਂ ਮੀਲ ਦੂਰ ਗਗਨ ਵਿਚ ਬੈਠੇ ਦੁਨੀਆਂ ਦੇ ਹੌਕਿਆਂ- 
ਹਾਵਿਆਂ ਤੇ ਪਛਤਾਵਿਆਂ ਤੋਂ ਬੇਖ਼ਬਰ ਆਪਣੇ ਹੀ ਸੁਰ-ਤਾਲ ਵਿਚ ਖੜਤਾਲਾਂ ਖੜਕਾਉਂਦੇ 
ਰਹਿੰਦੇ ਹਨ। ਇਉਂ ਹੀ ਬੰਦੇ ਦੀ ਰੰਡਣ-ਮੁਰੰਡਣ ਦੀ ਪਵਿਰਤੀ ਦੇ ਬਾਵਜੂਦ ਵੀ ਕਾਦਿਰ ਦੀ 
ਕੁਦਰਤ ਵਿਚ ਫੁੱਲਾਂ ਦਾ ਖੇੜਾ ਖਿੜਿਆ ਰਹਿੰਦਾ ਹੈ। ਇਸ ਵਾਸਤੇ ਹੀ ਜਿਹੜੇ ਲੋਕ ਕੁਦਰਤ ਦੇ 
ਖੇੜੇ ਨੂੰ ਸਮਝਦੇ ਹਨ, ਉਹ ਦੁਨੀਆਂ ਨੂੰ ਲਲਕਾਰ ਕੇ 'ਤੂੰ ਕੀ ਜਾਣੇ ਪਤੀਲੇ ਦਿਆ ਢੱਕਣਾ, 
ਰਾਮਸੱਤ ਕੁੜੀਆਂ ਦੀ” ਜਿਹੀ ਬੋਲੀ ਪਾਉਂਦੇ ਹਨ । ਫਿਰ ਇਉਂ ਹੀ ਇਸ ਪ੍ਰਸੰਗ ਵਿਚ “ਨਚਣੁ- 
ਕੁਦਣ ਮਨ ਕਾ ਚਾਉ” ਜਿਹੇ ਫ਼ਰਮਾਨ 'ਤੇ ਅਧਾਰਿਤ “ਕੁਝ ਹੱਸ ਵੇ ਮਨਾਂ; ਕੁਝ ਖੇਡ ਵੇ ਮਨਾਂ; 
ਇਸ ਜੱਗ ਵਿਚ ਨਹੀਂ ਆਉਣਾ ਫੇਰ ਵੇ ਮਨਾਂ” ਜਿਹੇ ਸਾਡੇ ਲੋਕ ਸੂਤਰ ਬਣੇ ਹਨ। 

ਇਸ ਪੁਸੰਗ ਵਿਚ ਇਹ ਅਤਿਕਥਨੀ ਨਹੀਂ ਕਿ ਬੱਚਿਆਂ ਦਾ ਹਸਮੁੱਖ ਸੁਭਾਅ ਅਤੇ 
ਨਿਰਛਲ ਹਾਸਾ ਸਾਡੇ ਤਣਾਅ ਭਰਪੂਰ ਮਾਹੌਲ 'ਤੇ ਵੀ ਖੇੜਾ ਲਿਆ ਦਿੰਦਾ ਹੈ। ਇਸ 
ਪੁਥਾਇ ਮੇਰੇ ਬੇਟਿਆਂ ਨੇ ਮੈਨੂੰ ਇਕ-ਦੋ ਸੱਚੀ-ਮੁੱਚੀ ਵਾਪਰੀਆਂ ਗੱਲਾਂ ਸੁਣਾਈਆਂ ਕਿ 
ਜਿਨ੍ਹਾਂ ਦੀ ਮੌਲਿਕਤਾ ਨੂੰ ਜਦੋਂ ਬੱਚਿਆਂ ਦੇ ਨਿਰਛਲ ਮਨ ਨੇ ਫੜਿਆ ਤਾਂ ਉਹ ਆਪਣੇ- 
ਆਪ ਵਿਚ ਹੀ ਸਜੀਵ ਲਤੀਫ਼ੇ ਬਣ ਗਈਆਂ ਹਨ । ਇੰਝ ਖ਼ੂਬਸੂਰਤੀ ਤੇ ਹਾਸਾ ਤਾਂ ਕਣ- 
ਕਣ ਵਿਚ ਛੁਪਿਆ ਹੁੰਦਾ ਹੈ; ਬਸ ਸਿਰਫ਼ ਕੋਈ ਦੇਖਣ ਤੇ ਸੁਨਣ ਵਾਲਾ ਚਾਹੀਦਾ ਹੈ। 
ਫਿਰ ਹਾਸਾ ਤਾਂ ਰੋਣੀਆਂ ਸੂਰਤਾਂ ਨੂੰ ਵੀ ਹਸਾ ਦਿੰਦਾ ਹੈ। 

ਇਸ ਪੁਸੰਗ ਵਿਚ ਜ਼ਿਕਰਯੋਗ ਹੈ ਕਿ ਹਾਸਾ ਉਹ ਹੀ ਹੁੰਦੜਹੇਲ ਹੁੰਦਾ ਹੈ ਜੋ ਕਿ 
ਕੁਦਰਤੀ ਤੇ ਨਿਰਛਲ ਹੋਵੇ । ਇਉੱ' ਹੀ ਫਿਰ ਉਹ ਹਾਸਾ-ਖੇੜਾ ਦੁਨੀਆਂ ਨੂੰ ਭਾਉਂਦਾ ਹੈ, 
ਜੋ ਨੇਕ ਮਨੁੱਖੀ ਭਾਵਨਾਵਾਂ ਤੇ ਪੇਮ-ਪਿਆਰ ਨਾਲ ਸਰਸ਼ਾਰ ਹੋਵੇ । ਸਗੋਂ ਹਾਸਾ-ਮਖੌਲ 
ਕਿਸੇ ਕਿਸਮ ਦੇ ਕੀਨੇ-ਕੜਵਾਹਟ, ਖਟਾਸ ਤੇ ਕੌੜੇ ਕਟਾਕਸ਼ ਜਿਹੀਆਂ ਕੁੜੱਤਣਾਂ ਤੋਂ 
ਰਹਿਤ ਹੋਣਾ ਚਾਹੀਦਾ ਹੈ । ਹਸਮੁੱਖ ਬੰਦੇ ਦੀ ਸਭ ਤੋ ਵੱਡੀ ਖਾਸੀਅਤ ਇਹ ਹੁੰਦੀ ਹੈ ਕਿ 
ਉਹ ਆਪ ਹੱਸਣਾ ਜਾਣਦਾ ਹੈ ਤੇ ਦੂਜਿਆਂ ਨੂੰ ਹਸਾਉਣਾ ਵੀ ਜਾਣਦਾ ਹੈ। ਉਸ ਦੀ 
ਸਭ ਤੋਂ ਵਧਕੇ ਖੂਬਸੂਰਤੀ ਇਹ ਹੁੰਦੀ ਹੈ ਕਿ ਉਹ ਆਪਣੇ ਆਪ 'ਤੇ ਵੀ ਦਿਲ ਖੋਲ੍ਹ ਕੇ 
ਹੱਸ ਸਕਦਾ ਹੈ। 


99/ ਹਸਦਿਆਂ ਦੇ ਘਰ ਵਸਦੇ 


ਫੌਜਾਂ ਵਜੋਂ ਜਾਣੇ ਜਾਂਦੇ ਨਿਰੰਗ ਸਿੰਘ ਆਪਣੇ ਬਿਨੌਦੀ ਤੇ ਚੜ੍ਹਦੀ ਕਲਾ ਵਾਲੇ ਸੁਭਾਅ 
ਦੇ ਸਦਕਾ ਸੰਸਾਰ ਪ੍ਰਸਿੱਧ ਹਨ। ਜ਼ਾਹਿਰ ਹੈ ਕਿ ਬਹੁਤ ਵੱਡੇ-ਵੱਡੇ ਘੱਲੂਘਾਰਿਆਂ ਤੇ 
ਕੰਮੀ ਸੰਕਟਾਂ ਵਿਚ ਵੀ ਇਨ੍ਹਾਂ ਨੇ ਆਪਣੀ ਚੜ੍ਹਦੀ ਕਲਾ ਵਾਲੇ ਬਿਰਤੀ ਤੇ ਆਪਣੇ 
ਗੜਗੱਜ ਬੋਲਿਆਂ ਨਾਲ ਵੱਡੇ-ਵੱਡੇ ਨਾਬਰਾਂ ਤੇ ਜਾਬਰਾਂ ਦੇ ਥੰਮ ਹਿਲਾ ਕੇ ਰੱਖ ਦਿੱਤੇ । 

ਅੱਜ ਵੀ ਨਿਹੰਗ ਸਿੰਘਾਂ ਦੀ ਛਾਉਣੀਆਂ ਵਿਚ ਇਨ੍ਹਾਂ ਦੇ ਗੜਗੱਜ ਬੋਲੇ ਗੁੰਜਦੇ 
ਹਨ। ਪੰਗ ਲੂੰ ਦੁਮਾਲਾ, ਲੈਮੇ ਚੋਗੇ ਤੇ ਕਛਿਹਰੇ ਨਾਲ ਸ਼ਸਤਰਾਂ ਸਮੇਤ ਸਨਦਬੱਧ ਖਾਲਸੇ 

ਦੇ ਲਿਬਾਸ ਨੂੰ ਨਿਹੰਗ ਬਾਣਾ ਕਹਿਣਾ ਅਤੇ ਫਿਰ ਥੋੜ੍ਹੀ ਵਸਤੂ ਨੂੰ ਬਹੁਤੀ ਕਰਕੇ 
ਦੱਸਣਾ, ਜਿਥੇ ਰੱਬ ਘਰ ਦੀਆਂ ਬਖ਼ਸ਼ਿਸ਼ਾਂ ਤੇ ਬਰਕਤਾਂ ਪ੍ਰਤੀ ਇਨ੍ਹਾਂ ਦੇ ਸ਼ੁਕਰਾਨੇ ਦਾ 
ਪ੍ਰਤੀਕ ਹੈ; ਉਥੇ ਹੀ ਭੁੱਖੇ ਰਹਿ ਜਾਣ `ਤੇ ਆਪਣੇ ਆਪ ਨੂੰ ਸੁੱਕ-ਮਾਂਜ ਹੋਇਆ ਕਹਿਣਾ 
ਤੇ ਫਟੇ ਕੱਪੜੇ ਨੂੰ ਬਿਰਧ ਚੋਲ੍ਹਾ ਦੱਸਣਾ ਅਤੇ ਹਰ ਕੰਮ ਦੇ ਸਮਾਪਨ ਹੋਣ 'ਤੇ ਫਤਹਿ ਹੋ 
ਜਾਣਾ ਦੱਸਣਾ ਆਦਿ ਸਾਰੇ ਹੀ ਗੜਗੱਜ ਬੋਲੇ ਤੇ ਜੈਕਾਰੇ ਇਨਾਂ ਦੇ ਸਬਰ-ਸੰਤੋਖ ਤੇ 
ਚੜ੍ਹਦੀ ਕਲਾ ਦੇ ਜਾਮਨ ਹਨ । ਇਉਂ` ਹੀ ਥੋੜੇ ਨੂੰ ਸਵਾਇਆ ਤੇ ਇਕ ਬੰਦੇ ਨੂੰ ਸਵਾ ਲੱਖ 
ਗੁਪਤਾ, ਅੰਨੂੰ ਨੂੰ ਸੂਰਮਾ, ਟੰਡੇ ਨੂੰ ਟੰਡੀਲਾਟ ਜਾਂ ਲੱਖ ਬਾਹਾਂ ਕਹਿਣਾ ਜਾਂ ਫਿਰ ਲੈਗਰ 
ਦੇ ਮੁੱਕ ਜਾਣ 'ਤੇ ਲੈਗਰ ਮਸਤਾਨਾ ਹੋਇਆ ਦੱਸਣਾ ਇਨ੍ਹਾਂ ਦੇ ਬਿਨੋਦੀ ਸੁਭਾਅ ਤੇ 
ਚੜ੍ਹਦੀ ਕਲਾ ਦੇ ਲਖਾਇਕ ਬੋਲ-ਬਾਣੇ ਹਨ। 

ਇਸ ਤਰ੍ਹਾਂ ਹੀ ਸੁੱਖ ਨਿਧਾਨ ਭਾਵ ਸੁੱਖਾ ਰਗੜਨ ਤੇ ਛਕਣ ਅਤੇ ਫਿਰ ਆਪਣ 
ਘੋੜਿਆਂ ਨੂੰ ਦੇਗਾਂ ਛਕਾਉਣ ਦੀ ਪ੍ਥਾ ਅੱਜ ਵੀ ਨਿਹੰਗ ਸਿੰਘ ਨਿਭਾ ਰਹੇ ਹਨ। ਇੰਝ 
ਹੀ ਬੱਕਰੀ ਨੂੰ ਅਕਾਸ਼ਪਰੀ ਕਹਿਣਾ, ਭੇਡ ਨੂੰ ਭਾਗਭਰੀ, ਕੁੱਕੜ ਨੂੰ ਕਾਜ਼ੀ, ਅਫੀਮ ਨੂੰ 
ਮੁਲਤਾਨੀ ਬੇਗਮ, ਘੱਗਰੇ ਨੂੰ ਧੁੜਕੋਟ, ਪਜਾਮੇ ਨੂੰ ਦੋਸਾਂਗਾ, ਸਲਵਾਰ ਨੂੰ ਦੋਬੁਰਜੀ, 
ਅੰਡਰਵੀਅਰ ਨੂੰ ਖਿਸਕੂ ਲੰਗੋਟਾ ਤੇ ਰਜ਼ਾਈ ਨੂੰ ਅਫਲਾੜੂਨੀ, ਗਦੇਲੋ-ਤਲਾਈ ਨੂੰ 


ਬੋਲ-ਬਾਲੇ ਨਿਹੰਗ ਸਿੰਘਾਂ ਦੇ ਰੋਜ਼ਮਰਾ ਦੇ ਜੀਵਨ ਦਾ ਹਿੱਸਾ ਹਨ। 

ਇਨ੍ਹਾਂ ਬਾਰੇ ਇਕ ਬਹੁਤ ਹੀ ਚੰਗੀ ਧਾਰਨਾ ਪੁਚੱਲਿਤ ਹੈ ਕਿ ਨਿਹੰਗ ਸਿੰਘ ਕਿਸੇ 
ਵੀ ਧਾਰਮਿਕ ਸਥਾਨ ਦੇ ਨਾਮ ਨਾਲ ਸਾਹਿਬ ਸ਼ਬਦ ਜਿਵੇਂ ਕਿ ਅਨੌਦਪੁਰ ਸਾਹਿਬ, 
ਅੰਮ੍ਰਿਤਸਰ ਸਾਹਿਬ ਤੇ ਮੁਕਤਸਰ ਸਾਹਿਬ ਜ਼ਰੂਰ ਬੋਲਦੇ ਹਨ। ਇਕ ਵਾਰ ਨਿਹੰਗ ਸਿੰਘ 


100/ ਹਸਦਿਆਂ ਦੇ ਘਰ ਵਸਦੇ 


ਬੱਸ ਵਿਚ ਸਫ਼ਰ ਕਰ ਰਿਹਾ ਸੀ ਤਾਂ ਇਕ ਸਵਾਰੀ ਨੇ ਕੰਡਕਟਰ ਨੂੰ ਕਿਹਾ ਕਿ ਮੈਨੂੰ 
ਅਨੰਦਪੁਰ ਦੀ ਟਿਕਟ ਕੱਟ ਦੇ। ਨਾਲ ਬੈਠੇ ਨਿਹੰਗ ਸਿੰਘ ਨੇ ਉਸ ਦੇ ਲਫੇੜਾ ਮਾਰਿਆ 
ਕਿ ਉਸ ਨੇ ਅਨੰਦਪੁਰ ਸਾਹਿਬ ਕਿਉਂ ਨਹੀਂ ਕਿਹਾ । ਇਸ 'ਤੇ ਦੂਜੀ ਸਵਾਰੀ ਨੇ ਡਰਦੇ- 
ਡਰਦੇ ਕਿਹਾ ਕਿ ਮੈਨੂੰ ਮੋਰਿੰਡਾ ਸਾਹਿਬ ਦੀ ਟਿਕਟ ਦੇ ਦਿਉ । ਨਿਹੰਗ ਨੇ ਉਸ ਦੀ ਸੇਵਾ 
ਕਰ ਦਿੱਤੀ ਕਿ ਮੋਰਿੰਡਾ ਨੂੰ ਮੋਰਿੰਡਾ ਸਾਹਿਬ ਕਿਉਂ ਕਿਹਾ ? ਖ਼ੇਰ! ਤੀਜੀ ਸਵਾਰੀ ਤੋਂ ਜਦੋਂ 
ਕੰਡਕਟਰ ਨੇ ਪੁੱਛਿਆ ਕਿ ਭਾਈ ਤੂੰ ਕਿਥੇ ਜਾਣਾ ਹੈ ? ਤਾਂ ਉਹ ਕਹਿਣ ਲੱਗਾ ਕਿ 
ਜਾਣਾ ਤਾਂ ਮੈਂ ਕਿਤੇ ਵੀ ਹੋਵੇ । ਪਰ ਮੈਨੂੰ ਟਿਕਟ ਜਿਥੇ ਸਿੰਘ ਸਾਹਿਬ ਜਾਣਗੇ; ਉਥੋਂ ਦੀ 
ਹੀ ਦੇ ਦਿਉ । ਖ਼ੈਰ! ਇਹ ਵੀ ਮੰਨੀ-ਪ੍ਮੰਨੀ ਗੱਲ ਹੈ ਕਿ ਨਿਹੰਗਾਂ ਦੇ ਮਨ ਵਿਚ ਕਿਸੇ 
ਬਾਰੇ ਕੋਈ ਵੈਰ-ਵਿਰੋਧ ਵੀ ਨਹੀਂ ਹੁੰਦਾ । 

ਕਹਿੰਦੇ ਹਨ ਕਿ ਕੋਈ ਨਿਹੰਗ ਸਣੇ ਜੁੱਤੀ ਕਿੱਕਰ 'ਤੇ ਦਾਤਣ ਤੌੜਣ ਲਈ 
ਚੜਿਆ ਹੋਇਆ ਸੀ। ਕਿਸੇ ਰਾਹਗੀਰ ਨੇ ਪੁੱਛਿਆ ਕਿ ਨਿਹੰਗ ਸਿੰਘ ਜੀ ਜੋੜੇ ਤਾਂ ਥੱਲੇ 
ਲਾਹ ਦਿੰਦੇ। ਉਸ ਨਿਹੰਗ ਨੇ ਬੜੀ ਬੇਫਿਕਰੀ ਜਿਹੀ ਵਿਚ ਤੁਰੰਤ ਜਵਾਬ ਦਿੱਤਾ ਕਿ ਜੇ 
ਅਕਾਲ ਪੁਰਖ ਦਾ ਧੁਰੋਂ ਬੁਲਾਵਾ ਆ ਗਿਆ ਤਾਂ ਕੀ ਮੈਂ ਜੁੱਤੀ ਪਾਉਣ ਲਈ ਫੇਰ ਥੱਲੇ 
ਉਤਰੂੰਗਾ ? 

ਇਸ ਪ੍ਰਸੰਗ ਵਿਚ ਇਉਂ ਹੀ ਪਹਿਲਵਾਨਾਂ, ਫੌਜੀਆਂ ਤੇ ਖਿਡਾਰੀਆਂ ਨੂੰ ਸਰੀਰਕ 
ਤਾਕਤ ਤੇ ਜਰਵਾਣੇਪਣ ਦੀ ਬਦੌਲਤ ਖੁੱਲ੍ਹ ਕੇ ਹੱਂਸਣਾ-ਖੇਡਣਾ ਆਉਂਦਾ ਹੈ। ਇਨ੍ਹਾਂ ਨੂੰ 
ਹਾਸੇ-ਖੇੜੇ ਦੀ ਤੌਫ਼ੀਕ ਰੱਬੋਂ ਹੀ ਮਿਲੀ ਹੁੰਦੀ ਹੈ । ਬੇਸ਼ੱਕ ਈਰਖਾਲੂ ਲੋਕਾਂ ਨੇ ਇਨ੍ਹਾਂ ਨਾਲ 
ਬਿਲਾ-ਵਜ੍ਹਾ ਸ਼ਰੀਕੇ ਵਜੋਂ ਇਨ੍ਹਾਂ ਬਾਰੇ ਕਈ ਮਖੌਲ, ਮਸ਼ਕਰੀਆਂ, ਟਿੱਚਰਾਂ ਤੇ ਚਹੇਡਾਂ 
ਘੜੀਆਂ-ਬਣਾਈਆਂ ਹੋਈਆਂ ਹਨ। ਪਰ ਇਨ੍ਹਾਂ ਮਾਈ ਦੇ ਲਾਲਾਂ ਵਿਚ ਵੱਡੀ ਖ਼ੂਬੀ ਦੀ 
ਗੱਲ ਇਹ ਹੈ ਕਿ ਇਹ ਛੇਤੀ ਕੀਤੇ ਕਿਸੇ ਦੀ ਗੱਲ ਦਾ ਬੁਰਾ ਨਹੀਂ ਮਨਾਉਂਦੇ ਅਤੇ ਹਾਸਾ- 
ਮਖੌਲ ਸਹਿਜੇ ਹੀ ਜਰ ਲੈਂਦੇ ਹਨ। ਇਸ ਤਰ੍ਹਾਂ ਹੀ ਫੌਜੀਆਂ ਬਾਰੇ ਵੀ ਬੇਅੰਤ ਮਸ਼ਗੂਲੇ ਬਣੇ 
ਹਨ। ਇਕ ਵਾਰੀ ਦੀ ਗੱਲ ਹੈ ਕਿ ਕੋਈ ਫੌਜੀ ਰੇਲ `ਤੇ ਸਫ਼ਰ ਕਰ ਰਿਹਾ ਸੀ ਤੇ ਉਹ 
ਆਪਣੀ ਘਰ ਵਾਲੀ ਨੂੰ ਇਹ ਕਹਿ ਕੇ ਸੌਂ ਗਿਆ ਕਿ ਜਦੋਂ ਦਿੱਲੀ ਆਵੇ ਤਾਂ ਮੈਨੂੰ ਜਗਾ 
ਦੇਵੀਂ । ਪਾਣੀਪਤ ਜਾ ਕੇ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਉਹ ਪਾਣੀ ਦੀ ਇਕ ਟੈਂਕੀ 'ਤੇ 
“ਕਪੈਸਿਟੀ` ਸ਼ਬਦ ਲਿਖਿਆ ਪੜ੍ਹ ਕੇ ਘਰ ਵਾਲੀ ਨਾਲ ਲੜਨ ਲਗ ਪਿਆ ਕਿ “ਭਾਗਵਾਨੇ 
ਦਿੱਲੀ ਸਿਟੀ” ਤਾਂ ਲੈਘ ਗਿਆ ਹੈ ਤੇ ਆਪਾਂ ਤਾਂ 'ਕੈਪਾ-ਸਿਟੀ” ਪਹੰਚ ਗਏ ਹਾਂ। 

ਗੌਰਤਲਬ ਹੈ ਕਿ ਖਿਡਾਰੀਆਂ ਦੀਆਂ ਸੱਚੀਆਂ-ਸੁੱਚੀਆਂ ਗੱਲਾਂ ਵੀ ਮਖੌਲ ਬਣ 
ਜਾਂਦੀਆਂ ਹਨ । ਇਸ ਸਬੰਧ ਵਿਚ ਗੁਰਚਰਨ ਸਿੰਘ “ਪਲੇਨ” ਬਾਰੇ ਖੇਡ ਦੇ ਮੈਦਾਨਾਂ ਵਿਚ 
ਇਕ ਗੱਲ ਹੁਣ ਤਕ ਵੀ ਮਸ਼ਹੂਰ ਹੈ। ਬਾਈ “ਪਲੇਨ” ਪੰਜਾਬ ਪੁਲਿਸ ਦਾ ਨੈਸ਼ਨਲ ਪੱਧਰ 
ਦਾ ਖਿਡਾਰੀ ਸੀ ਅਤੇ ਬਾਅਦ ਵਿਚ ਤਾ-ਉਮਰ ਉਹ ਹਾਕੀ ਦਾ ਅੰਪਾਇਰ ਵੀ ਰਿਹਾ। 


101/ ਹਸਦਿਆਂ ਦੇ ਘਰ ਵਸਦੇ 


ਉਸ ਬਾਰੇ ਮਸ਼ਹੂਰ ਸੀ ਕਿ ਉਹ ਹਰ ਫਾਊਲ ਨੂੰ ਇਸ਼ਾਰੇ ਨਾਲ ਸਮਝਾਉਂਦਾ ਹੁੰਦਾ ਸੀ। 
ਉਹ ਆਮ ਤੌਰ 'ਤੇ ਗੋਲ ਦੇਣ ਸਮੇਂ ਲੈਮੀ ਸੀਟੀ ਮਾਰ ਕੇ ਆਪ ਗਰਾਊਂਡ 'ਤੇ ਢਿੱਡ ਭਾਰ 
ਵਿਛ ਜਾਂਦਾ ਸੀ। ਇਸ ਵਾਸਤੇ ਹੀ ਉਸ ਦਾ ਨਾਮ “ਪਲੇਨ” ਪਿਆ ਸੀ। 

ਮੈਂ ਵੀ ਸੰਨ 1977-78 ਵਿਚ ਫਰੀਦਕੋਟ ਵਿਖੇ ਉਸ ਨੂੰ ਇਕ ਮੋਚ ਖਿਡਾਉਂਦੇ 
ਵੇਖਿਆ ਸੀ। ਉਦੋਂ ਉਸ ਦੀ ਨਜ਼ਰ ਕਾਫੀ ਕਮਜ਼ੋਰ ਹੋ ਚੁੱਕੀ ਸੀ, ਪਰ ਉਸ ਦਾ ਰੈਫਰੀ 
ਬਣਨ ਦਾ ਸ਼ੌਕ ਹਾਲੇ ਵੀ ਬਰਕਰਾਰ ਸੀ। ਉਸ ਮੈਚ ਵਿਚ ਇਕ ਵਾਰ ਬਾਲ ਗੋਲ-ਪੋਸਟ 
ਤੋਂ ਬਾਹਰ ਦੀ ਲੰਘੀ ਤਾਂ ਵੀ ਉਸ ਨੇ ਗੋਲ ਦੇ ਦਿੱਤਾ। ਇਸ ਉਪਰੰਤ ਜਦੋ ਰੌਲਾ ਪਿਆ 
ਤਾਂ ਉਸ ਨੇ ਕਿਹਾ ਕਿ ਮੈਂ ਰੈਫਰੀ ਹਾਂ, ਇਸ ਲਈ ਮੈਂ ਜੋ ਕੀਤਾ ਹੈ, ਉਹ ਠੀਕ ਹੈ । 
ਥੋੜ੍ਹੀ ਦੇਰ ਬਾਅਦ ਦੂਜੀ ਧਿਰ ਵਾਲੇ ਪਾਸੇ ਜਦੋਂ ਬਾਲ ਗੋਲ-ਪੋਸਟ ਦੀ ਬਾਰ ਤੋਂ 
ਉਪਰ ਦੀ ਲੰਘ ਗਈ ਤਾਂ ਫਿਰ ਵੀ ਉਸ ਨੇ ਗੋਲ ਦੇ ਦਿੱਤਾ। ਇਸ ਉਤੇ ਜਦੋਂ ਦੋਨੋਂ 
ਪਾਸਿਉਂ ਫਿਰ ਰੌਲਾ ਪਿਆ ਤਾਂ ਉਸ ਨੇ ਬੜੇ ਰੋਅਬ ਨਾਲ ਕਿਹਾ ਕਿ “ਹੁਣ ਮੈਂ 
ਤੁਹਾਨੂੰ ਬਰਾਬਰ ਕਰ ਦਿੱਤਾ ਹੈ ਤੇ ਅੱਗੇ ਤੋਂ ਤੁਸੀਂ ਯਬਲੀਆਂ ਨਾ ਮਾਰਿਉ, ਸਗੋਂ ਬਹੁਤ 
ਧਿਆਨ ਨਾਲ ਖੇਡਿਉ”। 

ਪੱਡੂ ਜੀਵਨ ਵਿਚ ਹਾਸਰਸ ਗੁੰਨਿਆਂ ਪਿਆ ਹੁੰਦਾ ਹੈ ਤੇ ਹਾਸਾ ਇਨ੍ਹਾਂ ਨੂੰ ਗੁੜ੍ਹਤੀ 
ਵਿਚ ਹੀ ਮਿਲਦਾ ਹੈ। ਪਰ ਇਸ ਦਾ ਭਾਵ ਇਹ ਨਹੀਂ ਕਿ ਪੰਜਾਬੀ ਲੋਕ ਕੋਈ ਮਸਖਰੇ 
ਹੁੰਦੇ ਹਨ, ਸਗੋਂ ਲੋੜ ਪੈਣ 'ਤੇ ਇਹ ਬੇਹੱਦ ਸੰਜੀਦਾ ਵੀ ਹੁੰਦੇ ਹਨ । ਖ਼ਾਸ ਕਰਕੇ ਅੱਜ ਤੋਂ 
ਕੌਈ 40-50 ਸਾਲ ਪਹਿਲਾਂ ਜਦੋਂ ਪੱਡੂ ਸਮਾਜ ਵਿਚ ਕੋਈ ਬਦਦਿਆਨਤੀ, ਬੇਈਮਾਨੀ 
ਜਾਂ ਚੋਰੀ-ਚਕਾਰੀ ਦੀ ਵਾਰਦਾਤ ਹੁੰਦੀ ਸੀ ਤਾਂ ਇਹ ਲੌਕ ਧੁਰ ਆਤਮਾ ਤੋਂ ਕਲਪ 
ਉਠਦੇ ਸਨ। ਇਉਂ ਹੀ ਪਿੰਡ ਦੇ ਕਿਸੇ ਬੰਦੇ ਵਿਚ ਗੈਰ ਸਮਾਜਿਕ ਚੱਲਣ ਦੀ ਕੋਈ 
ਅਮਾਨਤ ਵਿਚ ਖਿਆਨਤ ਕਰਨ ਜਾਂ ਆਪਣੇ ਹੀ ਨਗਰ-ਗਰਾਂ ਵਿਚ ਇਸ਼ਕ-ਪੇਚੇ 
ਜਿਹੀ ਵਿਸ਼ਵਾਸਘਾਤੀ ਕਰਤੂਤ ਜਦੋਂ ਕਿਤੇ ਨਸ਼ਰ ਹੁੰਦੀ ਸੀ ਤਾਂ ਇਹ ਲੋਕ ਉਸ ਨੂੰ 
ਬਰਦਾਸ਼ਤ ਨਹੀਂ ਕਰਦੇ ਸਨ । 

ਖੈਰ ! ਸਭਿਆਚਾਰਕ ਤੌਰ 'ਤੇ ਕੁਲ ਮਿਲਾ ਕੇ ਪੱਡੂ ਲੋਕਾਂ ਦੀਆਂ ਮਸ਼ਕਰੀਆਂ, ਮਖੌਲਾਂ 
ਤੇ ਵਿਅੰਗ ਭਰੀਆਂ ਚੋਭਾਂ ਵਿਚ ਵੀ ਨਿਰਛਲਤਾ ਤੇ ਮਾਸੂਮੀਅਤ ਸ਼ਾਮਿਲ ਹੁੰਦੀ ਹੈ। 
ਧਰਾਤਲੀ ਸੱਚਾਈ ਨਾਲ ਜੜੇ ਹੋਏ ਇਹ ਲੋਕ ਆਪਣੀ ਟੇਢੀ ਤੇ ਕਸੈਲੀ ਗੱਲ ਸਹਿਜ- 
ਸੁਭਾਅ ਹੀ ਕਹਿ ਜਾਂਦੇ ਹਨ। ਇਸ ਦੇ ਪਿੱਛੇ ਉਨ੍ਹਾਂ ਦਾ ਆਪਣਾ ਤਜਰਬਾ ਹੀ ਨਹੀਂ, ਸਗੋਂ 
ਪੁਰਖਿਆਂ ਦਾ ਅਨੁਭਵ, ਸਿਆਣਪ ਤੇ ਵਿਦਵਤਾ ਵੀ ਹੁੰਦੀ ਹੈ। ਇਸ ਲਈ ਇਹ ਲੋਕ 
ਵੇਦਾਂ ਸ਼ਾਸਤਰਾਂ ਵਰਗੇ ਗੂੜ੍ਹ-ਗਿਆਨ ਨੂੰ ਵੀ ਖੁੰਢ ਚਰਚਾ ਦੇ ਖਰੜ-ਗਿਆਨ ਦੇ ਰੂਪ 
ਵਿਚ ਹੀ ਪ੍ਗਟਾਅ ਜਾਂਦੇ ਹਨ। ਇਹ ਹੀ ਕਾਰਨ ਹੈ ਕਿ ਸਾਡੇ ਅਖਾਣ, ਮੁਹਾਵਰੇ, 
ਲਕੋਕਤੀਆਂ ਤੇ ਵਿਅੰਗ ਅੱਜ ਲੋਕਯਾਨ ਦੇ ਸੂਤਰ ਤੇ ਲੋਕ ਸਿਆਣਪਾਂ ਬਣ ਚੁੱਕੇ ਹਨ। 


102/ ਹਸਦਿਆਂ ਦੇ ਘਰ ਵਸਦੇ 


ਇਉ' ਹੀ ਪੱਡੂ ਸਮਾਜ ਵਿਚ ਮਸ਼ਹੂਰ ਹੈ ਕਿ ਕੋਈ ਸਾਧ ਆਪਣੇ ਚੇਲੇ ਨਾਲ ਕਿਤੇ 
ਜਾ ਰਿਹਾ ਸੀ। ਸਾਧੂ ਨੇ ਦੋ-ਚਾਰ ਵਾਰ ਆਪਣੇ ਚੇਲੇ ਨੂੰ ਕਿਹਾ ਕਿ ਹਵਾ ਬਹੁਤ ਤੇਜ਼ ਹੈ 
ਜਿਸ ਕਰਕੇ ਵਾਲ ਅੱਖਾਂ ਵਿਚ ਪੈ ਰਹੇ ਹਨ। ਦੋ ਕੁ ਵਾਰ ਸੁਣਨ ਤੋਂ ਬਾਅਦ ਬਾਬਾ ਜੀ ਦਾ 
ਬਾਲਕਾ ਬੋਲਿਆ, “ਮਹਾਰਾਜ ਤੁਸੀਂ ਕਿਹੜਾ ਇੱਧਰ ਦਫ਼ਤਰ ਲਾਉਣਾ ਹੈ” ਇਸ ਲਈ 
ਦੂਜੇ ਪਾਸੇ ਨੂੰ ਤੁਰ ਪਵੋ। ਇਸ ਤਰ੍ਹਾਂ ਹੀ ਸਾਧਾਂ ਬਾਰੇ ਤੇ ਖਾਸ ਤੌਰ 'ਤੇ ਪਿੰਡਾਂ ਵਿਚ 
ਧਾਗੇ-ਤਵੀਤ ਕਰਨ ਵਾਲੇ ਰੋਡੇ ਸਾਧਾਂ ਬਾਰੇ ਇਕ ਵਿਅੰਗਮਈ ਬੋਲੀ ਮਸ਼ਹੂਰ ਹੈ ਕਿ 
“ਟਾਂਡ ਮੁਨਾਏ, ਤੀਨ ਗੁਣ, ਸਿਰ ਕੀ ਮਿਟੀਓ ਖਾਜ। ਚੰਗਾ ਚੋਖਾਖਾਣ ਨੂੰ ਲੋਕ ਕਹੇ 
ਮਹਾਰਾਜ`। 

ਇਉਂ ਹੀ ਮਰਾਸੀਆਂ ਦੀਆਂ ਟਿਚਰਾਂ-ਮਸ਼ਕਰੀਆਂ ਤਾਂ ਮੁੱਢ ਤੋਂ ਹੀ ਮਸ਼ਹੂਰ ਹਨ । 
ਆਮ ਧਾਰਨਾ ਸੀ ਕਿ ਕਦੇ ਵੀ ਮਰਾਸੀ ਜਾਤ ਨੂੰ ਟਿਚਰ ਨਾ ਕਰੋ ਕਿਉਂਕਿ ਪਤਾ ਨਹੀਂ 
ਅੱਗੋਂ ਉਹ ਕਿਹੜੀ ਮਸ਼ਕਰੀ ਨਾਲ “ਇੱਕੀ ਨੂੰ ਇਕੱਤੀ” ਪਾਉਣ ਵਾਂਗੂੰ ਤੁਹਾਡੀ ਭਾਜੀ 
ਮੋੜ ਦੇਵੇ । ਇਸ ਪ੍ਥਾਇ ਗੁਰਦਿੱਤ ਸਿੰਘ ਗੰਗਾ-ਨਥਾਣਾ ਇਕ ਛੰਦ 'ਜੱਤੀ ਸੋਟੀ ਬਿਨਾਂ 
ਨਾ ਤੁਰੀਏ ਰਾਤ ਨੂੰ, ਟਿਚਰ ਨਾ ਕਰੀਏ ਮਰਾਸੀ ਜਾਤ ਨੂੰ” ਪੁਸਿੰਧ ਹੈ। ਪਿੰਡਾਂ ਵਿਚ 
ਮਰਾਸੀ ਤਬਕੇ ਦਾ ਭਾਈਚਾਰਾ ਤਾਂ ਵਿਆਹ-ਸ਼ਾਦੀਆਂ ਤੇ ਹੋਰ ਖੁਸ਼ੀ ਦੇ ਮੌਕਿਆਂ 'ਤੇ 
ਦਿਲ-ਪੁਚਾਵੇ ਲਈ ਹੀ ਹੁੰਦਾ ਸੀ। 

ਅਮਲੀਆਂ ਦੀ ਲੋਰ ਤੇ ਪੀਨਕ ਮੰਨੀ-ਪ੍ਰਮੰਨੀ ਹੈ। ਇਕ ਵਾਰੀ ਕਰਤਾਰਾ ਤੇ ਭਜਨਾ 
ਅਮਲੀ ਅਫੀਮ ਦੀ ਲੋਰ ਵਿਚ ਸਾਈਕਲ 'ਤੇ ਚੜ੍ਹੇ ਜਾਂਦੇ ਸਨ। ਥੋੜ੍ਹੇ ਚਿਰ ਪਿਛੋਂ ਕੈਰੀਅਰ 
`ਤੇ ਬੇਠਾ ਭਜਨਾ ਡਿੱਗ ਪਿਆ, ਜਦੋਂ ਕਰਤਾਰ ਸਿੰਘ ਨੇ ਦੇਖਿਆ ਕਿ ਪਿਛੋਂ ਭਜਨਾ 
ਕੋਈ ਹੁੰਗਾਰਾ ਨਹੀਂ ਦੇ ਰਿਹਾ ਤਾਂ ਉਹ ਸਾਈਕਲ ਮੋੜ ਕੇ ਪਿਛਾਂਹ ਆਇਆ। ਜਦੋਂ ਉਸ 
ਨੇ ਵਾਪਸ ਆ ਕੇ ਭਜਨੇ ਨੂੰ ਉਠਾਇਆ ਤਾਂ ਉਹ ਕਹਿਣ ਲਗਾ “ਬਾਈ ਕਰਤਾਰ ਸਿਆਂ 
ਮੈਂ ਤਾਂ ਮੌਜ ਵਿਚ ਬੈਠਾ ਹਾਂ, ਬੱਸ ਤੂੰ ਸਾਈਕਲ ਦੱਬੀ ਚਲ।” ਇਉ' ਹੀ ਇਕ ਅਫੀਮੀ ਦੇ 
ਘਰ ਬਟਾਊ` ਭਾਵ ਮਹਿਮਾਨ ਆ ਗਏ, ਉਹ ਗਵਾਂਢੀਆਂ ਦੇ ਘਰ ਮੰਜਾਂ ਮੰਗਣ ਗਿਆ। 
ਗਵਾਂਢੀ ਨੇ ਕੋਠੇ ਤੋਂ ਮੰਜਾ ਲਟਕਾ ਦਿੱਤਾ। ਅਮਲੀ ਨੇ ਮੰਜਾ ਫੜਣ ਲਈ ਜਦੋਂ ਹੱਥ 
ਉਤਾਂਹ ਨੂੰ ਕੀਤੇ ਤਾਂ ਉਸ ਦਾ ਹੱਥ ਕਿੱਲੀ ਨੂੰ ਪੈ ਗਿਆ। ਉੱਧਰੋਂ ਮੰਜਾ ਉਸ ਦੇ ਸਿਰ 
ਵਿਚ ਆ ਵੱਜਿਆ ਤਾਂ ਅਮਲੀ ਕਹਿਣ ਲੱਗਾ, ਬਾਈ ਸਿਆਂ ਮੈਨੂੰ ਇਕਮੰਜਾ ਹੀ 
ਚਾਹੀਦਾ ਸੀ। ਮੈਂ ਹਾਲੇ ਪਹਿਲਾ ਮੰਜਾ ਤਾਂ ਲਾਹਿਆ ਹੀ ਨਹੀਂ ਸੀ; ਤੂੰ ਦੂਜਾ ਮੰਜਾ ਐਂਵੇ 
ਹੀ ਛੱਡ ਦਿੱਤਾ। 

ਇਸ ਤਰ੍ਹਾਂ ਹੀ ਕੋਈ ਅਮਲੀ ਦਿੱਲੀ ਜਾਣ ਵਾਸਤੇ ਫਿਰੋਜ਼ਪੁਰ ਤੋਂ ਦਿੱਲੀ ਜਾਣ 
ਵਾਲੀ ਗੱਡੀ 'ਤੇ ਚੜ੍ਹਿਆ। ਜਦੋਂ ਬਠਿੰਡੇ ਜੰਕਸ਼ਨ 'ਤੇ ਜਾ ਕੇ ਦਿੱਲੀ ਤੋਂ ਫਿਰੋਜ਼ਪੁਰ 
ਆਉਣ ਵਾਲੀ ਗੱਡੀ ਨਾਲ ਕਰਾਸ ਹੋਇਆ ਤਾਂ ਉਹ ਨਸ਼ੇ ਦੀ ਲੋਰ ਵਿਚ ਫਿਰੋਜ਼ਪੁਰ ਨੂੰ 


103/ ਹਸਦਿਆਂ ਦੇ ਘਰ ਵਸਦੇ 


ਜਾ ਰਹੀ ਗੱਡੀ ਵਿਚ ਉਤਲੀ ਸੀਟ 'ਤੇ ਲੋਮਾ ਪੈ ਗਿਆ। ਜਦੋਂ ਗੱਡੀ ਤੁਰੀ ਤਾਂ ਉਹ 
ਨਾਲ ਦੀਆਂ ਸਵਾਰੀਆਂ ਨੂੰ ਪੁੱਛਣ ਲੱਗਾ ਕਿ, “ਬਾਈ ਤੁਸੀਂ ਕਿਥੇ ਜਾਣਾ ਹੈ ? ਉਨ੍ਹਾਂ 
ਨੇ ਕਿਹਾ ਕਿ ਅਸੀਂ ਤਾਂ ਫਿਰੋਜ਼ਪੁਰ ਜਾ ਰਹੇ ਹਾਂ। ਇਸ 'ਤੇ ਜੱਟ ਬੋਲ ਉੱਠਿਆ ਕਿ 
“ਵਾਰੇ-ਵਾਰੇ ਜਾਈਏ ! ਸਾਲੇ ਅੰਗਰੇਜ਼ਾਂ ਦੇ ਦਿਮਾਗ ਤੋਂ ਕਿ ਜਿਨ੍ਹਾਂ ਨੇ ਇਹ ਗੱਡੀ 
ਬਣਾਈ ਹੈ ਕਿ ਥੱਲੇ ਵਾਲੀਆਂ ਸਵਾਰੀਆਂ ਤਾਂ ਫਿਰੋਜ਼ਪੁਰ ਜਾ ਰਹੀਆਂ ਹਨ ਤੇ ਉਤਲੀਆਂ 
ਦਿੱਲੀ ਨੂੰ ਜਾ ਰਹੀਆਂ ਹਨ।” 

ਵੈਸੇ ਤਾਂ ਹਰ ਨਸ਼ਾ ਹੀ ਦਿਮਾਗ ਨੂੰ ਘੁੰਮਾ ਦਿੰਦਾ ਹੈ, ਪਰ ਸ਼ਰਾਬ ਦੀ ਇੱਲਤ ਬੰਦੇ 
ਦੀ ਅਕਲ 'ਤੇ ਪਰਦਾ ਪਾਉਣ ਲਈ ਹੋਰ ਨਸ਼ਿਆਂ ਤੋਂ ਮੂਹਰੇ ਹੈ ਅਤੇ ਇਹ ਤਕਰੀਬਨ ਹਰ 
ਫੌਜਦਾਰੀ ਕੇਸ ਵਿਚ ਆਪਣਾ ਜਲਵਾ ਦਿਖਾਉਂਦੀ ਹੈ। ਇਉਂ ਅਕਲ 'ਤੇ ਪਰਦਾ ਪੈਣ 
ਦੇ ਪ੍ਸੰਗ ਵਿਚ ਇਕ ਵਾਰੀ ਦੀ ਗੱਲ ਹੈ ਕਿ ਫਿਰੋਜ਼ਪੁਰ ਰੇਲਵੇ ਸਟੇਸ਼ਨ `ਤੇ ਮੱਖੂ ਵੱਲ ਦਾ 
ਇਕ ਮਝੈਲ ਭਾਊ ਤੇ ਅਬੋਹਰ ਦਾ ਬਿਸ਼ਨੋਈ ਇਕੱਠੇ ਹੋ ਗਏ । ਉਨ੍ਹਾਂ ਨੇ ਸਟੇਸ਼ਨ ਮਾਸਟਰ 
ਤੋਂ ਪੁੱਛਿਆ ਕਿ ਬਠਿੰਡੇ ਨੂੰ ਗੱਡੀ ਕਦੋਂ ਕੁ ਜਾਊਗੀ ? ਗੌਰਤਲਬ ਹੈ ਕਿ ਦੇਸ਼ ਦੀ ਵੰਡ 
ਤੋਂ ਬਾਅਦ ਹੁਣ ਫਿਰੋਜ਼ਪੁਰ ਸ਼ਹਿਰ ਉਤਰ ਰੇਲਵੇ ਦਾ ਅਖੀਰਲਾ ਸਟੇਸ਼ਨ ਬਣ ਚੁੱਕਾ ਹੈ। 
ਇਸ ਵਾਸਤੇ ਸਟੇਸ਼ਨ ਮਾਸਟਰ ਨੇ ਕਿਹਾ ਕਿ ਭਾਈ ਜਦੋਂ ਬਠਿੰਡੇ ਤੋਂ ਗੱਡੀ ਆਊਗੀ ਤਾਂ 
ਉਦੋ ਹੀ ਦੱਸ ਸਕਦਾ ਹਾਂ ਕਿ ਵਾਪਸ ਕਦੋਂ ਜਾਊਗੀ। 

ਖ਼ੈਰ! ਦੋਨਾਂ ਸੱਜਣਾਂ ਗੱਡੀ ਦੀ ਉਡੀਕ ਵਿਚ ਰਲ ਕੇ ਦਾਰੂ ਦੀ ਬੋਤਲ ਦਾ ਜੁਗਾੜ 
ਕਰ ਲਿਆ। ਫਿਰ ਉਹ ਹਵਾ-ਪਿਆਜ਼ੀ ਜਿਹੇ ਹੋ ਕੇ ਆਪਸ ਵਿਚ ਖਹਿਬੜਣ ਲੱਗ ਪਏ। 
ਭਾਊ ਕਹੇ ਕਿ ਸਾਹਮਣੇ ਸੂਰਜ ਛਿਪ ਰਿਹਾ ਹੈ ਤੇ ਕਿੱਡਾ ਸੋਹਣਾ ਨਜ਼ਾਰਾ ਹੈ। ਬਿਸ਼ਨੋਈ 
ਕਹੇ ਕਿ ਓ ਊਂਧੀ ਖੋਪੜੀ! ਯੇ ਤੋਂ ਪੁਰਨਮਾਸ਼ੀ ਕਾ ਚਾਂਦ ਸੈ। ਇਸ ਤਰ੍ਹਾਂ ਜਦੋਂ ਦੋਵਾਂ ਵਿਚ 
ਬਹਿਸ ਖਾਸੀ ਭਖ ਗਈ ਤਾਂ ਉਨ੍ਹਾਂ ਨੇ ਸਟੇਸ਼ਨ 'ਤੇ ਜਾਂਦੇ ਇਕ ਫੌਜੀ ਨੂੰ ਕਿਹਾ ਕਿ ਵੀਰ 
ਤੂੰ ਹੀ ਕੋਈ ਨਿਰਣਾ ਕਰ। ਉਹ ਵੀ ਸਮਝ ਗਿਆ ਕਿ ਇਹ ਬਾਈ ਹਵਾ ਦੇ ਘੋੜੇ 'ਤੇ ਚੜ੍ਹੇ 
ਹੋਏ ਹਨ। ਇਸ ਲਈ ਉਹ ਕਹਿਣ ਲੱਗਾ ਕਿ ਭਰਾਵੋ ਇਹ ਤੁਹਾਡੀ ਆਪੋ-ਆਪਣੇ 
ਇਲਾਕੇ ਦੀ ਗੱਲ ਹੈ। ਮੈਂ ਤਾਂ ਬਠਿੰਡੇ ਤੋਂ ਆਇਆਂ ਹਾਂ, ਸੋ ਮੈਂ ਨਹੀਂ ਕਹਿ ਸਕਦਾ ਕਿ 
ਇਹ ਸੂਰਜ ਹੈ ਕਿ ਚੰਦ ਹੈ। 

ਇਸ ਤਰ੍ਹਾਂ ਹੀ ਕੋਈ ਜੱਟ ਰੇਲ ਵਿਚ ਸਫ਼ਰ ਕਰ ਰਿਹਾ ਸੀ ਤਾਂ ਉਸ ਦੇ ਡੱਬੇ ਵਿਚ 
ਇਕ ਬੰਗਾਲੀ ਤੇ ਇਕ ਮਦਰਾਸੀ ਦੇ ਦਰਮਿਆਨ ਇਕ ਭਖਵੀਂ ਬਹਿਸ ਚੱਲ ਰਹੀ ਸੀ ਕਿ 
ਭਾਰਤ ਵਿਚ ਕ੍ਰਾਂਤੀ ਆਉਣ ਵਾਲੀ ਹੀ ਹੈ। ਮਦਰਾਸੀ ਕਹਿ ਰਿਹਾ ਸੀ ਕਿ ਸਾਡੇ ਦੇਸ਼ 
ਵਿਚ ਅੱਜ ਤੱਕ ਤਾਂ ਰੈਵੋਲਿਊਸ਼ਨ ਆਇਆ ਨਹੀਂ ਤੇ ਅੱਗੇ ਆਉਣ ਦੀ ਉਮੀਦ ਨਹੀਂ । 
ਜਦੋਂ ਗੱਲ ਖਾਸੇ ਰੌਲੇ ਤੱਕ ਪਹੰਚ ਗਈ ਤਾਂ ਜੱਟ ਕਹਿਣ ਲੱਗਾ ਕਿ ਭਾਈ ਮੈਂ' ਸੌਣ ਲੱਗਾ 
ਹਾਂ। ਇਕ ਗੱਲ ਦਾ ਖਿਆਲ ਰੱਖਿਉ ਕਿ ਤੁਹਾਡਾ ਰੈਵੋਲਿਊਸ਼ਨ ਆਵੇ ਜਾਂ ਨਾ; ਪਰ ਜਦੋਂ 


104/ ਹਸਦਿਆਂ ਦੇ ਘਰ ਵਸਦੇ 


ਮੇਰਾ ਸਟੇਸ਼ਨ 'ਫਤਿਆਬਾਦ” ਆ ਗਿਆ ਤਾਂ ਮੈਨੂੰ ਉਠਾ ਦਿਓ । 

ਇਸ ਤਰ੍ਹਾਂ ਹੀ ਸਾਡੇ ਸਮਾਜ ਵਿਚ ਪੁਲਿਸ ਦੀਆਂ ਥਾਣੇਦਾਰੀ ਵਧੀਕੀਆਂ ਪ੍ਸਿੱਧ 
ਹਨ। ਇਕ ਵਾਰ ਕਿਸੇ ਆਮ ਜਿਹੇ ਬੰਦੇ ਦੇ ਘਰ ਚੋਰੀ ਹੋ ਗਈ। ਥਾਣੇਦਾਰ ਪੁੱਛ-ਪੜਤਾਲ 
ਕਰਨ ਲਈ ਪਿੰਡ ਵਿਚ ਆਇਆ ਤਾਂ ਘਰ ਦੇ ਮਾਲਕ ਨੇ ਰਪਟ ਵਿਚ ਗਹਿਣੇ-ਗੱਟੇ, 
ਭਾਂਡੇ-ਟੀਂਡੇ ਤੇ ਨਿਕ-ਸੁੱਕ ਦੇ ਨਾਲ ਕੁੱਕੜ ਵੀ ਲਿਖਵਾ ਦਿੱਤਾ। ਇੰਨੇ ਨੂੰ ਉਨ੍ਹਾਂ ਦਾ 
ਕੁੱਕੜ ਉੱਧਰੇਂ ਦੀ ਨੰਘਿਆ ਤਾਂ ਥਾਣੇਦਾਰ ਕਹਿਣ ਲੱਗਾ ਕਿ ਤੂੰ ਰਪਟ ਵਿਚ ਕੁੱਕੜ 
ਕਿਉਂ ਲਿਖਵਾਇਆ ਹੈ। ਇਸ 'ਤੇ ਮਾਲਕ ਕਹਿਣ ਲੱਗਾ ਕਿ ਜਨਾਬ ਇਹ ਇਸ ਵਾਸਤੇ 
ਲਿਖਵਾਇਆ ਹੈ ਕਿ ਇਹ ਕੁੱਕੜ ਵੀ ਤਾਂ ਤੁਸੀਂ ਸੇਵਾ-ਪਾਣੀ ਵਿਚ ਰਗੜ ਹੀ ਜਾਣਾ ਹੈ। 

ਪੇਂਡੂ ਸਮਾਜ ਤੇ ਖ਼ਾਸ ਕਰਕੇ ਜੱਟ-ਕਿਰਸਾਣ ਵਰਗ ਦੇ ਹਾਸੇ ਵਿਚ ਕਿਤੇ ਨਾ ਕਿਤੇ 
ਬੜੀ ਡੂੰਘੀ ਚੋਭ ਵੀ ਸ਼ਾਮਿਲ ਹੋ ਜਾਂਦੀ ਹੈ। ਇਸ ਵਾਸਤੇ ਹੀ ਕਦੇ-ਕਦਾਈਂ' ਹਾਸੇ ਦਾ 
ਮੜਾਸਾ ਵੀ ਬਣ ਜਾਂਦਾ ਹੈ। ਇਸ ਪ੍ਥਾਇ ਮਸ਼ਹੂਰ ਹੈ ਕਿ “ਜੱਟ ਦੀ ਕੁਤ-ਕੁਤੀ ਸਲੰਘ 
ਨਾਲ” ਭਾਵ ਨਿਆਣੇ ਨੂੰ ਹਸਾਉਣ ਵਾਸਤੇ ਜੱਟ ਹੱਥਾਂ ਨਾਲ ਗੁਦਗੁਦੀ ਕਰਨ ਦੀ 
ਬਜਾਏ ਵੀ ਆਪਣੇ ਖੇਤੀ ਦੇ ਸੰਦ 'ਦੋਸਾਂਗੇ” ਨੂੰ ਹੀ ਵਰਤਦਾ ਹੈ। ਇਸ ਪ੍ਥਾਇ ਇਕ 
ਕਹਾਣੀ ਹੈ ਕਿ ਕਿਸੇ ਬਾਣੀਏ ਦਾ ਮੁੰਡਾ ਕੋਠੇ ਤੋਂ ਡਿੱਗ ਕੇ ਮਰਨ ਦਾ ਡਰਾਵਾ ਦੇਈ 
ਜਾਂਦਾ ਸੀ। ਉਨ੍ਹਾਂ ਦਾ ਸਾਰਾ ਟੱਬਰ-ਟੀਰ ਗਲੀ ਵਿਚ ਡਰਿਆ ਖੜ੍ਹਾ ਸੀ। ਉਧਰੋਂ ਦੀ 
ਕੋਈ ਜੱਟ ਲੰਘਿਆ ਤਾਂ ਦੋਸਾਂਗਾ ਉਤਾਂਹ ਨੂੰ ਕਰਕੇ ਕਹਿਣ ਲੱਗਾ ਕਿ ਪੁੱਤ ਛੇਤੀ ਕਰ 
ਤੇ ਦੋਸਾਂਗੇ `ਤੇ ਛਾਲ ਮਾਰ। ਖੋਰ! ਬਾਣੀਏ ਦਾ ਪੁੱਤ ਭੱਜ ਕੇ ਥੱਲੇ ਉਤਰ ਆਇਆ ਕਿ 
ਉਸ ਤਾਂ ਸੱਚੀਂ-ਮੁੱਚੀਂ ਹੀ ਯਮਰਾਜ ਟੱਕਰ ਗਿਆ ਹੈ। 

ਬੇਸ਼ੱਕ ਪੱਡੂ ਲੋਕਾਂ ਦੀਆਂ ਗੋਲ-ਮਸ਼ਕਰੀਆਂ ਵਿਚ ਡੂੰਘੀ ਚੋਭ ਦੀ ਚੁਭਣ ਹੁੰਦੀ ਹੈ, 
ਪਰ ਇਹ ਬੜੀਆਂ ਅਰਥ ਭਰਪੂਰ ਹੁੰਦੀਆਂ ਹਨ । ਪਿੰਡਾਂ ਵਾਲਿਆਂ ਨੂੰ ਜੇ ਕਿਤੇ ਗੱਭਰੂ- 
ਗਭਰੇਟ ਦੇ ਇਸ਼ਕ-ਮੁਸ਼ਕ ਦੀ ਕੋਈ ਸੁੰਧਕ ਲੱਗ ਜਾਵੇ ਤਾਂ ਉਹ ਸ਼ਹਿਰ ਵਾਸੀਆਂ ਵਾਂਗੂੰ 
ਨਿੰਦਾ-ਚੁਗਲੀ ਦਾ ਭੰਡੀ ਪ੍ਚਾਰ ਨਹੀਂ ਕਰਦੇ । ਸਗੋਂ ਪੰਡੂ ਲੋਕ ਪੇਮ-ਪਿਆਰ ਜਿਹੇ 
ਘਾੜਤ ਘੜਦੇ ਹਨ ਕਿ ਇਸ਼ਕ-ਪੇਚਾ ਖੁਦ-ਬ-ਖੁਦ ਹੀ ਚਿੱਟੇ ਦਿਨ ਵਾਂਗ ਪ੍ਰਤੱਖ ਹੋ 
ਜਾਂਦਾ ਹੈ। ਇਸ ਪ੍ੁਥਾਇ ਪੇਂਡੂ ਹਾਸਰਸ ਵਿਚ ਇਸ਼ਕੀਆ ਬਿੰਬਾਂਵਲੀ ਨਾਲ ਭਰਪੂਰ 
ਟੋਟਕੇ ਸੁਣਨ ਨੂੰ ਮਿਲਦੇ ਹਨ ਕਿ “ਜੱਟੀ ਪਾਣੀ ਡੋਲੂ-ਗੀ ਤੇ ਵੱਤ ਵਾਹ ਗਿਆ 
ਸਰਦਾਰਾ? ਜਾਂ “ਤੇਲਣ ਤੇਲ ਪਾ-ਗੀ ਤੇ ਬੱਤੀ ਲਾ ਗਿਆ ਸੁਨਿਆਰਾ”। ਇਸ ਗੈਰ- 
ਸਮਾਜਿਕ ਚਲਣ ਦੇ ਸਬੰਧ ਵਿਚ ਪੁਰਾਤਨ ਸਮੇਂ ਤੋਂ “ਹੀਰ ਨੂੰ ਲੈ ਗਏ ਖੇੜੇ ਤੇ ਰਾਂਝੇ ਰਹਿ 
ਗਏ ਮੱਝਾਂ ਚਾਰਦੇ” ਤੋਂ ਲੈ ਕੇ ਹੁਣ ਤਕ 'ਕਾਂ ਜਲੇਬੀ ਲੈ ਗਿਆ? ਜਿਹੇ ਪੁਰਾਣੇ ਹਾਸਰਸੀ 
ਵਿਅੰਗ ਤੇ ਚੋਭਾਂ ਪ੍ਚਲਿਤ ਹਨ । 


105/ ਹਸਦਿਆਂ ਦੇ ਘਰ ਵਸਦੇ 


ਸਾਡੇ ਲੋਕਯਾਨ ਵਿਚ ਜੱਟ ਦੀ ਜੂਨ ਬਾਰੇ ਇਕ ਪ੍ਰਸਿੱਧ ਸੂਤਰ ਹੈ ਕਿ “ਜੱਟਾ ਤੇਰੀ 
ਜੂਨ ਬੁਰੀ, ਹੱਲ ਛੱਡ ਚਰ੍ਹੀ ਨੂੰ ਜਾਣਾ”। ਕਿਰਸਾਣ ਕਕਰੀਲੀਆਂ ਰਾਤਾਂ ਵਿਚ ਕਣਕਾਂ 
ਨੂੰ ਪਾਣੀ ਲਾਉੱਦਾ ਤੇ ਅੰਗਿਆਰਿਆਂ ਵਾਂਗੂੰ ਤਪਦੀ ਹਾੜ ਦੀ ਰੁੱਤ ਵਿਚ ਵਾਢੀ ਕਰਦਾ 
ਫਿਰਦਾ ਹੈ। ਕੋਈ ਵੀ ਰੁੱਤ ਹੋਵੇ, ਇਹ ਖੇਤਾਂ ਵਿਚ ਦਿਨ-ਰਾਤ ਸੱਪ-ਸਲੂਤੀਆਂ ਦੇ ਨਾਲ 
ਰਹਿੰਦਾ, ਉਨ੍ਹਾਂ ਦੇ ਜ਼ਹਿਰੀ ਡੰਗ ਖਾਂਦਾ ਹੈ। ਇਸ ਸਭ ਕਾਸੇ ਦੇ ਬਾਵਜੂਦ ਫਿਰ ਵੀ ਉਹ 
ਆਪਣੀ ਜ਼ਿੰਦਗੀ ਦੇ ਸਾਰੇ ਜ਼ਹਿਰ ਦੀ ਕਾਟ ਕਰਕੇ ਆਪਣੀਆਂ ਗੋਲ-ਮਸ਼ਕਰੀਆਂ ਕਰਨ 
ਨਹੀਂ ਹਟਦਾ । 

ਇਸ ਪ੍ਥਾਇ ਕਹਿੰਦੇ ਹਨ ਕਿ 'ਭਾਦੋਂ ਦੇ ਹੰਮਸ ਦਾ ਭਜਾਇਆ ਜੱਟ ਇਕ ਵਾਰੀ 
ਸਾਧ ਬਣ ਗਿਆ।' ਅੱਗੋਂ ਜਦੋਂ ਘਰਵਾਲੀ ਨੇ ਜੁੱਤੀ ਲਾਹ ਲਈ ਕਿ ਜੇ ਤੂੰ ਕਮਾਈ ਨਹੀਂ 
ਕਰੇਂਗਾ ਤਾਂ ਜੁਆਕ ਕਿੱਥੇ ਜਾਣਗੇ, ਖ਼ੈਰ ਉਹ ਘਰਵਾਲੀ ਤੋ ਡਰਦਾ ਪਿੰਡ ਛੱਡ ਗਿਆ। 
ਫਿਰ ਦੇਵਨੇਤ ਉਹ ਸਾਧ-ਜੱਟ ਕਿਤੇ ਬਾਹਰੀ ਸਾਲੀਂ ਆਪਣੇ ਪਿੰਡ ਆ ਵੜਿਆ ਤਾਂ ਕੀ 
ਦੇਖਦਾ ਹੈ ਕਿ ਸੰਗਤ ਵਿਚ ਉਸ ਦੀ ਘਰ ਵਾਲੀ ਵੀ ਬੈਠੀ ਹੈ। ਬਹਿਰਹਾਲ, ਜੱਟ ਨੂੰ 
ਆਪਣੇ ਘਰ ਦਾ ਦੁਬਾਰਾ ਮੋਹ-ਵੈਰਾਗ ਜਾਗ ਪਿਆ, ਤਾਂ ਉਸ ਨੇ ਆਪਣੇ ਦੋਤਾਰੇ 'ਤੇ 
ਧਾਰਨਾ ਲਾਈ “ਰੋਸੇ ਘੋਸੇ ਉਮਰ ਗੁਆ ਲਈ, ਵਿਚ ਦੁੱਖਾਂ ਦੇ ਜਿੰਦੜੀ ਪਾ-ਲੀ; 
ਕਰਤਾਰੋ ਤੂੰ ਝਾਕ ਨੀ, ਦੋਤਾਰਾ ਖੰਮਣੀਆਂ ਵਾਲਾ”। ਇਸ ਤਰ੍ਹਾਂ ਸਾਧ-ਜੱਟ ਨੇ ਤਰੀਕੇ 
ਨਾਲ ਆਪਣੀ ਪਤਨੀ ਕਰਤਾਰੋ ਨੂੰ ਪਿਆਰ ਭਰੀ ਗੁੱਝੀ ਜਿਹੀ ਰਮਜ਼ ਮਾਰੀ ਕਿ ਉਹ 
ਪਛਾਣੇ ਕਿ ਉਸ ਦੇ ਸਾਹਮਣੇ ਤਾਂ ਉਸ ਦਾ ਘਰਵਾਲਾ ਹੀ ਸਾਧ ਬਣਿਆ ਬੈਠਾ ਹੈ। 

ਪੁਰਾਣੇ ਪੱਡੂ ਸਮਾਜ ਵਿਚ ਕਿਹਾ ਜਾਂਦਾ ਸੀ ਕਿ ਬਾਹਮਣ ਬਿਨਾਂ ਗਤ ਨਹੀਂ ਤੇ 
ਸ਼ਾਹ ਬਿਨਾਂ ਪੱਤ ਨਹੀਂ। ਇਸ ਤਰ੍ਹਾਂ ਕਾਰ-ਵਿਹਾਰ ਵਿਚ ਜੱਟ ਦਾ ਬਾਹਮਣ ਤੇ ਬਾਣੀਏ 
ਨਾਲ ਬੜਾ ਪੁਰਾਣਾ ਤੇ ਗਹਿਰਾ ਸਬੰਧ ਹੈ। ਇਕ ਸਬੰਧੀ ਇਕ ਕਹਾਣੀ ਹੈ ਕਿ ਕੋਈ 
ਪੰਡਿਤ ਜੱਟ ਨੂੰ ਗੰਗਾ ਨਹਾਉਣ ਦੇ ਬਹਾਨੇ ਹਰਿਦੁਆਰ ਲੈ ਗਿਆ। ਸਫ਼ਰ ਕੱਟਣ ਲਈ 
ਪੰਡਿਤ ਨੇ ਜੱਟ ਅੱਗੇ ਤਜਵੀਜ਼ ਰੱਖੀ ਕਿ ਤੂੰ ਮੈਨੂੰ ਮੋਢਿਆਂ 'ਤੇ ਚੁੱਕ ਲੈ ਤੇ ਮੈਂ ਤੇਰਾ 
ਥਕੇਵਾਂ ਲਾਹੁਣ ਲਈ ਤੈਨੂੰ ਕਥਾ ਸੁਣਾਉਂਦਾ ਹਾਂ । ਫਿਰ ਜਦੋਂ ਮੇਰੀ ਕਥਾ ਖਤਮ ਹੋਈ ਤਾਂ 
ਫਿਰ ਤੂੰ ਮੇਰੇ ਮੋਢਿਆਂ 'ਤੇ ਚੜ੍ਹ ਜਾਵੀਂ। 

ਇਸ ਤਰ੍ਹਾਂ ਪੰਡਿਤ ਜੀ ਨੇ ਆਪਣੀ ਕਥਾ ਸ਼ੁਰੂ ਕੀਤੀ ਤੇ ਹਰਿਦੁਆਰ ਦੇ ਨੇੜੇ ਜਿਹੇ 
ਜਾ ਕੇ ਆਪਣੀ ਗੱਲ ਮੁਕਾਉਣ ਉਪਰੰਤ ਜੱਟ ਦੇ ਮੋਢਿਆਂ ਤੋਂ ਉੱਤਰ ਗਿਆ । ਪਰ ਜੱਟ 
ਵੀ ਬ੍ਰਾਹਮਣ ਦੀ ਚਾਲ ਸਮਝ ਗਿਆ, ਇਸ ਲਈ ਜਦੋਂ ਜੱਟ ਦੀ ਵਾਰੀ ਆਈ ਤਾਂ ਉਸ ਨੇ 
ਗੱਲ ਸ਼ੁਰੂ ਕੀਤੀ ਕਿ ਜਦੋਂ ਉਸ ਦੇ ਬਾਪੂ ਜੀ ਨੇ ਖੇਤੀ ਸ਼ੁਰੂ ਕੀਤੀ ਤਾਂ ਵੱਛੇ ਪਾਲੇ ਤੇ ਵੱਡੇ 
ਕੀਤੇ । ਫਿਰ ਬਾਪੂ ਜੀ ਨੇ ਟਿੰਡਾਂ ਵਾਲਾ ਖੂਹ ਲਾਇਆ। ਇਉਂ ਪਾਣੀ ਦੀਆਂ ਲਹਿਰਾਂ- 
ਬਹਿਰਾਂ ਹੋ ਗਈਆਂ, ਬੱਸ ਇਕ ਟਿੰਡ ਆਵੇ ਤੇ ਦੂਜੀ ਜਾਵੇ। ਇਸ ਤਰ੍ਹਾਂ ਜੱਟ ਨੇ 'ਟਿੰਡਾਂ 
ਹੀ ਟਿੰਡਾਂ ਤੇ ਟਿੰਡਮ-ਟਿੰਡਾਂ` ਦੀ ਕਹਾਣੀ ਛੇੜ ਲਈ । 

106/ ਹਸਦਿਆਂ ਦੇ ਘਰ ਵਸਦੇ 


ਕਿੱਸਾ ਕੋਤਾਹ; ਗੰਗਾ ਜੀ ਵਿਚ ਪੰਡਿਤ ਦੇ ਮੋਢਿਆਂ 'ਤੇ ਚੜ੍ਹੇ-ਚੜ੍ਹਾਏ ਹੀ ਜੱਟ 
ਦਾ ਇਸ਼ਨਾਨ ਵੀ ਹੋ ਗਿਆ। ਜਦੋਂ ਘਰ ਨੂੰ ਮੁੜਨ ਲੱਗੇ ਤਾਂ ਪੰਡਿਤ ਜੀ ਨੇ ਪੁੱਛਿਆ ਕਿ 
ਜੱਟਾ ਤੇਰੀ ਕਹਾਣੀ ਕਦੋਂ ਮੁੱਕੇਗੀ। ਇਸ 'ਤੇ ਜੱਟ ਨੇ ਜਵਾਬ ਦਿੱਤਾ ਕਿ ਮੈਂ ਕੀ ਕਰਾਂ; 
ਟਿੰਡਾਂ ਚੱਲੀ ਹੀ ਜਾ ਰਹੀਆਂ ਹਨ। ਮੁੱਕਦੀ ਗੱਲ, ਜੱਟ ਤੇ ਪੰਡਿਤ ਦੋਵੇਂ ਘਰ ਵੀ ਮੁੜ 
ਆਏ, ਪਰ ਜੱਟ ਦੀ ਕਹਾਣੀ ਨਹੀਂ ਮੁੱਕੀ। 

ਇਸ ਪ੍ਥਾਇ ਹਾਸਰਸ ਦੇ ਪੱਖੋਂ ਤਾਂ ਝਾਂਗੀ ਤੇ ਮੁਲਤਾਨੀ ਲੋਕ ਆਪਣੇ ਮਖੌਲਾਂ ਤੇ 
ਟਿੱਚਰਾਂ ਕਰਕੇ ਸੰਸਾਰ ਪੁਸਿੱਧ ਹੋ ਚੁੱਕੇ ਹਨ। ਸੰਨ 1965 ਦੀ ਲੜਾਈ ਵੇਲੇ ਇਕ ਝਾਂਗੀ 
ਬਾਬਾ ਆਪਣੇ ਸਾਥੀ ਨੂੰ ਪੁੱਛ ਰਿਹਾ ਸੀ ਕਿ ਯੂ.ਐੱਨ.ਓ ਵਿਚ ਜਾ ਕੇ ਇੰਨੇ ਰਾਸ਼ਟਰਪਤੀ 
ਤੇ ਪ੍ਧਾਨ ਮੰਤਰੀ ਕੀ ਕਰਨਗੇ ਤਾਂ ਦੂਜਾ ਬਾਬਾ ਕਹਿਣ ਲੱਗਾ ਕਿ ਲੈ ਹੋਰ ਕੀ ਕਰਨਗੇ; 
ਇਹ ਸਾਰੇ ਇਕੱਠੇ ਹੋ ਕੇ ਵਿਸ਼ਵ ਸ਼ਾਂਤੀ ਵਾਸਤੇ ਯੁੱਧ ਕਰਨਗੇ। 

ਇਉਂ ਹੀ ਉਦੋਂ ਪਾਕਿਸਤਾਨ ਰੇਡੀਉ ਤੋਂ ਕਿੰਨੇ ਹੀ ਹਾਸਰਸੀ ਪੁਸੰਗ ਤਾਂ ਅੱਜ ਵੀ 
ਲੋਕਾਂ ਨੂੰ ਯਾਦ ਹੋਣਗੇ। ਇਸ ਪ੍ਰਸੰਗ ਵਿਚ ਉਥੇ ਇਕ ਵਾਰੀ ਵਾਰਤਾਲਾਪ ਚੱਲ ਰਿਹਾ 
ਸੀ ਕਿ ਭਾਰਤ ਐਟਮ ਬੰਬ ਬਣਾ ਕੇ ਹੁਣ ਅੱਗੇ ਕੀ ਕਰੂਗਾ। ਇਸ 'ਤੇ ਦੂਜਾ ਸਾਥੀ 
ਕਹਿਣ ਲੱਗਾ ਕਿ ਐਟਮ ਬੰਬ ਤੇ “ਭਾਰਤ ਦੀ ਸ਼ਾਂਤੀ” ਕੱਦੂ ਰਿੰਨਿਆਂ ਕਰੂਗੀ । ਫਿਰ ਉਨ੍ਹਾਂ 
ਦਿਨਾਂ ਦੀ ਗੱਲ ਹੀ ਹੈ ਕਿ ਆਦਮਪੁਰ ਬੰਬਾਰੀ ਹੋ ਰਹੀ ਸੀ ਤਾਂ ਬੰਤਾ ਸਿੰਘ ਆਪਣੀ ਘਰ 
ਵਾਲੀ ਨੂੰ ਬਾਹਰ ਸੱਦਿਆ ਕਿ ਭਾਗਵਾਨੇ ਆ ਕੇ ਦੇਖ ਬੰਬ ਗੜ੍ਹਹਿਆਂ ਵਾਂਗੂੰ ਵਰ ਰਹੇ 
ਹਨ । ਅੱਗੋ ਮਾਈ ਕਹਿੰਦੀ ਮੈਂ ਭੱਜ ਕੇ ਆਪਣਾ ਡੈਂਚਰ ਲਾ ਲਵਾਂ, ਤਾਂ ਬਾਬਾ ਉਸ ਨੂੰ 
ਕਹਿਣ ਲੱਗਾ ਕਿ ਸੌਹਰੀਏ ! ਜਹਾਜ਼ ਬੰਬ ਵਰ੍ਹਾ ਰਿਹਾ ਹੈ ਕੋਈ ਕੁਰਕੁਰੇ ਨਹੀਂ ਸੁੱਟ ਰਿਹਾ। 
ਦੀਆਂ ਦੁਸ਼ਵਾਰੀਆਂ, ਮੁਸ਼ਕਿਲਾਂ ਤੇ ਸਖ਼ਤੀਆਂ ਨਾਲ ਦੋ-ਚਾਰ ਹੁੰਦਾ ਰਹਿੰਦਾ ਹੈ, ਪਰ 
ਇਸ ਦੇ ਬਾਵਜੂਦ ਵੀ ਇਹ ਲੋਕ ਆਪਣੇ ਹੀ ਮਨੋਰੰਜਨ ਦੇ ਸਾਧਨ ਘੜ ਲੈਂਦੇ ਹਨ। 
ਇਕ ਵਾਰੀ ਨਵ-ਵਿਆਹੁਤਾ ਜੋੜਾ ਖੁਸ਼ੀ ਵਿਚ ਨੱਚਣ ਲੱਗ ਪਿਆ ਤਾਂ ਘਰਵਾਲੀ 
ਕਹਿਣ ਲੱਗੀ ਕਿ ਤੂੰ ਮੈਨੂੰ ਮੋਰ ਵਾਂਗੂੰ ਪੈਲ ਪਾ ਕੇ ਵਿਖਾ। ਜਦੋਂ ਘਰ ਵਾਲਾ ਆਪਣੇ 
ਪਿਛੇ ਛੱਜ ਬੰਨ੍ਹ ਕੇ ਨੱਚਣ ਲੱਗਾ ਤਾਂ ਨਾਲ ਦੇ ਚੁੱਲ੍ਹੇ ਤੋਂ ਉਸ ਦੇ ਛੱਜ ਨੂੰ ਅੱਗ ਲੱਗ 
ਗਈ। ਇਸ ਉਤੇ ਉਸ ਦੀ ਘਰਵਾਲੀ ਮੋਰਨੀ ਵਾਂਗੂੰ ਕੂਕਾਂ ਮਾਰਨ ਲੱਗੀ “ਘਿਆਕੋ ! 
ਸਾਡਾ ਕਲਹਿਰੀ ਮੋਰ ਮੱਚ ਗਿਆ। 

ਦਰਅਸਲ, ਜੱਗ ਬੀਤੀਆਂ ਤਾਂ ਬਹੁਤ ਹਨ, ਪਰ ਮੇਰੀਆਂ ਆਪ ਬੀਤੀਆਂ ਦੀ ਵੀ 
ਲੈਮੀ ਲੜੀ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਖ਼ੁਸ਼ੀ ਇਕ ਮਾਨਸਿਕ ਅਵਸਥਾ ਹੈ । ਤੁਹਾਡੇ 
ਆਲੇ-ਦੁਆਲੇ ਖ਼ੁਸ਼ੀ ਤੇ ਖ਼ੂਬਸੂਰਤੀ ਦਾ ਆਲਮ ਬਿਖਰਿਆ ਪਿਆ ਹੁੰਦਾ ਹੈ, ਪਰ ਇਹ 
ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਦਾ ਕਿੰਨਾ ਕੁ ਆਨੰਦ ਮਾਣਦੇ ਹੋ। ਇਸ 


107/ ਹਸਦਿਆਂ ਦੇ ਘਰ ਵਸਦੇ 


ਸਬੰਧ ਵਿਚ ਜ਼ਿਕਰਯੋਗ ਹੈ ਕਿ ਮੇਰੇ ਪਿੰਡੋਂ ਮੇਰੇ ਪਾਪਾ ਜੀ ਦੇ ਮਸੇਰ ਭਰਾ ਸੁ. ਨਿਧਾਨ 
ਸਿੰਘ ਦਾ ਪੁੱਤਰ ਬਾਈ ਭਾਗ ਸਿੰਘ ਬਹੁਤ ਹੀ ਚੜ੍ਹਦੀ ਕਲਾ ਵਾਲਾ ਖ਼ੁਸ਼ ਤਬੀਅਤ ਤੇ 
ਮਜ਼ਾਕੀਆ ਬੰਦਾ ਸੀ। ਮੇਰਾ ਇਹ ਚਚੇਰਾ ਭਾਈ ਮੇਰਾ ਵਧੀਆ ਸਾਥੀ ਵੀ ਸੀ, ਉਸ 
ਦੀਆਂ ਤਾਂ ਆਮ ਗੱਲਾਂ ਵੀ ਮਖੌਲ ਮਾਤਰ ਹੀ ਹੁੰਦੀਆਂ ਸਨ । 

ਇਕ ਵਾਰ ਦੀ ਗੱਲ ਹੈ ਕਿ ਮੈਂ ਜਦੋਂ ਸੰਨ 1969 ਵਿਚ ਪੰਜਾਬ ਯੂਨੀਵਰਸਿਟੀ ਵਿਚ 
ਐੱਮ.ਏ.ਇੰਗਲਿਸ਼ ਕਰ ਰਿਹਾ ਸੀ ਤਾਂ ਉਹ ਮੇਰੇ ਕੋਲ ਚੰਡੀਗੜ੍ਹ ਆਇਆ। ਮੈਂ ਉਸ ਨੂੰ 
ਆਪਣਾ ਟੌਹਰ-ਟਪੱਲਾ ਦਿਖਾਉਣ ਲਈ ਮਾਂਊਟਵਿਊ ਹੋਟਲ ਵਿਚ ਰੋਟੀ ਖਵਾਉਣ ਲਈ 
ਲੈ ਗਿਆ। ਉਥੇ ਸਾਡਾ ਰੋਟੀ ਦਾ ਬਿੱਲ 70 ਕੁ ਰੁਪਏ ਆਇਆ। ਉਨ੍ਹਾਂ ਸਮਿਆਂ ਵਿਚ 
ਇਕ ਕੁਇੰਟਲ ਕਣਕ ਦਾ ਮੁੱਲ ਵੀ 70 ਰੁਪਏ ਹੁੰਦਾ ਸੀ। ਇਸ ਵਾਸਤੇ ਬਾਈ ਭਾਗ 
ਸਿੰਘ ਬੋਲਿਆ ਕਿ 'ਬਾਈ ਆਹ ਤਾਂ ਅਲੋਕਾਰੀ ਹੋ ਗਈ। ਕੀ ਆਪਾਂ ਕੱਟਲ ਭਾਵ 
ਕੁਇੰਟਲ ਕਣਕ ਖਾ ਗਏ ਹੋਵਾਂਗੇ ?” 

ਇਉਂ ਹੀ ਨਿਰਛਲ ਹਾਸੇ ਤੇ ਤਮਾਸ਼ੇ ਤਾਂ ਪੱਡੂ ਸਮਾਜ ਵਿਚ ਆਮ ਹੀ ਹੁੰਦੇ ਰਹਿੰਦੇ 
ਹਨ। ਬਾਈ ਭਾਗ ਸਿੰਘ ਦੇ ਬਾਪੂ ਜੀ ਰੋਜ਼ ਹੀ ਸ਼ਾਮ ਨੂੰ ਅਧੀਆ-ਪਊਆ ਸ਼ਰਾਬ ਪੀਂਦੇ 
ਸਨ। ਇਕ ਦਿਨ ਭਾਈ ਭਾਗ ਨੇ ਆਪਣੇ ਜ਼ਖਮ 'ਤੇ ਲਾਉਣ ਵਾਸਤੇ ਥੋੜੀ ਜਿਹੀ ਸ਼ਰਾਬ 
ਮੰਗੀ ਤਾਂ ਉਸ ਨੂੰ ਜਵਾਬ ਮਿਲਿਆ ਕਿ ਸ਼ਰਾਬ ਤਾਂ ਮੁੱਕ ਗਈ ਹੈ। ਸਾਡਾ ਬਾਈ ਹਰਖ 
ਵਿਚ ਬੋਲਿਆ ਕਿ “ਆਪ ਤਾਂ ਨਿੱਤ ਪੀਂਦਾ ਹੈ, ਬਸ ਮੇਰੇ ਫੱਟ 'ਤੇ ਲਾਉਣ ਵੇਲੇ ਦਾਰੂ 
ਮੁੱਕ ਗਈ ਹੈ।” ਦੋਨਾਂ ਵਿਚ ਤਕਰਾਰ ਵਧਣ ਤੇ ਬਾਪੂ ਜੀ ਨੇ ਬੰਦੂਕ ਚੁੱਕ ਲਈ। ਬਾਈ 
ਭਾਗ ਸਿੰਘ ਭੱਜ ਕੇ ਗਵਾਂਢੀਆਂ ਦੇ ਘਰੇ ਜਾ ਵੜਿਆ ਤਾਂ ਅੱਗੋਂ ਰੌਲਾ ਪੈ ਗਿਆ ਕਿ 
“ਭਾਗ ਸਿੰਹਾਂ ਕੀ ਦੀਂਹਦਾ ਨਹੀਂ ਕਿ ਅੱਗੇ ਮਹਾਰਾਜ ਖੁੱਲ੍ਹਿਆ ਹੈ ਤੇ ਤੂੰ ਸਣੇ ਜੋੜੀ ਮੂੰਹ 
ਚੱਕੀ ਆਉਨੈ।” ਬਾਈ ਭਾਗ ਸਿਹੁੰ ਸਹਿਜ-ਮਤੇ ਹੀ ਕਹਿਣ ਲੱਗਾ ਕਿ “ਮੈਂ ਕੀ ਕਰਾਂ 
ਸਾਡੇ ਘਰੇ ਬਾਪੂ ਜੀ ਖੁੱਲ੍ਹਿਆ ਫਿਰਦਾ ਹੈ।” 

ਇਕ ਵਾਰ ਸੰਨ 1977 ਵਿਚ ਮੈਂ ਤੇ ਬਾਈ ਭਾਗ ਸਿੰਘ ਫ਼ਰੀਦਕੋਟ ਤੋਂ ਮੋਟਰ 
ਸਾਈਕਲ `ਤੇ ਹੇਮਕੁੰਟ ਸਾਹਿਬ ਗਏ। ਰਾਹ ਵਿਚ ਪਾਉਂਟਾ ਸਾਹਿਬ ਦੇ ਨੇੜੇ ਮੋਟਰ 
ਸਾਈਕਲ ਦਾ ਟਾਇਰ ਫ਼ਟ ਗਿਆ ਤੇ ਅਸੀਂ ਝਾੜੀਆਂ ਵਿਚ ਜਾ ਡਿੱਗੇ। ਬਾਈ ਭਾਗ ਨੇ 
ਇਕ ਦਮ ਮੈਨੂੰ ਮੋਟਰ ਸਾਈਕਲ ਥੱਲਿਉਂ' ਕੱਢਣ ਵਾਸਤੇ ਸਾਈਲੈਂਸਰ ਨੂੰ ਹੱਥ ਪਾ ਲਿਆ। 
ਬਸ ਫ਼ਿਰ ਕੀ ਸੀ; ਉਹ ਚਿੰਘਿਆੜਾਂ ਮਾਰੀ ਜਾਵੇ ਕਿ ਬਾਈ ਮਾਰ-ਤਾ ਸਲੋਸ਼ਨ ਤਾਂ 
ਬਾਹਲਾ ਤਪਿਆ ਪਿਆ ਹੈ। 

ਖੈਰ! ਅਸੀਂ ਔਖੇ-ਸੌਖੇ ਹੇਮਕੁੰਟ ਸਾਹਿਬ ਪਹੁੰਚ ਗਏ। ਉਦੋਂ ਤੱਕ ਬਾਈ ਭਾਗ ਨੇ 
ਪਹਿਲਾਂ ਕਦੇ ਪਹਾੜ, ਬਰਫ਼ ਤੇ ਬੱਦਲ ਨਹੀਂ ਦੇਖੇ ਸਨ। ਇਸ ਲਈ ਉਹ ਜਦੋਂ ਕਿਤੇ 
ਸੜਕ ਦੇ ਕਿਨਾਰੇ ਰੁੱਖਾਂ ਦੇ ਸਿਰਿਆਂ ਨੂੰ ਦੇਖਦਾ ਤਾਂ ਉਹ ਖ਼ੁਸ਼ੀ ਵਿਚ ਰੌਲੀ ਪਾ ਦਿੰਦਾ ਕਿ 


108/ ਹਸਦਿਆਂ ਦੇ ਘਰ ਵਸਦੇ 


ਵਾਹ ਭਾਈਚਾਰਿਆ ਤੂੰ ਤਾਂ ਸੁਰਗਾਂ ਦੇ ਝੂਟੇ ਦਿਵਾ-ਤੇ । ਇਉਂ ਹੀ ਜਦੋਂ ਅਸੀਂ ਬੱਦਲਾਂ 
ਵਿਚੋਂ ਦੀ ਲੰਘਦੇ ਤਾਂ ਉਹ ਬੋਲ ਉਠਦਾ ਕਿ ਬਾਈ ਸ਼ਾਬਾਸ਼ੇ ਤੂੰ ਇੰਦਰ ਜਿਹੇ ਦੇਵਤਿਆਂ 
ਦੇ ਦਰਸ਼ਨ ਕਰਾ-ਤੇ । ਇਉ' ਹੀ ਉਹ “ਬਾਹਲੀ ਠਾਰੀ ਹੈ; ਜੇ ਇਹ ਹੱਡਾਂ ਵਿਚ ਵੜਗੀ ਤਾਂ 
ਸਾਰੀ ਉਮਰ ਨਿਕਲਣੀ ਨਹੀਂ? ਤੂੰ ਭਾਈਚਾਰਿਆ ਕਿਥੇ ਫ਼ਸਾ-ਤੇ ਜਿਹਾ ਅਰਲਾਸੇਟ ਬੌੜ 
ਵੀ ਮਾਰਦਾ ਗਿਆ। 

ਵੈਸੇ ਉਹ ਸਿਖਰ ਤੱਕ ਸਾਰਾ ਰਾਹ ਵਾਹਿਗੁਰੂ-ਵਾਹਿਗੁਰੂ ਦਾ ਜਾਪ ਜ਼ਰੂਰ ਕਰਦਾ 
ਗਿਆ। ਜਦੋਂ ਉਸ ਨੇ ਹੇਮਕੁੰਟ ਸਰੋਵਰ ਵਿਚ ਟੁੱਭੀ ਮਾਰੀ ਤਾਂ ਰੌਲਾ ਪਾਉਂਦਾ ਬਾਹਰ ਨੂੰ 
ਭੱਜਿਆ ਆਵੇ ਕਿ ਬਾਈ ਸਿੰਆਂ ਆਹ ਤਾਂ ਕਪਾਟ ਹੀ ਖੁੱਲ੍ਹ ਗੇ। ਇਥੇ ਤਾਂ ਬਰਫ਼ ਵਿਚ 
ਲੱਗਣ ਵਾਲੀ ਗੱਲ ਹੋਈ ਖੜ੍ਹੀ ਹੈ; ਆਪਾਂ ਮੁੜਕੇ ਇਥੇ ਨੀ ਆਉਂਦੇ। ਇਸ ਤਰ੍ਹਾਂ ਹੀ 
ਜਦੋਂ ਅਸੀਂ ਵਾਪਸੀ 'ਤੇ ਬਾਘੇ ਪੁਰਾਣੇ ਰੈਸਟ ਹਾਊਸ ਵਿਚ ਠਹਿਰੇ ਤਾਂ ਉਸ ਨੇ ਇਤਰਾਜ਼ 
ਕੀਤਾ ਕਿ ਧਾਰਮਿਕ ਯਾਤਰਾ ਸਮੇਂ ਸਾਨੂੰ ਰੈਸਟ ਹੋਟਲ ਭਾਵ ਰੈਸਟ ਹਾਊਸ ਵਿਚ ਨਹੀਂ 
ਠਹਿਰਨਾ ਚਾਹੀਦਾ ਸੀ। ਚਲੋ , ਅਸੀਂ ਥੋੜ੍ਹੀ ਦੇਰ ਬਾਅਦ ਸੌਂ ਗਏ ਤਾਂ ਬਾਈ ਬੈੱਡ ਤੋਂ ਥੱਲੇ 
ਡਿੱਗ ਪਿਆ। ਜਦੋਂ ਮੈਂ ਪੁੱਛਿਆ ਕਿ ਬਾਈ ਕੀ ਹੋਇਆ ਹੈ ਤਾਂ ਉਹ ਹਰਖ਼ ਕੇ ਬੋਲਿਆ ਕਿ 
ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਰੈਸਟ ਹੋਟਲ ਨੂੰ ਰਹਿਣ ਦੇਹ। ਲੈ ਹੁਣ ਮੈਂ ਕੀ ਕਰਾਂ; ਇਥੇ 
ਤਾਂ ਮੇਜਿਆਂ ਦੇ ਬਾਹੀਆਂ ਹੀ ਨਹੀਂ ਲੱਗੀਆਂ, ਇਸ ਵਾਸਤੇ ਮੈਂ ਥੱਲੇ ਡਿੱਗ ਪਿਆ ਹਾਂ। 

ਇਥੇ ਮੈਨੂੰ ਸਾਡੀ ਇਕ ਹੋਰ ਯਾਤਰਾ ਦੀ ਗੱਲ ਚੇਤੇ ਆਈ ਹੈ ਕਿ ਮੈਂ ਸਿਵਲ 
ਸਰਵਿਸ ਦਾ ਇਮਤਿਹਾਨ ਪਾਸ ਕਰਨ ਵੇਲੇ ਸਿਰਸੇ ਨੈਸ਼ਨਲ ਕਾਲਜ ਵਿਚ ਪ੍ਰੰਫ਼ੈਸਰ 
ਹੁੰਦਾ ਸੀ। ਉਦੋਂ ਮੇਰੇ ਮਨ ਵਿਚ ਆਈ ਕਿ ਮੈਂ ਸ਼ਰਧਾ ਵਜੋਂ ਬਰਾੜੇ ਵਾਲੇ ਬਾਬਾ ਜੀ ਦੇ 
ਧਾਮ ਤਕ ਪੈਦਲ ਚਲ ਕੇ ਜਾਵਾਂ। ਇਸ ਵਾਸਤੇ ਮੈਂ ਬਾਈ ਭਾਗ ਨੂੰ ਨਾਲ ਲੈ ਕੇ ਮੰਡੀ 
ਡੌਬਵਾਲੀ ਕੌਲ ਆਪਣੇ ਪਿੰਡ ਤੋਂ ਬਾਈ ਭਾਗ ਨੂੰ ਨਾਲ ਲੈ ਕੇ ਚਲ ਪਿਆ। ਖ਼ੈਰ, ਅਸੀਂ 
ਚਲਦੇ-ਚਲਦੇ ਜਦੋਂ ਇਕ ਰਾਤ ਨੂੰ ਪਟਿਆਲੇ ਪਹੁੰਚੇ ਤਾਂ ਦਸਵੇਂ ਪਾਤਿਸ਼ਾਹ ਦਾ ਜਨਮ 
ਦਿਹਾੜਾ ਮਨਾਇਆ ਜਾ ਰਿਹਾ ਸੀ। 

ਜ਼ਾਹਿਰ ਹੈ ਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਚ ਰੋਸ਼ਨੀਆਂ ਦੀ ਬਹੁਤ ਹੀ 
ਜ਼ਿਆਦਾ ਜਗਮਗਾਹਟ ਸੀ। ਬਾਈ ਭਾਗ ਸਿੰਘ ਨੇ ਪਹਿਲਾਂ ਕਦੇ ਇਹੋ-ਜਿਹਾ ਜਲੰਅ 
ਨਹੀਂ ਸੀ ਦੇਖਿਆ। ਇਸ ਵਾਸਤੇ ਉਸ ਨੇ ਸਮਝਿਆ ਕਿ ਅਸੀਂ ਕਿਸੇ ਸੇਠ ਦੇ ਵਿਆਹ 
`ਤੇ ਆ ਗਏ ਹਾਂ। ਖ਼ੈਰ! ਜਦੋਂ ਅਸੀਂ ਮੱਥਾ ਟੇਕਣ ਲੱਗੇ ਤਾਂ ਬਾਈ ਬਾਹਰ ਨੂੰ ਭੱਜ 
ਉਠਿਆ। ਮੈਂ ਮੱਥਾ ਟੇਕਣ ਉਪਰੰਤ ਉਸ ਨੂੰ ਬਾਹਰ ਆ ਕੇ ਪੁਛਿਆ ਕਿ ਬਾਈ ਤੂੰ ਮੱਥਾ 
ਕਿਉ ਨਹੀਂ ਟੇਕਿਆ ਤਾਂ ਉਹ ਮੇਰੇ ਗਲ ਪੈ ਗਿਆ ਕਿ ਮੈਂ ਉਸ ਨੂੰ ਪਹਿਲਾਂ ਕਿਉਂ ਨਹੀਂ 
ਦੱਸਿਆ ਕਿ ਆਪਾਂ ਮਹਾਰਾਜ? ਕੋਲ ਚੱਲੇ ਹਾਂ ਤਾਂ ਕਿ ਮੈਂ ਜ਼ਰਦੇ ਵਾਲੀ ਪੁੜੀ ਤਾਂ ਘੱਟੋ-ਘੱਟ 
ਬਾਹਰ ਸੁੱਟ ਆਉਂਦਾ। ਸੋ, ਨਾਂ ਤਾਂ ਇਹ ਬਨਾਵਟੀ ਕਹਾਣੀਆਂ ਹਨ ਤੇ ਨਾਂ ਹੀ ਬਨਾਉਟੀ 


109/ ਹਸਦਿਆਂ ਦੇ ਘਰ ਵਸਦੇ 


ਹਾਸਾ ਹੈ। ਇਹ ਤਾਂ ਸਿੱਧੇ-ਪਧਰੇ ਮਿੱਟੀ ਨਾਲ ਮਿੱਟੀ ਹੁੰਦੇ ਜੱਟ-ਬਾਵਿਆਂ ਦੀ ਬਾਤਾਂ ਹਨ। 

ਇਥੇ ਇਹ ਗੱਲ ਬਹੁਤ ਹੀ ਸੰਜੀਦਗੀ ਨਾਲ ਵਿਚਾਰਨ ਵਾਲੀ ਹੈ ਕਿ ਹਾਸੇ-ਖ਼ੁਸ਼ੀਆਂ 
ਦਾ ਆਲਮ ਤਾਂ ਤੁਹਾਡੇ ਹਰ ਪਾਸੇ ਪਸਰਿਆ ਹੋਇਆ ਹੈ; ਬਸ ਤੁਹਾਡੇ ਕੋਲ ਵੇਖਣ 
ਵਾਲੀ ਅੱਖ ਤੇ ਮਹਿਸੂਸ ਕਰਨ ਵਾਲੀ ਖ਼ੁਸ਼-ਤਬਾ ਤਬੀਅਤ ਚਾਹੀਦੀ ਹੈ। ਵੈਸੇ ਹੁਣ 
ਜੇ ਪ੍ਰਸ਼ਾਸਕੀ ਖੇਤਰ ਦੀ ਗੱਲ ਕਰੀਏ ਤਾਂ ਉਥੇ ਬੜੇ ਸੰਗੀਨ ਤੇ ਸੰਜੀਦਾ ਮੋੜ-ਘੇੜ 
ਤਾਂ ਹੁੰਦੇ ਹਨ, ਪਰ ਫਿਰ ਵੀ ਮਾਨਸਿਕ ਤਣਾਵਾਂ ਨੂੰ ਤੋੜਦੀਆਂ ਅਜਿਹੀਆਂ ਵੀ 
ਸਥਿਤੀਆਂ ਬਣ ਜਾਂਦੀਆਂ ਹਨ ਕਿ ਸਾਰਾ ਅਕੇਵਾਂ-ਥਕੇਵਾਂ ਲਹਿ ਜਾਂਦਾ ਹੈ। ਇਸ 
ਵਾਸਤੇ ਸਿਆਣਿਆਂ ਦਾ ਕਹਿਣਾ ਹੈ ਕਿ ਔਖੇ ਸਮੇਂ ਵਿਚ ਵੀ ਬੰਦੇ ਨੂੰ ਖ਼ੁਸ਼-ਦਿਲੀ ਤੇ 
ਖੁੱਲ-ਦਿਲੀ ਦੇ ਵਰਤਾਰਿਆਂ ਦਾ ਲੜ ਨਹੀਂ ਛੱਡਣਾ ਚਾਹੀਦਾ। 

ਬੇਸ਼ੱਕ ਬਹੁਤ ਸਾਰੇ ਅਫਸਰ ਆਪਣੀ ਜਨਾਬੀ ਦੇ ਨਸ਼ੇ ਵਿਚ ਅਕਸਰ ਹੀ ਭੁੱਲ ਜਾਂਦੇ 
ਹਨ ਕਿ ਉਹ ਵੀ ਪੰਜਾਬੀ ਸਮਾਜ ਤੇ ਪੰਜਾਬੀ ਸਭਿਆਚਾਰ ਦਾ ਹਿੱਸਾ ਹਨ। ਅਫ਼ਸੋਸ ਹੈ 
ਕਿ ਖ਼ੁਸ਼ੀਆਂ ਤੇ ਹਾਸੇ-ਖੇੜੇ ਦੇ ਪੱਖੋਂ ਹਾਲੇ ਵੀ ਜਨਾਬੀ ਤੰਰ-ਤਰੀਕਿਆਂ ਦੇ ਮਾਰੇ ਅਜਿਹੇ 
ਮੀਸਣੇ, ਝਪੀਟਵਟ ਤੇ ਦੰਦ-ਜੜੇ ਅਫਸਰਾਂ ਦੀ ਕਮੀ ਨਹੀਂ ਹੈ, ਜੋ ਹਰ ਵੇਲੇ ਬਿਨਾਂ 
ਮਤਲਬ ਦੰਦ-ਕਰੀਚਦੇ ਰਹਿੰਦੇ ਹਨ। ਪਰ ਇਸ ਦੇ ਬਾਵਜੂਦ ਵੀ ਕਿਤੇ ਨਾ ਕਿਤੇ 'ਹਾਸੇ ਦੇ 
ਦੁਸ਼ਮਣ ਤੇ ਮਖੌਲਬਾਜ਼ੀ ਵਿਰੋਧੀ” ਇਸ ਤਬਕੇ ਦੀ ਭੱਦਰਕਾਰੀ ਤੇ ਹਾਸੋਹੀਣੀ ਕਾਰਵਾਈ ਦੇ 
ਕਾਰਨ ਇਨ੍ਹਾਂ ਬਾਰੇ ਕਿੰਨੇ ਹੀ ਮਖੋਲੀਏ-ਤਵੇ ਤੇ ਟੋਟਕੇ ਅਜਿਹੇ ਬਣ ਜਾਂਦੇ ਹਨ ਕਿ ਬੇਮੁਹਾਰੇ 
ਹੀ ਹਾਸੇ ਦੇ ਫੁਵਾਰੇ ਫੁਟ ਪੈਂਦੇ ਹਨ । 

ਖੈਰ! ਰੱਬ ਦੀ ਮਿਹਰ ਹੈ ਕਿ ਇਸ ਦੇ ਉਲਟ ਕਿਤੇ ਨਾ ਕਿਤੇ ਅਜਿਹੇ ਅਫਸਰ ਵੀ 
ਮਿਲ ਜਾਂਦੇ ਹਨ ਕਿ ਜਿਹੜੇ ਆਪਣੀਆਂ ਜੜ੍ਹਾਂ ਨੂੰ ਨਹੀਂ ਭੁੱਲਦੇ ਤੇ ਉਹ ਆਪਣੇ ਲੋਕਾਂ 
ਨਾਲ ਜੁੜੇ ਰਹਿੰਦੇ ਹਨ। ਇਸ ਲਈ ਉਨ੍ਹਾਂ ਦਾ ਖੇਡਣ-ਮੱਲਣ ਦਾ ਸੁਭਾਅ ਵੀ ਬਣਿਆ 
ਰਹਿੰਦਾ ਹੈ ਤੇ ਉਨ੍ਹਾਂ ਦੀ ਅੰਤਰੀਵ ਖੁਸ਼ੀ ਸਰਕਾਰੀ ਸਾੜਿਆਂ ਤੇ ਹੌਕੇ-ਹਾਵਿਆਂ ਦੇ 
ਬਾਵਜੂਦ ਵੀ ਬਰਕਰਾਰ ਰਹਿੰਦੀ ਹੈ, ਜਿਸ ਕਰਕੇ ਅੰਤ ਨੂੰ ਉਹ “ਆਪਣੀ ਧਰਤੀ ਤੇ 
ਆਪਣੇ ਲੋਕਾਂ” ਦੇ ਜ਼ਿਆਦਾ ਸਹਾਈ ਸਾਬਿਤ ਹੁੰਦੇ ਹਨ । 

ਇਸ ਪ੍ੁਥਾਇ ਹਾਸੇ-ਖੇੜਿਆਂ ਦੇ ਪਿੜ ਵਿਚ ਅਫ਼ਸਰਸ਼ਾਹੀ ਦੀ ਇਕ ਗੱਲ ਬੜੀ 
ਮਸ਼ਹੂਰ ਹੈ ਕਿਸੇ ਡੀ.ਸੀ ਨੇ ਆਪਣੇ ਅਧੀਨ ਕਿਸੇ ਜਨਾਬ ਦੀ ਲਾਹ-ਪਾਹ ਕਰਦੇ ਹੋਏ 
ਪੱਗ ਲਾਹ ਦਿੱਤੀ। ਬੱਸ ਛੋਟੇ ਜਨਾਬ ਆਪਣੀ ਪੱਗ ਸਾਂਭ ਕੇ ਬਾਹਰ ਨੂੰ ਭੱਜੇ। ਬਾਹਰ 
ਚਪੜਾਸੀ ਨੇ ਪੁੱਛਿਆ ਕਿ ਸਾਹਿਬ ਬਹਾਦਰ ਅੰਦਰ ਕੀ ਭਾਣਾ ਵਰਤ ਗਿਆ ਤਾਂ ਛੋਟੇ 
ਸਾਹਿਬ ਕਹਿਣ ਲੱਗੇ ਕਿ ਬੱਸ ਭਰਾਵਾ ਕੀ ਦੱਸਾਂ, ਡੀ.ਸੀ ਸਾਹਿਬ ਮੈਨੂੰ ਪੱਗ-ਵੱਟ ਭਰਾ 
ਬਣਨ ਲਈ ਮਜਬੂਰ ਕਰ ਰਹੇ ਸਨ। ਇਸ ਵਾਸਤੇ ਉਹ ਪੱਗ ਦੀ ਅਦਲਾ-ਬਦਲੀ ਕਰਨੀ 
ਚਾਹੁੰਦੇ ਸਨ। ਹੁਣ ਤੂੰ ਹੀ ਦੱਸ ਕਿ ਮੈਂ ਛੋਟਾ ਮੁਲਾਜ਼ਮ ਡੀ.ਸੀ ਸਾਹਿਬ ਦਾ ਪੱਗ ਵੱਟ 


110/ ਹਸਦਿਆਂ ਦੇ ਘਰ ਵਸਦੇ 


ਭਰਾ ਕਿਵੇਂ ਬਣ ਸਕਦਾ ਹਾਂ। 

ਸੰਨ 2001 ਦੀ ਗੱਲ ਹੈ ਕਿ ਮੈਂ ਬਤੌਰ ਡਿਪਟੀ ਕਮਿਸ਼ਨਰ ਗਰਦਾਸਪੁਰ ਹਸਬ- 
ਮਾਮੁਲ ਆਪਣੇ ਐੱਸ.ਡੀ.ਐੱਮ ਸਾਹਿਬਾਨ ਨੂੰ ਹਦਾਇਤ ਕੀਤੀ ਕਿ ਉਹ ਪਿੰਡਾਂ ਦੇ ਨਾਮ 
ਸਮੇਤ ਜੀ ਆਇਆਂ ਦੇ ਬੋਰਡ ਸਾਰੇ ਪਿੰਡਾਂ ਵਿਚ ਲਗਵਾ ਦੇਣ । ਹੁਕਮ ਦੀ ਤਾਮੀਲ ਵਜੋਂ 
ਇਹ ਕੰਮ ਤਾਂ ਹੋ ਗਿਆ, ਪਰ ਪਠਾਣਕੌਟ ਸਬ-ਡਿਵੀਜ਼ਨ ਵਿਚ ਹਰ ਬੋਰਡ ਉਤੇ “ਜੀ 
ਆਇਆਂ ਨੂੰ” ਦੀ ਥਾਂ “ਜੀ ਆਈਆਂ ਨੂੰ” ਲਿਖਿਆ ਮਿਲਿਆ। ਇਹ ਪਹਾੜੀ ਇਲਾਕਾ 
ਹੋਣ ਵਜੋਂ ਬੋਲੀ ਦੇ ਫਰਕ ਕਾਰਨ ਜਾਂ ਉੱਧਰ ਦੇ ਲੋਕਾਂ ਦਾ ਠੇਠ ਪੰਜਾਬੀ ਹੱਥੋਂ ਹੱਥ ਤੰਗ 
ਹੋਣ ਸਦਕਾ ਹੋਇਆ, ਪਰ ਮੈਂ ਐੱਸ.ਡੀ.ਐੱਮ. ਸਾਹਿਬ ਨੂੰ ਪੁੱਛਿਆ ਕਿ ਵੀਰ ਜੇ ਇਥੇ 
ਔਰਤਾਂ ਨੂੰ ਹੀ ਜੀ ਆਈਆਂ ਕਹਿ ਕੇ ਸਵਾਗਤ ਕੀਤਾ ਜਾਂਦਾ ਹੈ ਤਾਂ ਅੱਗੇ ਤੋਂ ਆਪਾਂ ਵੀ 
ਸਲਵਾਰਾਂ ਹੀ ਪਾ ਕੇ ਆਇਆ ਕਰੀਏ । 

ਗੌਰਤਲਬ ਹੈ ਕਿ ਹੁਣ ਸਰਕਾਰੀ ਦਫਤਰਾਂ ਵਿਚ ਚਿੱਠੀ ਪੱਤਰ ਦਾ ਜ਼ੋਰ ਇੰਨਾ ਵਧ 
ਗਿਆ ਹੈ ਕਿ ਵੱਡੇ ਤੋਂ ਵੱਡੇ ਉੱਚ ਅਧਿਕਾਰੀ ਤੋਂ ਲੈ ਕੇ ਛੋਟੇ ਕਰਮਚਾਰੀ ਤੱਕ ਚਿੱਠੀ 
ਪੱਤਰ ਦਾ ਹੀ ਬੋਲਬਾਲਾ ਹੈ । ਜਦੋਂ ਧਰਾਤਲੀ ਪੱਧਰ 'ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ 
ਅਫਸਰਸ਼ਾਹੀ ਦਾ ਘੜਿਆ-ਘੜਾਇਆ ਜਵਾਬ ਹੁੰਦਾ ਹੈ ਕਿ ਜਨਾਬ ਅਸੀਂ ਤਾਂ ਚਿੱਠੀ 
ਪਾ ਦਿੱਤੀ ਸੀ, ਜਦੋਂ ਜਵਾਬ ਆਵੇਗਾ ਬੱਸ ਨਾਲ ਦੀ ਨਾਲ ਹੀ ਕੰਮ ਕਰ ਦਿਆਂਗੇ। 

ਮੈਨੂੰ ਯਾਦ ਹੈ ਕਿ ਜਦੋਂ ਮੈਂ ਫਰੀਦਕੋਟ ਸੰਨ 1974 ਵਿਚ ਬਤੌਰ ਐਗਜ਼ੈਕਟਿਵ 
ਮੈਜਿਸਟਰੇਟ ਜੁਆਇਨ ਕੀਤਾ ਸੀ ਤਾਂ ਬਰਸਾਤਾਂ ਦੇ ਕਾਰਨ ਮੇਰਾ ਦਫਤਰ ਦੀ ਛੱਤ ਚੋਣ 
ਲੱਗ ਪਈ । ਮੈਂ ਆਪਣੇ ਰੀਡਰ ਨੂੰ ਛੱਤ ਉਤੇ ਮਿੱਟੀ ਪੁਆਉਣ ਲਈ ਕਿਹਾ, ਪਰ 15-20 
ਦਿਨਾਂ ਵਿਚ ਦੋ-ਤਿੰਨ ਵਾਰ ਮੀਂਹ ਪੈਣ ਦੇ ਬਾਵਜੂਦ ਵੀ ਉਸ ਦਾ ਜਵਾਬ ਇਹ ਹੀ ਸੀ 
ਕਿ ਜਨਾਬ ਮੈਂ ਤਾਂ ਬੀ ਐਂਡ ਆਰ ਵਾਲਿਆਂ ਨੂੰ ਦੋ ਚਿੱਠੀਆਂ ਪਾ ਦਿੱਤੀਆਂ ਹਨ। ਖ਼ੋਰ 
ਜਦੋਂ ਮੈਂ ਰੀਡਰ ਨੂੰ ਹੀ ਪੌੜੀ ਉਤੇ ਚੜ੍ਹਾ ਦਿੱਤਾ ਤਾਂ ਬੀ ਐਂਡ ਆਰ ਵਾਲੇ ਵੀ ਆ ਗਏ ਤੇ 
ਛੱਤ 'ਤੇ ਮਿੱਟੀ ਵੀ ਪੈ ਗਈ । 

ਪਰ ਅਫਸੋਸ ਹੈ ਕਿ ਹੁਣ ਵੀ ਸਰਕਾਰੀ ਦਫਤਰਾਂ ਵਿਚ ਜਿੱਥੇ ਚਿੱਠੀ ਪਾਉਣੀ ਹੁੰਦੀ 
ਹੈ, ਉਥੇ ਇਹ ਲੋਕ ਚਿੱਠੀ-ਪੱਤਰ 'ਤੇ ਮਿੱਟੀ ਪਾ ਦਿੰਦੇ ਹਨ ਅਤੇ ਜਿੱਥੇ ਹੜਾਂ ਦੇ ਬਚਾਅ 
ਵਾਸਤੇ ਮਿੱਟੀ ਪਾਉਣੀ ਹੁੰਦੀ ਹੈ, ਉਥੇ ਸਰਕਾਰਾਂ ਤੇ ਪ੍ਰਸ਼ਾਸਨ ਮਿੱਟੀ ਪਾਉਣ ਦੀ ਬਜਾਏ 
ਚਿੱਠੀ-ਪੱਤਰ ਪਾਉਂਦੇ ਰਹਿੰਦੇ ਹਨ । 

ਇਉਂ ਹੀ ਮੈਨੂੰ ਆਪਣੀ ਅਫਸਰੀ ਜਮਾਤ ਦੀ ਇਕ ਹਾਸੋਹੀਣੀ ਭੱਦਰਕਾਰੀ ਯਾਦ ਆਈ 
ਹੈ ਕਿ ਮਾਰਕਫੈੱਡ ਵਿਚ ਨੰਕਰੀ ਦੇ ਸਮੇਂ ਮੈਂ ਕਿਸੇ ਮੁਲਾਜ਼ਮ ਦੀ ਮਾਤਾ ਦੇ ਭੋਗ ਉਤੇ ਅੰਤਿਮ 
ਅਰਦਾਸ ਵਿਚ ਸ਼ਾਮਿਲ ਹੋਣ ਗਿਆ ਸੀ। ਉਦੋਂ ਸੀ ਗੁਰੁ ਗੁੰਥ ਸਾਹਿਬ ਦੇ ਅੱਗੇ ਸਵਰਗਵਾਸੀ 
ਦੀ ਫੋਟੋ ਰੱਖਣ ਦਾ ਰਿਵਾਜ ਨਹੀਂ ਸੀ ਪਿਆ । ਜਦੋਂ ਸ਼ਰਧਾਂਜਲੀ ਸਮਾਰੋਹ ਤਕਰੀਬਨ ਖਤਮ 


111/ ਹਸਦਿਆਂ ਦੇ ਘਰ ਵਸਦੇ 


ਹੋਣ ਵਾਲਾ ਹੀ ਸੀ ਤਾਂ ਉਧਰੋਂ ਮਹਿਕਮੇ ਦਾ ਇਕ “ਚੰਗਾ ਬੁਲਾਰਾ” ਵੀ ਆਪਣੇ ਅਫਸਰਾਂ 
ਦੀਆਂ ਬਾਹਰ ਖੜ੍ਹੀਆਂ ਗੱਡੀਆਂ ਵੇਖ ਕੇ ਅੰਦਰ ਆਣ ਵੜਿਆ। ਉਹ ਹਾਲੇ ਮੱਥਾ ਟੇਕ ਕੇ 
ਬੈਠਾ ਹੀ ਨਹੀਂ ਸੀ ਕਿ ਸਟੇਜ ਸੈਕਟਰੀ ਨੇ ਉਸ ਨੂੰ ਵੀ ਸ਼ਰਧਾਂਜਲੀ ਦੇਣ ਲਈ ਕਹਿ ਦਿੱਤਾ । 

ਬੱਸ ਬੁਲਾਰਾ ਸਾਹਿਬ” ਨੇ ਆਪਣਾ ਭਾਸ਼ਣ ਸ਼ੁਰੂ ਕਰ ਦਿੱਤਾ ਕਿ ਬਜ਼ੁਰਗਾਂ ਨੂੰ ਤਾਂ ਮੈਂ 
ਵੇਖਿਆ ਨਹੀਂ ਸੀ, ਪਰ ਉਨ੍ਹਾਂ ਦੇ ਸਪੁੱਤਰ ਤੋ ਭਲੀ-ਭਾਂਤੀ ਜ਼ਾਹਿਰ ਹੋ ਜਾਂਦਾ ਹੈ ਕਿ 
ਬਜ਼ਰਗ ਕਿੰਨੇ ਨੇਕ ਇਨਸਾਨ ਸਨ। ਉਹ ਇਕ-ਦੋ ਹੋਰ ਇੱਧਰ-ਉੱਧਰ ਦੀਆਂ ਗੱਲਾਂ 
ਕਰਕੇ ਜਦੋਂ ਇਸ ਗੱਲ ਉਤੇ ਆਇਆ ਕਿ ਪ੍ਰਮਾਤਮਾ ਸਾਡੇ ਸਾਥੀ ਦੇ ਪਿਤਾ ਜੀ ਦਾ 
ਸੁਰਗਾਂ ਵਿਚ ਵਾਸਾ ਕਰੇ। ਤਾਂ ਬੱਸ ਫੇਰ ਕੀ ਸੀ, ਉਥੇ ਬੈਠੇ ਪਿਤਾ ਜੀ ਤਾਂ ਭੜਕ ਉਨੇਂ 
ਕਿ ਸੌਹਰਿਆ।! ਚਲਾਣਾ ਤਾਂ ਤੇਰੇ ਸਾਥੀ ਦੀ ਮਾਂ ਨੇ ਕੀਤਾ ਹੈ, ਮੈਂ ਤਾਂ ਠੀਕ-ਠਾਕ ਬੇਠਾ 
ਹਾਂ; ਤੂੰ ਮੇਨੂੰ ਚੰਗੇ-ਭਲੇ ਨੂੰ ਕਾਹਨੂੰ ਅੱਗੇ ਤੋਰੀ ਜਾਨੈ। 

ਇਉ ਕਦੇ-ਕਦੇ ਸਮਾਜ ਦੇ ਬਹੁਤ ਮੋਹਤਬਰ ਬੰਦੇ ਵੀ ਅਣਜਾਣੇ ਤੌਰ 'ਤੇ ਹੀ 
ਇਹੋ-ਜਿਹੀ ਹਾਸੋਹੀਣੀ ਸਥਿਤੀ ਪੈਦਾ ਕਰ ਦਿੰਦੇ ਹਨ ਕਿ ਕੰਨ ਵੀ ਹੱਸਣ ਲੱਗ ਪੈਂਦੇ 
ਹਨ। ਇੰਝ ਹੀ ਇਕ ਵਾਰ ਦੀ ਗੱਲ ਹੈ ਕਿ ਪੁੰਫੈਸਰ ਗੁਰਦਿਆਲ ਸਿੰਘ ਦੇ ਸਨਮਾਨ 
ਸਮਾਰੋਹ ਵਿਚ ਇਕ ਮੰਤਰੀ ਜੀ ਉਨ੍ਹਾਂ ਨੂੰ “ਗਿਆਨਪੀਠ” ਦੀ ਥਾਂ “-ਗਿਆਨਪੀੜਤ” ਹੀ 
ਕਹਿੰਦੇ ਰਹੇ । ਉਥੇ ਆਪਣੇ ਆਪ ਨੂੰ ਬਹੁਤ ਪੜ੍ਹੇ-ਲਿਖੇ ਕਹਾਉਂਦੇ ਹੋਰ ਵੀ ਬਹੁਤ ਸੱਜਣ 
ਉਥੇ ਬੈਠੇ ਸਨ, ਪਰ ਸਿਤਮ ਇਹ ਹੈ ਕਿ ਉਨ੍ਹਾਂ ਵਿਚੋਂ ਕੋਈ ਵੀ ਸੰਗਦਾ ਤੇ ਜਾਂ ਫਿਰ 
ਡਰਦਾ ਮਾਰਿਆ ਹੀ ਨਹੀਂ ਬੋਲਿਆ। 

ਇਸ ਤਰ੍ਹਾਂ ਜਦੋਂ ਸਭਿਆਚਾਰਕ ਪੱਖੋਂ ਤੇ ਖ਼ਾਸ ਕਰਕੇ ਖ਼ੁਸ਼ੀਆਂ-ਖੇੜਿਆਂ ਦੇ ਸਬੰਧ 
ਵਿਚ ਬਦਰੰਗ ਹੋ ਰਹੇ ਪੰਜਾਬੀ ਸਭਿਆਚਾਰ ਦੀ ਗਲ ਚਲਦੀ ਹੈ ਤਾਂ ਅਸੀਂ ਬੇਸ਼ੱਕ ਸਾਰੇ 
ਹੀ ਚਿੰਤਾਤੁਰ ਤਾਂ ਜਾਪਦੇ ਹਾਂ, ਪਰ ਇਸ ਸਬੰਧ ਵਿਚ ਕੋਈ ਕੁਝ ਵੀ ਨਹੀਂ ਕਰ ਰਿਹਾ। 
ਇਸ ਦੇ ਉਲਟ ਸਗੋਂ ਸਾਡੇ ਸਮਾਜ ਦਾ ਰੱਜਿਆ-ਪੁੱਜਿਆ ਤੇ ਖਾਂਦਾ-ਪੀਂਦਾ ਵਰਗ ਤਾਂ 
ਇਸ ਪਾਸਿਉਂ ਬਿਲਕੁਲ ਹੀ ਬੇਖ਼ਬਰ ਹੁੰਦਾ ਜਾ ਰਿਹਾ ਹੈ । ਬੇਸ਼ੱਕ ਉਪਰੇਂ-ਉਪਰੇਂ ਤਾਂ ਅਸੀਂ 
ਖੁਸ਼-ਪੁਸੰਗ ਹੋਣ ਦਾ ਨਾਟਕੀ ਜਿਹੇ ਢਕਵੰਜ ਰਚਦੇ ਰਹਿੰਦੇ ਹਾਂ, ਪਰ ਇਹ 'ਅੰਦਰੋਂ ਪੈਣ 
ਕੜਵੱਲਾਂ ਤੇ ਉਪਰੋਂ ਬੰਸਰੀ ਵਾਲੇ ਨਾਲ ਗੱਲਾਂ” ਵਾਲੀ ਗੱਲ ਹੀ ਬਣੀ ਪਈ ਹੈ। 

ਦਰਅਸਲ, ਸਾਡਾ ਇਹ ਸਮਾਜਿਕ ਤੰਤਰ-ਮੰਤਰ ਕੁਝ ਇਉਂ ਜਿਹੇ ਬਣਿਆ ਪਿਆ ਹੈ 
ਕਿ ਅਸੀਂ ਸਾਰੇ ਜਿਊਣ ਦੀ ਇੱਛਾ ਤਾਂ ਕਰਦੇ ਹਾਂ, ਪਰ ਸਾਨੂੰ ਜਿਊਣ ਦੀ ਜਾਚ ਨਹੀਂ ਹੈ; 
ਜਿਸ ਕਾਰਨ ਸਾਨੂੰ ਸਭ ਨੂੰ ਜਿਊਣ ਦਾ ਫਿਕਰ ਘੁਣ ਵਾਂਗੂੰ ਖਾ ਰਿਹਾ ਹੈ। ਫਿਰ ਅਸੀਂ ਸਾਰੇ 
ਖ਼ੁਸ਼ੀ ਤਾਂ ਚਾਹੁੰਦੇ ਹਾਂ, ਪਰ ਖ਼ੁਸ਼ ਹੋਣਾ ਨਹੀਂ ਜਾਣਦੇ । ਇਉਂ ਅਸੀਂ ਖ਼ੁਸ਼ੀ ਦਾ ਮਾਹੌਲ ਕਦੇ ਘਟ ਹੀ 
ਸਿਰਜਦੇ ਹਾਂ, ਪਰ ਫਿਰ ਵੀ 'ਸੁਖ-ਅਨੰਦ” ਅਵਸਥਾ ਦੁਨੀਆਂ ਦੇ ਬਜ਼ਾਰਾਂ ਵਿਚ ਭਾਲਦੇ ਫਿਰਦੇ 
ਹਾਂ। ਫਿਰ ਇਹ ਵੀ ਰੱਬ ਲਗਦੀ ਗੱਲ ਹੈ ਕਿ ਖੁਸ਼ੀ ਦੇ ਸੋਮੇ ਮਨ ਅੰਦਰ ਹੀ ਹੁੰਦੇ ਹਨ ਅਤੇ 


112/ ਹਸਦਿਆਂ ਦੇ ਘਰ ਵਸਦੇ 


ਅੰਤਰੀਵ ਤੇ ਸਥਾਈ ਖੁਸ਼ੀ ਕਿਤਾਬੀ ਟੋਟਕਿਆਂ ਤੇ ਚੁਟਕਲਿਆਂ ਵਿਚੋਂ ਨਹੀਂ ਮਿਲਦੀ । 

ਇਸ ਵਾਸਤੇ ਇਉ ਹੀ ਇਹ ਵੀ ਜ਼ਾਹਿਰਾ-ਸੱਚ ਹੈ ਕਿ ਅੱਜ ਕੱਲ੍ਹ ਖੁਸ਼ੀ ਜੇ ਕਿਤੇ 
ਲੱਭਦੀ ਹੈ ਤਾਂ ਮਿਹਨਤ-ਮੁਸ਼ੱਕਤ ਕਰਦੇ ਲੋਕਾਂ ਦੀ ਕੁੱਲੀ ਵਿਚੋਂ ਲੱਭਦੀ ਹੈ, ਜਿੱਥੇ ਗਰੀਬ 
ਨੂੰ ਕੁਝ ਬਹੁਤਾ ਗੁਆਉਣ ਦਾ ਡਰ ਨਹੀਂ ਹੁੰਦਾ । ਸਗੋਂ ਉਸ ਕੋਲ ਸਬਰ-ਸੰਤੋਖ ਹੁੰਦਾ ਹੈ, 
ਜਿਸ ਨੂੰ ਕਿ ਕੋਈ ਚੋਰ ਸੰਨ੍ਹ ਨਹੀਂ ਲਾ ਸਕਦਾ। ਫਿਰ ਗਰੀਬ ਕੋਲ ਪੀਪੇ ਦੇ ਆਟੇ ਤੋਂ 
ਇਲਾਵਾ ਜੋ ਕੁਝ ਥੋੜ੍ਹਾ-ਬਹੁਤਾ ਹੁੰਦਾ ਹੈ ਤਾਂ ਉਹ ਅਕਾਲ ਪੁਰਖਿ ਦਾ ਸ਼ੁਕਰਾਨਾ ਕਰਦਾ 
ਹੋਇਆ, ਬਸ ਸ਼ਾਮ ਨੂੰ ਉਹ ਹੀ ਪਕਾ-ਖਾ ਕੇ ਉਦਰ ਪੂਰਤੀ ਕਰ ਲੈਂਦਾ ਹੈ। ਇਸ ਉਪਰੰਤ 
ਉਹ ਆਪਣੇ ਦੁੱਖਾਂ-ਤਕਲੀਫ਼ਾਂ ਨੂੰ ਭੁਲਾ ਕੇ ਮਨੌਰੰਜਨ ਵਾਸਤੇ ਆਪਣਾ ਖਾਲੀ ਪੀਪਾ 
ਖੜਕਾਉਂਦਾ-ਵਜਾਉਂਦਾ ਹੋਇਆ ਢੋਲੇ ਦੀਆਂ ਲਾਉਂਦਾ ਫਿਰਦਾ ਹੈ। 

ਇਹ ਨਜ਼ਾਰਾ ਸਾਡੇ ਵਿਕਾਸ ਦੀਆਂ ਪ੍ਰਤੀਕ ਸੜਕਾਂ ਤੇ ਇਮਾਰਤਾਂ ਬਣਾਉਣ 
ਮਿਲਦਾ ਹੈ। ਇਹ ਗਰੀਬ ਲੋਕ ਰਾਤ ਨੂੰ ਇਲਾਹੀ ਜਿਹੇ ਸਬਰ ਦੇ ਰੰਗ ਵਿਚ ਰੰਗੇ ਹੁੰਦੇ 
ਹਨ । ਉਦੋਂ ਇਹ ਲੋਕ ਆਪਣੇ ਮੁਸ਼ੱਕਤ ਭਰੇ ਜੀਵਨ ਨੂੰ ਭੁੱਲ-ਭੁੱਲਾ ਕੇ ਬਸ ਦੁਨੀਆਂ ਤੋਂ 
ਬੇਖ਼ਬਰ ਹੋ ਕੇ ਥਾਲੀਆਂ-ਕੌਲੀਆਂ ਨੂੰ ਹੀ ਖੜਤਾਲਾਂ ਤੇ ਛੇਣੇ ਬਣਾ ਲੈਂਦੇ ਹਨ ਅਤੇ ਇਉੱ 
ਆਪਣੀ ਖੁਸ਼ੀ ਦਾ ਪੁਗਟਾਵਾ ਕਰਦੇ ਹਨ। 

ਇਸ ਪ੍ਰਸੰਗ ਵਿਚ ਇਹ ਗੱਲ ਵੀ ਕਰਨੀ ਬਣਦੀ ਹੈ ਕਿ ਕੋਈ ਸ਼ੱਕ ਨਹੀਂ ਕਿ ਅੱਜ 
ਦੀਆਂ ਸਮਾਜਿਕ ਤੇ ਆਰਥਿਕ ਪੁਸਥਿਤੀਆਂ ਵਿਚ ਗਰੀਬੀ ਰੇਖਾ ਤੋ ਹੇਠਾਂ ਰਹਿੰਦੇ 
ਕਰੋੜਾਂ ਲੋਕਾਂ ਨੂੰ ਤਾਂ ਜ਼ਿੰਦਗੀ ਦੀਆਂ ਤਲਖ਼ੀਆਂ ਤੇ ਕੰੜੇ-ਕੁਸੈਲੇ ਤਜਰਬਿਆਂ ਨੇ 
ਅਰਦਾਸਾਂ ਹੀ ਭੁਲਾ ਰੱਖੀਆਂ ਹਨ। ਪਰ ਹੈਰਾਨੀ ਹੁੰਦੀ ਹੈ ਕਿ ਇਸ ਦੇ ਬਾਵਜੂਦ ਵੀ ਉਹ 
ਲੋਕ ਜਦੋਂ ਕਿਤੇ ਰੱਬ ਤੋਂ ਕੁਝ ਮੰਗਦੇ ਹਨ ਤਾਂ ਸਰਬੱਤ ਦਾ ਭਲਾ ਹੀ ਮੰਗਦੇ ਹਨ । ਬੜੇ 
ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਸਾਨੂੰ ਸਭ ਨੂੰ ਹੀ ਸਾਡੇ ਜੀਵਨ ਵਿਚ ਵਧ ਰਹੇ 
ਸੁਆਰਥ ਤੇ ਭ੍ਰਿਸ਼ਟਾਚਾਰ ਨੇ ਤਕਰੀਬਨ-ਤਕਰੀਬਨ ਸਰਬੱਤ ਦੇ ਭਲੇ ਦੀ ਅਰਦਾਸ ਭੁਲਾ 
ਹੀ ਦਿੱਤੀ ਹੈ। ਅੱਜ ਸਰਬੱਤ ਦੇ ਭਲੇ ਦੀ ਗੌਲ ਤਾਂ ਇਕ ਪਾਸੇ ਰਹੀ; ਸਗੋਂ ਸਾਡੇ ਸਮਾਜ 
ਦਾ ਹੰਕਾਰਿਆ ਤੇ ਆਫ਼ਰਿਆ ਹੋਇਆ ਮਾੜਾ ਅਨਸਰ ਤੇ ਅਮੀਰ ਵਰਗ ਰੱਬ ਨੂੰ ਵੀ 
ਭੁਲਿਆ ਖੜ੍ਹਾ ਹੈ। 

ਸਿਤਮ ਇਹ ਹੈ ਕਿ ਗਰੀਬ ਲੋਕਾਂ ਨੂੰ ਖੁਸ਼ ਵੇਖ ਕੇ ਅੱਜ ਦਾ ਅਮੀਰ ਵਰਗ, ਅੱਜ ਦਾ 
ਮੋਹਤਬਰ-ਮੁਰਾਤਬੇਦਾਰ, ਅੱਜ ਦਾ ਬੁੱਧੀਜੀਵੀ ਵਰਗ ਤੇ ਗੱਲ ਕੀ, ਅੱਜ ਦਾ ਅਮੂਮਨ 
ਹਰ ਸ਼ਖਸ ਜੋ ਕਿ ਵਿਖਾਵੇ ਦੀ ਵਡਿਆਈ ਤੇ ਧਨ ਦੀ ਲਾਲਸਾ ਪਾਲ ਰਿਹਾ ਹੈ; ਉਹ 
ਗਰੀਬਾਂ ਨੂੰ ਹਿਕਾਰਤ ਭਰੀ ਨਜ਼ਰ ਨਾਲ ਹੀ ਦੇਖਦਾ ਹੈ । ਸਗੋਂ ਅਸੀਂ ਗਰੀਬਾਂ ਦੇ ਸਬਰ- 
ਸੰਤੁਸ਼ਟੀ ਵਾਲੇ ਜੀਵਨ ਤੋ ਸਬਕ ਲੈ ਕੇ ਆਪਣੀ ਮਾਨਸਿਕ ਦਸ਼ਾ ਸੰਵਾਰਨ ਦੀ 


113/ ਹਸਦਿਆਂ ਦੇ ਘਰ ਵਸਦੇ 


ਬਜਾਏ ਆਪਣੇ ਮੱਥੇ 'ਤੇ ਦੋ-ਚਾਰ ਤਿਊੜੀਆਂ ਹੋਰ ਚਾੜ੍ਹ ਲੈਂਦੇ ਹਾਂ। ਆਮ ਤੌਰ 'ਤੇ 
ਅਮੀਰ ਲੋਕ ਜਦੋਂ ਬੇਮਤਲਬ ਹੀ ਗਰੀਬਾਂ ਨੂੰ ਪਾਣੀ ਪੀ-ਪੀ ਕੇ ਕੋਸਦੇ ਹਨ ਤਾਂ ਇਉਂ 
ਮਹਿਸੂਸ ਹੁੰਦਾ ਹੈ ਕਿ ਜਿਵੇਂ ਅਮੀਰ ਤਬਕਾਇਸ “ਅਣਹੋਏ ਜਿਹੇ ਗਰੀਬ ਸਮਾਜ” ਬਾਰੇ 
ਕਹਿ ਰਿਹਾ ਹੋਵੇ ਕਿ ਇਹ ਗਰੀਬ ਲੋਕ ਅੱਵੇਂ' ਹੀ ਕਿਉ ਸਮਾਜ ਦੇ ਸੰਗੀਨ ਤੇ ਗਮਗੀਨ 
ਮਾਹੌਲ ਵਿਚ ਵਾਧੂ ਤੇ ਬੇਲੋੜੀਆਂ ਖ਼ੁਸ਼ੀਆਂ ਵਾੜ ਰਹੇ ਹਨ। 

ਬੜੇ ਚਿਰ ਦੀ ਗੱਲ ਹੈ ਕਿ ਰਾਜ ਕਪੂਰ ਨੇ ਇਕ ਫਿਲਮ 'ਸ਼੍ੀ 420" ਬਣਾਈ ਸੀ। 
ਉਸ ਵਿਚ ਅਮੀਰਾਂ ਦੀ ਗਰੀਬਾਂ ਪ੍ਰਤੀ ਮਾਨਸਿਕਤਾ ਦਾ ਹੂ-ਬ-ਹੂ ਚਿਤਰਣ ਕੀਤਾ 
ਗਿਆ ਸੀ ਕਿ ਇਕ ਕਰੋੜਪਤੀ ਸੇਠ ਕਰੋੜੀ ਮੱਲ ਨੂੰ ਉਸ ਦੇ ਮਹਿਲ-ਨੁਮਾ ਘਰ ਦੇ ਥੱਲੇ 
ਵੱਸਦੀ ਬਸਤੀ ਦੀ ਖ਼ੁਸ਼ੀ ਰਾਸ ਨਹੀਂ ਸੀ ਆਉਂਦੀ । ਉਹ ਸਗੋਂ ਉਨ੍ਹਾਂ ਕਾਮਿਆਂ ਦੇ ਨਾਚ- 
ਗਾਣੇ ਨੂੰ ਸਿਰਦਰਦੀ ਹੀ ਸਮਝਦਾ ਸੀ ਤੇ ਹਰ ਵੇਲੇ ਉਨ੍ਹਾਂ ਨੂੰ ਬੇਮਤਲਬ ਹੀ ਪਾਣੀ ਪੀ- 
ਪੀ ਕੋਸਦਾ ਰਹਿੰਦਾ ਸੀ। 

ਬਸ ਬਿਲਕੁਲ ਕਰੋੜੀ ਮਲ ਸੇਠ ਵਾਂਗ ਅੱਜ-ਕੱਲ੍ਹ ਅਜਿਹੀ ਹੀ ਅਵਸਥਾ ਸਾਡੀ 
ਸਭ ਦੀ ਬਣੀ ਹੋਈ ਹੈ, ਜਿਸ ਨਾਲ ਸਮੁੱਚੇ ਸਮਾਜ ਵਿਚ ਅਮੀਰ ਤੇ ਗਰੀਬ ਦਾ ਪਾੜਾ 
ਵਧਦਾ ਜਾ ਰਿਹਾ ਹੈ। ਅੱਜ ਦੌਲਤ ਨਾਲ ਮਾਲੋ-ਮਾਲ ਅਮੀਰ ਸਮਾਜ ਤੇ ਰਾਜਭਾਗ ਕਰ 
ਰਿਹਾ ਰਾਜਨੀਤਿਕ ਤੇ ਪ੍ਰਸ਼ਾਸਨਿਕ ਵਰਗ ਮੁੱਖ ਤੌਰ 'ਤੇ ਆਪਣੇ ਮੱਥੇ ਦੀ ਤਿਊੜੀਆਂ 
ਕਰਕੇ ਜਾਣਿਆ ਜਾਂਦਾ ਹੈ। ਇਸ ਤੋਂ ਇਹ ਹੀ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ 
ਹੈ ਕਿ ਮਨੁੱਖ ਦੇ ਮੱਥੇ 'ਤੇ ਜਿੰਨੀਆਂ ਵੱਧ ਡੂੰਘੀਆਂ ਤਿਊੜੀਆਂ ਹੋਣਗੀਆਂ, ਉਸ ਬੰਦੇ 
ਦਾ ਉਨ੍ਹਾਂ ਹੀ ਬੁਲੰਦ ਮੁਕਾਮ ਤੇ ਦਬਦਬਾ ਹੋਵੇਗਾ। ਜਦੋਂ ਕਿ ਸਾਡੇ ਵੇਦਾਂਤ ਮੱਤ 
ਅਨੁਸਾਰ ਤਾਂ ਸਮਾਜ ਦੇ ਅਜਿਹੇ ਭਾਗਸ਼ਾਲੀ ਵਿਅਕਤੀਆਂ ਦੇ ਮੱਥੇ ਉੱਤੇ ਭਾਗ ਦੀ 
ਲਕੀਰ ਬਹੁਤ ਲੈਮੀ ਹੋਣੀ ਚਾਹੀਦੀ ਹੈ । 

ਇਸ ਪ੍ਰਸੰਗ ਵਿਚ ਸਾਡੇ ਚੇਤੰਨ ਤੇ ਬੰਧਿਕ ਵਿਕਾਸ ਦੇ ਅਲੈਬਰਦਾਰ ਬੁੱਧੀਜੀਵੀ 
ਵਰਗ ਦਾ ਵੀ ਇਹੋ-ਜਿਹਾ ਹਾਲ ਹੀ ਹੈ । ਬੁੱਧੀਜੀਵੀ ਸ਼ਾਇਦ ਇਸ ਲਈ ਨਹੀਂ ਹਸਦੇ ਕਿ 
ਉਨ੍ਹਾਂ ਦੀ ਸਾਰੀ ਵਿਦਵਤਾ ਕਿਤੇ ਮੁੰਹ ਰਾਹੀਂ ਨਿਕਲ ਕੇ ਬਾਹਰ ਹੀ ਨਾ ਡਿੱਗ ਪਏ । ਹੁਣ 
ਖ਼ਾਸ ਕਰਕੇ ਜਦੋਂ ਤੋਂ ਵੇਦਾਂਤ ਦੀ ਥਾਂ ਮਾਇਆਵਾਦ ਆ ਗਿਆ ਹੈ ਤਾਂ ਮੱਥੇ ਦੀਆਂ 
ਰੇਖਾਵਾਂ ਦੀ ਥਾਂ ਲਕੀਰਾਂ ਤੇ ਤਿਊੜੀਆਂ ਨੇ ਲੈ ਲਈ ਹੈ । ਹੁਣ ਤਾਂ ਮੱਥੇ ਦੀਆਂ ਤਿਊੜੀਆਂ 
ਤੇ ਚਿਹਰੇ ਦੀਆਂ ਝੁਰੜੀਆਂ ਹੀ ਸਾਡੇ ਸਭ ਦੇ ਭਾਗ ਤੇ ਕਰਮ-ਕਿਸਮਤ ਦੀ ਪਹਿਚਾਣ 
ਬਣ ਗਈਆਂ ਹਨ। ਬਸ, ਇਨ੍ਹਾਂ ਲਕੀਰਾਂ ਦੀ ਭਰਮਾਰ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਇਹ 
ਸਾਡਾ ਮੱਥਾ ਨਾ ਹੋਵੇ, ਸਗੋਂ ਬਠਿੰਡੇ ਦਾ ਰੇਲਵੇ ਜੰਕਸ਼ਨ ਹੋਵੇ । 

ਪਰ ਅਫ਼ਸੋਸ ਦੀ ਗੱਲ ਹੈ ਅੱਜ ਸਾਡਾ ਸਮਾਜ ਤੇ ਸਭਿਆਚਾਰ ਪਦਾਰਥਵਾਦੀ 
ਤਰੱਕੀ ਤੇ ਜੀਵਨ ਜਾਚ ਦੀਆਂ ਨਵੀਆਂ-ਨਵੀਆਂ ਫਿਜ਼ਾਵਾਂ ਵਿਚੋਂ ਲੰਘਦਾ ਹੋਇਆ। 


114/ ਹਸਦਿਆਂ ਦੇ ਘਰ ਵਸਦੇ 


ਹਾਸੇ-ਖੇੜੇ ਤੋਂ ਸੱਖਣਾ ਹੁੰਦਾ ਜਾ ਰਿਹਾ ਹੈ। ਬੇਸ਼ਕ ਹੱਸਣ-ਖੇਡਣ ਦੀ ਸਰੀਰਕ ਲੋੜ ਨੂੰ 
ਕੌਈ ਵੀ ਨਹੀਂ ਝੁਠਲਾ ਸਕਦਾ। ਹਰ ਡਾਕਟਰ ਆਪਣੇ ਹਰ ਮਰੀਜ਼ ਨੂੰ ਹੱਸਣ ਤੇ ਸੈਰ 
ਕਰਨ ਦੀ ਹਦਾਇਤ ਕੋਈ ਵੀ ਦਵਾਈ ਦੇਣ ਤੋਂ ਪਹਿਲਾਂ ਦਿੰਦਾ ਹੈ। ਇਸ ਲਈ ਸੈਂਕੜੇ 
ਲੌਕ ਪਾਰਕਾਂ ਵਿਚ ਜਾ ਕੇ ਨਕਲੀ ਜਿਹੀ ਹਾ-ਹਾ ਕਰਦੇ ਹਨ। ਚਲੋ ! ਇਸ ਨਾਂ-ਮਾਤਰ 
ਹਾਸੇ ਨਾਲ ਆਨੇ-ਬਹਾਨੇ ਫੇਫੜਿਆਂ ਦੀ ਮਸਨੂਈ ਜਿਹੀ ਕਸਰਤ ਹੋ ਜਾਂਦੀ ਹੈ । ਬੇਸ਼ੱਕ 
ਉਨ੍ਹਾਂ ਦੇ ਚਿਹਰੇ `ਤੇ ਇਸ ਤਰ੍ਹਾਂ ਨਾ ਕੋਈ ਖੁਸ਼ੀ ਆਉਂਦੀ ਤੇ ਨਾ ਹੀ ਇਸ ਨੂੰ ਹੱਸਣਾ 
ਕਿਹਾ ਜਾ ਸਕਦਾ ਹੈ। ਖੈਰ! ਇਸ ਵਿਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਸੱਜਣਾਂ ਦੀਆਂ 
ਸਰਕੱਸ ਦੇ ਜੋਕਰਾਂ ਵਾਂਗ ਕੀਤੀਆਂ ਹਾਸੋਹੀਣੀਆਂ ਹਰਕਤਾਂ ਨੂੰ ਦੇਖ ਕੇ ਰੱਬ ਦੇ ਕੁੱਝ ਖੁਸ਼ 
ਤਬੀਅਤ ਬੰਦੇ ਜ਼ਰੂਰ ਹੱਸਣ ਦਾ ਅਨੰਦ ਲੈ ਲੈਂਦੇ ਹਨ। 

ਬਸ ਅਸੀਂ ਸਾਰੇ ਹੀ ਇਕ ਚੁੱਪ ਜਿਹੀ ਗੰਭੀਰਤਾ ਨੂੰ ਇਉ ਗਲ ਨਾਲ ਲਾ ਕੇ 
ਵਿਚਰਦੇ ਹਾਂ ਕਿ ਸਾਡੇ ਮੱਥੇ ਦੀਆਂ ਤਿਊੜੀਆਂ ਤੋਂ ਇਕ ਘੁਟਣ ਤੇ ਪ੍ਰੇਸ਼ਾਨੀ ਜਿਹੀ ਦਾ 
ਅਹਿਸਾਸ ਪੈਦਾ ਹੋਵੇ ਅਤੇ ਦੇਖਣ ਵਾਲਿਆਂ ਨੂੰ ਇਉਂ ਲੱਗੇ ਕਿ ਵਿਅਕਤੀ-ਵਿਸ਼ੇਸ਼ਾਂ ਦੇ 
ਮੁੰਹ ਵਿਚ ਹਰ ਵੇਲੇ ਹਰੀ ਮਿਰਚ ਦੀ ਕੁੜੱਤਣ ਦਾ ਹੋਣਾ ਲਾਜ਼ਮੀ ਹੈ। ਹੁਣ ਤਾਂ ਸਾਡੀ 
ਹਾਲਤ ਇਕੋ ਤੱਕ ਜਾ ਪਹੁੰਚੀ ਹੈ ਕਿ ਮਨੋ-ਵਿਗਿਆਨੀ ਤੇ ਡਾਕਟਰ ਅਜਿਹੇ ਸੱਜਣਾਂ ਨੂੰ 
ਪਹਿਲਾ ਸੁਆਲ ਇਹ ਪੁੱਛਦੇ ਹਨ ਕਿ ਜਨਾਬ ਕੀ ਤੁਹਾਨੂੰ ਪਹਿਲਾਂ ਕਬਜ਼ ਹੋਈ ਸੀ ਕਿ 
ਤਿਉੜੀਆਂ ਪਿਛੇ ਗੁੱਝੇ ਕਾਰਨਾਂ ਕਰਕੇ ਤੁਹਾਨੂੰ ਕਬਜ਼ ਰਹਿੰਦੀ ਹੈ। ਅਜਿਹੇ ਕਈ ਸੱਜਣ 
ਹੁੰਦੇ ਹਨ ਕਿ ਜਿਨ੍ਹਾਂ ਨੂੰ ਅੱਜ ਤੱਕ ਕਿਸੇ ਨੇ ਕਦੇ ਹੱਸਦੇ ਨਹੀਂ ਵੇਖਿਆ। ਸਗੋਂ ਲੋਕ ਅਜਿਹੇ 
ਸੱਜਣਾਂ ਬਾਰੇ ਸੱਚੀਆਂ ਹੀ ਸ਼ਰਤਾਂ ਲਾਉਂਦੇ ਹਨ ਕਿ ਉਨ੍ਹਾਂ ਦੇ ਤਾਂ ਟੱਬਰ ਨੂੰ ਵੀ ਕਿਸੇ ਨੇ 
ਕਦੇ ਹੱਸਦੇ ਨਹੀਂ ਵੇਖਿਆ। 

ਅੱਜ ਤੱਕ ਜਿਵੇਂ ਇਹ ਭੰਬਲਭੂਸਾ ਪਿਆ ਹੋਇਆ ਹੈ ਕਿ ਪਹਿਲਾਂ ਕੀ ਮੁਰਗੀ ਆਈ 
ਸੀ ਕਿ ਆਂਡਾ ਆਇਆ ਸੀ। ਬਿਲਕੁਲ ਉਸ ਤਰ੍ਹਾਂ ਹੀ ਅਜਿਹੀ ਬਿਮਾਰ-ਮਾਨਸਿਕਤਾ ਦੇ 
ਸੱਜਣਾਂ ਕੋਲ ਡਾਕਟਰਾਂ ਦੇ ਸਵਾਲ ਦਾ ਕੋਈ ਜਵਾਬ ਨਹੀਂ ਹੁੰਦਾ। ਨਿਰਸੰਦੇਹ ਇਨ੍ਹਾਂ 
ਬੇਮਤਲਬ ਫ਼ਿਕਰਾਂ ਦੇ ਮਾਰੇ ਬੰਦਿਆਂ ਦੇ ਮਰਜ਼ ਦੀ ਦਵਾ ਬਸ ਆਪਣੇ ਤੋਂ ਹੇਠਾਂ ਕਰੋੜਾਂ 
ਗਰੀਬ ਲੋਕਾਂ ਕੋਲੋਂ ਮਿਲ ਸਕਦੀ ਹੈ, ਜਿਹੜੇ ਕਿ ਫ਼ੱਕਰਗੀਰੀ ਵਿਚ ਰਹਿੰਦੇ ਵੀ ਇਨ੍ਹਾਂ ਨੂੰ 
ਹਮਦਰਦੀ ਵਜੋ ਇਹ ਕਹਿ ਸਕਣ ਕਿ “ਆ ਮੈਂ ਤੇਰੇ ਮੱਥੇ ਤੇ ਲਿਖ ਦਿਆਂ ਆਪਣੀ 
ਤਕਦੀਰ; ਤਾਂ ਕਿ ਤੇਰੇ ਹੌਕਿਆਂ-ਹਾਵਿਆਂ ਦੀ ਤਾਬ ਮੱਠੀ ਪੈ ਜਾਵੇ”। 

ਜਦੋਂ ਅਜਿਹੀ ਗਹਿਰ-ਗੰਭੀਰ ਚੁੱਪ ਦੇ ਘਾਇਲ ਇਹ ਚੁਪੀਤੜੇ ਸੱਜਣ ਆਪਣੇ 
ਦੋੌਸਤਾਂ-ਮਿੱਤਰਾਂ ਨਾਲ ਹੱਸਣ ਤੇ ਖੁਸ਼ੀਆਂ ਸਾਂਝੀਆਂ ਕਰਨ ਤੋਂ ਪੱਛੜ ਜਾਂਦੇ ਹਨ ਤਾਂ 
ਫਿਰ ਇਹ ਇਕ ਸਮਾਜਿਕ ਕਰੀਨੇ “ਸਾਈਲੈਂਸ ਇਜ਼ ਗੋਲਡਨ” ਭਾਵ ਇਕ ਚੁੱਪ ਸੌ ਸੁੱਖ 


115/ ਹਸਦਿਆਂ ਦੇ ਘਰ ਵਸਦੇ 


ਦਾ ਸਹਾਰਾ ਲੈਂਦੇ ਹਨ । ਜਦੋਂ ਕਿ ਸੱਚ ਤਾਂ ਇਹ ਹੈ ਕਿ “ਇਕ ਚੁੱਪ ਸੌ ਸੁੱਖ ਦੀ ਕਹਾਵਤ 
ਵਾਲੀ ਸੰਜੀਦਗੀ ਉਥੇ ਢੁਕਦੀ ਹੈ ਕਿ ਜਦੋਂ ਕੋਈ ਆਦਮੀ ਕਿਤੇ ਮੁਰਖ-ਮੰਡਲੀ ਵਿਚ 
ਫਸ ਜਾਵੇ; ਨਾ ਕਿ ਬੰਦਾ ਹਰ ਸਮੇਂ ਦੰਦਾਂ ਥੱਲੇ ਇਉਂ ਜੀਭ ਦੇਈ ਰੱਖੇ ਕਿ ਜਿਵੇਂ ਦੰਦਲ 
ਪਈ ਹੋਵੇ । ਬੱਸ ਬਹੁਤੇ ਬੰਦੇ ਤਾਂ ਮੂੰਹ ਵਿਚ ਬਿਨਾਂ ਮਤਲਬ ਹੀ ਕੌੜੀ ਮਿਰਚ ਪਾਈ ਫਿਰਦੇ 
ਹਨ ਤੇ ਕੁੜੱਤੜ ਨਾਲ ਭਰੇ ਕੌੜਾ ਹੀ ਬੋਲਦੇ ਹਨ। 

ਵੈਸੇ ਇਹ ਵੀ ਕੁਦਰਤ ਦੀ ਵਿਡੰਬਣਾ ਹੀ ਹੈ ਕਿ ਪਹਿਲੀ ਗੱਲ ਤਾਂ ਹਰ ਕਿਸੇ ਨੂੰ 
ਹੱਸਣਾ ਨਹੀਂ ਆਉਂਦਾ ਤੇ ਫਿਰ ਹੋਰ ਵੀ ਥੋੜ੍ਹੇ ਲੋਕਾਂ ਵਿਚ ਹੱਸਣ ਦੀ ਰਮਜ਼ ਤੇ ਤਨਜ਼ ਨੂੰ 
ਸਮਝਣ ਦੀ ਤੌਫ਼ੀਕ ਹੁੰਦੀ ਹੈ। ਇਸ ਪ੍ਥਾਇ ਮਸ਼ਹੂਰ ਹੈ ਕਿ ਇਕ ਵਾਰੀ ਚਿੜੀਆਘਰ ਵਿਚ 
ਸਾਰੇ ਜਾਨਵਰ ਹੱਸ ਰਹੇ ਸਨ ਤੇ ਇਕ “ਮਸਤ-ਮੌਲਾ” ਜਿਹਾ ਜਾਨਵਰ ਚੁੱਪ ਕਰ ਕੇ ਖੜ੍ਹਾ 
ਸੀ। ਦੂਜੇ ਦਿਨ ਸਾਰੇ ਜਾਨਵਰ ਚੁੱਪ ਖੜ੍ਹੇ ਸਨ ਤਾਂ ਉਹ ਗਧੀੜ ਹੱਸੀ ਜਾ ਰਿਹਾ ਸੀ। 
ਪੁੱਛਣ 'ਤੇ ਪਤਾ ਲੱਗਾ ਕਿ ਕੱਲ੍ਹ ਵਾਲੀ ਹਾਸੇ ਦੀ ਗੱਲ ਉਸ ਨੂੰ ਅੱਜ ਸਮਝ ਆਈ ਸੀ। 

ਨਿਰਸੰਦੇਹ ਸਾਡਾ ਸਮਾਜ ਨਵੀਂ-ਨਵੀਂ ਪਾਪਤ ਕੀਤੀ ਦੌਲਤ ਦੀ ਅਮੀਰੀ ਦੇ ਦੌਰ 
ਵਿਚੋਂ ਲੰਘ ਰਿਹਾ ਹੈ। ਇਸ ਵਾਸਤੇ ਹੁਣ ਸਦਾਚਾਰ ਦੀ ਸਰਦਾਰੀ ਤੇ ਦਿਲ ਦੀ ਅਮੀਰੀ 
ਕਿਤੇ-ਕਿਤੇ ਹੀ ਵੇਖਣ ਨੂੰ ਮਿਲਦੀ ਹੈ। ਇਸ ਲਈ ਹੁਣ ਕੁਦਰਤੀ ਹਾਸੇ-ਖੇੜੇ ਅਲੋਪ 
ਹੋਰਹੇ ਹਨ, ਸਗੋਂ ਹੁਣ ਦਾ ਸਮਾਜ ਅੱਜ-ਕੱਲੂ ਖੁੱਲ੍ਹ ਕੇ ਹੱਸਣ ਤੇ ਬੋਲਣ ਨੂੰ ਫੋਕੇ- 
ਫਿਕਲੇ ਚੱਜ-ਆਚਾਰਾਂ ਦੀ ਖਿਲਾਫਵਰਜ਼ੀ ਦਾ ਫਤਵਾ ਵੀ ਦਿੰਦਾ ਹੈ। 

ਖੈਰ! ਮੈਂ ਨਾ ਮਾਨੂੰ” ਜਿਹੀ ਅੜੀ ਦੇ ਮਾਲਕ ਬਨਾਵਟੀ ਜਿਹੇ ਬੰਦਿਆਂ ਵੱਲੋਂ _ਖਿੜ- 
ਖਿੜਾ ਕੇ ਹੱਸਣ ਵਾਸਤੇ “ਦੰਦ ਨਾ ਕੱਢਣ” ਦਾ ਤਰਕ ਬੜਾ ਹੀ ਤਰਕਹੀਣ ਜਾਪਦਾ ਹੈ। 
ਇਹ “ਗਧੀ ਦੇ ਖੇਤ ਚਰਨ ਤੇ ਨਾਲੇ ਦੁਲੱਤੀ ਮਾਰਨ” ਵਾਂਗੂੰ ਹੈ, ਜਿਸ ਦਾ ਕਿ ਭਾਵ ਇਹ ਹੈ 
ਕਿ ਜਿਵੇਂ ਕੋਈ ਗਲਤੀ ਵੀ ਕਰ ਲਵੇ ਤੇ ਨਾਲ ਹੀ ਆਪਣੀ ਧੈਂਸ ਨਾ ਛੱਡੇ। ਇਸ ਦੇ ਉਲਟ 
ਸਗੋਂ ਰੱਬ ਲੱਗਦੀ ਗੱਲ ਤਾਂ ਇਹ ਹੈ ਕਿ ਹੱਸਣ-ਹਸਾਉਣ ਜਾਂ ਮੁਸਕਰਾਉਣ ਦੀ ਕਲਾ ਤੋਂ 
ਅਣਭਿੱਜ ਰੇਂਦੂ ਤੇ ਮੁਰਝਾਏ ਚਿਹਰੇ ਖ਼ੁਦ ਕੁਦਰਤ ਤੇ ਕੁਦਰਤੀ ਫ਼ਿਜ਼ਾਵਾਂ ਦੀ ਉਲੈਘਣਾ 
ਕਰ ਰਹੇ ਹੁੰਦੇ ਹਨ। 

ਸੰਸਾਰ ਭਰ ਦੇ ਲੋਕਾਂ ਦਾ ਇਹ ਮੰਨਣਾ ਹੈ ਕਿ ਖੁਸ਼ੀ ਵੰਡਣ ਨਾਲ ਵਧਦੀ ਹੈ ਤੇ ਦੁੱਖ 
ਸਾਂਝਾ ਕਰਨ ਨਾਲ ਘਟਦਾ ਹੈ। ਇਸ ਸਬੰਧ ਵਿਚ ਇਕ ਅਮਰੀਕਨ ਵਿਦਵਾਨ ਲੇਖਿਕਾ 
ਅਐਲਾ ਵੀਲਰ ਵਿਲਕੰਕਸ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਹੱਸਦੇ ਹੋ ਤਾਂ ਦੁਨੀਆਂ 
ਤੁਹਾਡੇ ਨਾਲ ਹਸਦੀ ਹੈ ਤੇ ਜਦੋਂ ਤੁਸੀਂ ਰੋਂਦੇ ਹੋ ਤਾਂ ਤੁਸੀਂ ਇਕੱਲੇ ਹੀ ਰੋਂਦੇ ਹੋ। ਲਿਉ 
ਟਾਲਸਟਾਏ ਜਿਹੇ ਵਿਦਵਾਨ ਚਿੰਤਕ ਦਾ ਕਹਿਣਾ ਹੈ ਕਿ “ਇਸ ਸੰਸਾਰ ਵਿਚ ਸਾਰੇ 
ਪਰਿਵਾਰ ਖੁਸ਼ ਤਾਂ ਇਕੋ ਜਿਹੇ ਹੀ ਤਰੀਕੇ ਨਾਲ ਹੁੰਦੇ ਹਨ, ਪਰ ਉਹ ਉਦਾਸ ਆਪੋ- 
ਆਪਣੇ ਢੰਗ-ਤਰੀਕੇ ਨਾਲ ਹੁੰਦੇ ਹਨ”। ਇਹ ਬਿਲਕੁਲ ਠੀਕ ਹੈ ਕਿ ਅਸੀਂ ਕਿਸੇ ਵੀ 


116/ ਹਸਦਿਆਂ ਦੇ ਘਰ ਵਸਦੇ 


ਖ਼ੁਸ਼ੀ ਦੇ ਸਬੱਬ ਨਾਲ ਖੁਸ਼ ਤੇ ਪ੍ਰਸੰਨ ਹੋ ਜਾਂਦੇ ਹਾਂ, ਪਰ ਸਾਡੀ ਉਦਾਸੀ ਤੇ ਗਮੀ ਦੇ ਸਾਡੇ 
ਆਪਣੇ ਹੀ ਕਾਰਣ ਹੁੰਦੇ ਹਨ। ਇਥੋਂ ਤੱਕ ਕਿ ਕਈ ਲੋਕ ਤਾਂ ਜ਼ਿੰਦਗੀ ਵਿਚ ਬੇਮਤਲਬ 
ਹੀ ਉਦਾਸੀ ਤੇ ਗਮਗੀਨੀ ਦਾ ਰਾਹ ਫੜ ਲੈਂਦੇ ਹਨ। 

ਜ਼ਾਹਿਰ ਹੈ ਕਿ ਸਾਡੀਆਂ ਖੁਸ਼ੀਆਂ ਦੇ ਪਿਛੇ ਸਾਡੀ ਚੜ੍ਹ ਦੀ ਕਲਾ ਤੇ ਚਾਵਾਂ- 
ਉਮੰਗਾਂ ਦਾ ਪੁਗਟਾਵਾ ਹੁੰਦਾ ਹੈ। ਇਸ ਦੇ ਉਲਟ ਸਾਡੇ ਰੋਣਿਆਂ-ਧੋਣਿਆਂ ਪਿਛੇ 
ਸਾਡੀ ਢਹਿੰਦੀ ਕਲਾ ਤੇ ਦਿਲਗੀਰ ਮਾਨਸਿਕਤਾ ਹੁੰਦੀ ਹੈ । ਬੇਸ਼ੱਕ ਕੁਝ ਇਉ ਜਿਹੇ 
ਹੀ ਸਾਡੇ ਵਰਤਮਾਨ ਸਮਾਜ ਦੀ ਹਾਸੇ-ਖੇੜੇ ਪ੍ਰਤੀ ਉਦਾਸੀਨਤਾ ਅੱਜ-ਕੱਲ੍ਹ ਸਪਸ਼ਟ 
ਦਿਸਦੀ ਹੈ। ਤਕਰੀਬਨ ਤਕਰੀਬਨ ਹਰ ਆਦਮੀ ਕਿਸੇ ਨਾ ਕਿਸੇ ਮਾਨਸਿਕ ਪ੍ੇਸ਼ਾਨੀ 
ਕਰਕੇ ਕਿਸੇ ਤਣਾਅ ਵਿਚ ਗਰੱਸਿਆ ਹੋਇਆ ਨਜ਼ਰ ਆਉਂਦਾ ਹੈ। ਇਹ ਵੀ ਸੱਚ ਹੈ ਕਿ 
ਜਿਡਾ ਵੱਡਾ ਸਿਰ ਭਾਵ ਜਿਡਾ ਵੱਡਾ ਮੁਰਾਤਬਾ ਉਸ ਤੋਂ ਵੀ ਵੱਡੀ ਸਿਰਦਰਦੀ ਸਿਰ 'ਤੇ 
ਤਾਜ ਦੇ ਕੰਡਿਆਂ ਵਾਂਗੂੰ ਚੁਭਦੀ ਰਹਿੰਦੀ ਹੈ। 

ਇਹ ਹੀ ਕਾਰਨ ਹੈ ਕਿ ਅੱਜ-ਕੱਲ੍ਹ ਬਾਹਰੀ ਰੁਪ ਵਿਚ ਚੰਗੇ ਭਲੇ ਖਾਂਦੇ-ਪੀਂਦੇ ਭੱਦਰ 
ਪੁਰਸ਼ ਡਾਕਟਰਾਂ ਨੂੰ ਅੰਦਰ ਵੜ ਕੇ ਆਪਣੀਆਂ ਸਾਈਕ ਸੈਮੇਟਿਕ ਬੀਮਾਰੀਆਂ ਦੇ ਲੱਛਣ 
ਇਉ ਗੁਪਤੀ ਜਿਹੇ ਤਰੀਕੇ ਨਾਲ ਦਸਦੇ ਹਨ ਕਿ ਜਿਵੇਂ ਕਿ ਕੋਈ ਗੁਪਤ-ਰੋਗ ਲੱਗਾ 
ਹੋਵੇ । ਸਾਡੀ ਅਜਿਹੀ ਪੁਸਿਥਤੀ ਦੇ ਪ੍ਥਾਇ ਥਾਮਸ ਹਾਰਡੀ ਦਾ ਕਹਿਣਾ ਹੈ ਕਿ “ਦਰਦ ਤੇ 
ਦੁਖਾਂਤ ਨਾਲ ਭਰੇ ਮਨੁੱਖੀ ਜੀਵਨ ਵਿਚ ਖੁਸ਼ੀ ਤਾਂ ਕਦੇ-ਕਦਾਈ' ਵਾਪਰਣ ਵਾਲੀ ਘਟਨਾ 
ਹੈ”। ਅਜਿਹੀ ਉਦਾਸੀਨ ਬਿਰਤੀ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਆਦਮੀ ਸਾਰੀ ਉਮਰ 
ਰੋਂਦਾ ਰਹਿੰਦਾ ਹੈ ਅਤੇ ਕਿਤੇ ਭੁਲ-ਭੁਲੇਖੇ ਹੀ ਉਹ ਹਸਦਾ ਹੈ। 

ਬੇਸ਼ੱਕ ਹਾਰਡੀ ਦੇ ਇਸ ਵਿਦਵਤਾ ਭਰਪੂਰ ਅਨੁਭਵ ਵਿਚ ਸ਼ੱਕ ਦੀ ਗੁੰਜਾਇਸ਼ ਬੜੀ 
ਘੱਟ ਹੈ, ਪਰ ਇਸ ਦੁਨਿਆਵੀ ਪ੍ਰਸਥਿਤੀ ਦਾ ਤੋੜ ਬਾਬੇ ਨਾਨਕ ਨੇ “ਅੰਜਣ ਮੇੱ 
ਨਿਰੰਜਣ ਰਹੀਏ” ਜਿਹੀ ਜੀਵਨ ਸੇਧ ਦੁਆਰਾ ਦਿੱਤਾ ਹੈ। ਇਸ ਬਰਕਤ ਭਰੀ ਬਖਸ਼ੀਸ਼ੀ 
ਨਸੀਹਤ ਦਾ ਭਾਵ ਇਹ ਹੈ ਕਿ ਦੁਨੀਆਂਦਾਰੀ ਦੇ ਝਗੜੇ-ਝਮੇਲਿਆਂ ਵਿਚ ਰਹਿੰਦੇ ਹੋਏ 
ਵੀ ਮਨੁੱਖ ਨੂੰ ਮਾਨਸਿਕ ਤੌਰ `ਤੇ ਅਲਿਪਤ ਤੇ ਪ੍ਰਸੰਨ ਰਹਿਣਾ ਚਾਹੀਦਾ ਹੈ। 

ਖੈਰ! ਦੁਨੀਆਂ ਦੀਆਂ ਸਿਰੇ ਦੀਆਂ ਅੰਤ ਦੀਆਂ ਤਹਿਜ਼ੀਬ ਯਾਫਤਾ ਕੌਮਾਂ ਹੰਸੂ- 
ਹੰਸੂ ਕਰਦੇ ਚਿਹਰਿਆਂ ਕਰਕੇ ਜ਼ਿਆਦਾ ਜਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਖ਼ੁਸ਼ੀ ਦਾ 
ਮੁੱਢਲਾ ਸਰੋਤ ਆਰਥਿਕ ਖੁਸ਼ਹਾਲੀ ਦੀ ਬਜਾਏ ਉਨ੍ਹਾਂ ਦੀ ਮਾਨਸਿਕ ਅਵਸਥਾ ਹੁੰਦੀ 
ਹੈ। ਜਪਾਨ ਵਰਗੇ ਮੁਲਕ ਨੇ ਦੂਜੀ ਸੰਸਾਰ ਜੰਗ ਸਮੇਂ ਧਰਤੀ ਤੋਂ ਨੇਸਤੋ-ਨਾਬੂਦ ਹੋਣ 
ਦੀ ਹੱਦ 'ਤੇ ਪੁੱਜ ਕੇ ਵੀ ਮੁਸਕਰਾਉਣ ਦੀ ਰੱਬੀ ਦਾਤ ਨੂੰ ਨਹੀਂ ਭੁਲਾਇਆ। ਤਕਰੀਬਨ 
ਸਾਰੇ ਯੂਰਪ, ਕੈਨੇਡਾ, ਅਮਰੀਕਾ ਤੇ ਖਾਸ ਤੌਰ 'ਤੇ ਜਾਪਾਨ ਵਿਚ ਸੜਕ 'ਤੇ ਜਾਂਦਾ ਜੇ 
ਕੋਈ ਵਿਅਕਤੀ ਸਾਹਮਣੇ ਤੋਂ ਆਉਂਦੇ ਆਦਮੀ ਨੂੰ ਵੇਖ ਕੇ ਚਿਹਰੇ 'ਤੇ ਮੁਸਕਾਨ ਨਾ 


117/ ਹਸਦਿਆਂ ਦੇ ਘਰ ਵਸਦੇ 


ਲਿਆਵੇ ਜਾਂ ਮੁਸਕਰਾਹਟ ਦਾ ਜਵਾਬ ਮੁਸਕਰਾ ਕੇ ਨਾ ਦੇਵੇ ਤਾਂ ਇਸ ਨੂੰ ਬਦਸ਼ਗਨੀ 
ਮੰਨਿਆ ਜਾਂਦਾ ਹੈ। 

ਜਦੋਂ ਕਿ ਅਸੀਂ ਆਪਣੇ ਪੁਰਾਤਨ ਸਭਿਆਚਾਰ ਅਤੇ ਵਿਰਸੇ ਦੀਆਂ ਟਾਹਰਾਂ ਮਾਰਨ 
ਤਾਂ ਨਹੀਂ ਥੱਕਦੇ, ਪਰ ਅੱਜ ਅਸੀਂ ਆਪਣੇ ਰੇਂਦੂ ਅਤੇ ਮੁਰਝਾਏ ਚਿਹਰਿਆਂ ਦੀ ਬਦੌਲਤ 
ਨਵੀਂ ਰੌਸ਼ਨੀ ਦੇ ਨਵੇਂ ਤਹਿਜ਼ੀਬ-ਯਾਫਤਾ ਬਸ਼ਰ ਕਹਾਉਂਦੇ ਹੋਏ, ਅਖੌਤੀ ਵਿਦਵਤਾ ਦੇ 
ਮਥੌਟੇ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਾਂ। ਜਦੋਂ ਕਿ ਸਾਡੀ ਸੰਸਕ੍ਰਿਤੀ ਦੀ ਅਮੀਰ 
ਵਿਰਾਸਤ ਦੀ ਤਰਜਮਾਨੀ ਤਾਂ ਇਸ ਤੋ ਉਲਟ, “ਹੱਸਦਿਆਂ ਦੇ ਘਰ ਵਸਦੇ” ਦੀ 
ਲਕੋਕਤੀ ਤੋਂ ਹੁੰਦੀ ਹੈ, ਪਰ ਅਸੀਂ ਤਾਂ ਹਾਸਿਆਂ-ਖੇੜਿਆਂ ਨੂੰ ਆਪਣੇ ਨੇੜੇ ਢੁੱਕਣ ਹੀ 
ਨਹੀਂ ਦਿੰਦੇ। ਇਸ ਵਾਸਤੇ ਸਾਨੂੰ ਆਪਣੇ ਪੰਜਾਬ ਦੇ ਅਮੀਰ ਸਭਿਆਚਾਰ ਤੇ ਹੰਸੂ-ਹੰਸੂ 
ਕਰਦੇ ਸਮਾਜ ਦੀ ਦੁਬਾਰਾ ਤੋਂ ਤਾਮੀਰ ਕਰਨ ਦੀ ਲੋੜ ਹੈ। 

ਸ਼ਾਲਾ ! ਅਸੀਂ ਆਪਣੇ ਚੌਗਿਰਦੇ ਵਿਚ ਹਾਸੇ-ਖੇੜਿਆਂ ਨੂੰ ਪਛਾਣ ਸਕੀਏ ਤੇ ਖ਼ੁਦ 
ਵੀ ਖੁਸ਼ੀ ਦੇ ਮਾਹੌਲ ਸਿਰਜ ਸਕੀਏ । ਇਸ ਪ੍ਥਾਇ ਹੀ ਸਾਡੀ ਪੁਰਾਣੀ ਸਭਿਆਚਾਰਕ 
ਧਾਰਨਾ “ਹੱਸਦਿਆਂ ਦੇ ਘਰ ਵਸਦੇ” ਦੁਨੀਆਂ ਦਾ ਸੱਚ ਬਣ ਕੇ ਹਾਲੇ ਵੀ ਸਾਮਰਤੱਖ ਹੈ। 
ਇਸ ਦਾ ਭਾਵ ਇਹ ਹੈ ਕਿ ਜਿਹੜਾ ਹੱਸਦਾ ਹੈ, ਉਹ ਹੀ ਸੁਖੀ-ਵਸਦਾ ਹੈ। ਸਾਡੇ 
ਪੰਜਾਬੀ ਸਮਾਜ ਦੀ ਅਜਿਹੀ ਸੋਚ ਸਾਡੇ ਸਭਿਆਚਾਰ ਦੀ ਬਹੁਤ ਹੀ ਖੁਸ਼ਰੰਗ ਤੇ ਖੂਬਸੂਰਤ 
ਤਸਵੀਰ ਪੇਸ਼ ਕਰਦੀ ਹੈ। ਅੱਜ ਫਿਰ ਦੁਬਾਰਾ ਤੋਂ ਸਾਡੇ ਸਭਿਆਚਾਰ ਵਿਚ ਉਹ ਹੀ 
ਖ਼ੁਸ਼ਹਾਲੀ, ਹਾਸੇ-ਖੇੜੇ ਤੇ ਰਾਗ-ਰੰਗ ਦੇ ਮਾਹੌਲ ਨੂੰ ਪੁਨਰ ਸੁਰਜੀਤ ਕਰਨ ਦੀ ਬੇਹੱਦ 
ਜ਼ਰੂਰਤ ਹੈ । ਖ਼ੈਰ ! ਰੱਬ ਮਿਹਰ ਕਰੇ । 

ਗੌਰਤਲਬ ਹੈ ਕਿ ਰਾਜਨੀਤਿਕ ਤੇ ਸਮਾਜਿਕ ਉਤਰਾਵਾਂ-ਚੜ੍ਹਾਵਾਂ ਨੇ ਸਾਡੀ 
ਜੀਵਨਸ਼ੈਲੀ 'ਤੇ ਅਕਸਰ ਹੀ ਡੂੰਘਾ ਅਸਰ ਪਾਇਆ ਹੈ; ਪਰ ਇਸ ਦੇ ਬਾਵਜੂਦ ਵੀ 
ਭਾਰਤ ਦੀ ਸੰਸਕ੍ਰਿਤੀ ਤੇ ਸਭਿਆਚਾਰ ਨੇ ਮੇਲਿਆਂ, ਛਿੰਜਾਂ ਤੇ ਖੁਸ਼ੀ ਦੇ ਮੌਕਿਆਂ ਦੇ ਰੂਪ 
ਵਿਚ ਹਾਸਿਆਂ-ਖੇੜਿਆਂ ਦੇ ਪਿੜਾਂ ਨੂੰ ਬਹੁਤ ਲੰਮਾ ਸਮਾਂ ਸੰਭਾਲੀ ਰੱਖਿਆ ਹੈ । ਬਹਿਰਹਾਲ, 
ਇਹ ਇਕ ਵੱਖਰੀ ਸੱਚਾਈ ਹੈ ਕਿ ਹੁਣ ਅਜੋਕੇ ਸਮੇਂ ਦੀਆਂ ਪ੍ਰੇਸ਼ਾਨੀਆਂ ਦੇ ਅਸਰ ਤਹਿਤ 
ਇਹ ਮੇਲੇ-ਛਿੰਝਾਂ ਅਲੋਪ ਹੁੰਦੇ-ਹੰਦੇ; ਹੁਣ ਬੱਸ ਬੀਤੇ ਕੱਲ੍ਹ ਦੀ ਬਾਤ ਬਣ ਰਹੇ ਹਨ। 

ਇਸ ਸਾਰੇ ਸਾਰ-ਵਿਸਥਾਰ ਦਾ ਸਿੱਧਾ-ਪੱਧਰਾ ਸਿੱਟਾ ਇਹ ਨਿਕਲਦਾ ਹੈ ਕਿ ਅੱਜ 
ਹਸਦੇ-ਵਸਦੇ ਪੰਜਾਬੀਆਂ ਨੂੰ ਫਿਰ ਦੁਬਾਰਾ ਤੋਂ ਸਮਾਜ ਵਿਚ ਖੁਸ਼ੀਆਂ-ਖੇੜੇ ਤੇ ਹਾਸੇ- 
ਖੇੜੇ ਸਿਰਜਣ ਦੀ ਲੋੜ ਹੈ। ਇਸ ਵਾਸਤੇ ਸਮੁੱਚੇ ਸਮਾਜ ਨੂੰ ਸਾਡੇ ਲੋਕ ਗੀਤ ਵਿਚਲੀ 
ਇਕ ਲੌਕ ਸਿਆਣਪ “ਹੱਸ ਲਓ ਨੀ ਕੁੜੀਓ, ਖੇਡ ਲਓ ਨੀ ਕੁੜੀਓ, ਹੱਸਣਾ ਖੇਡਣਾ 
ਰਹਿ ਜਾਊਗਾ, ਕੋਈ ਬੁੱਝੜ ਜਿਹਾ ਜੱਟ ਲੈ ਜਾਊਗਾ” 'ਤੇ ਕੰਨ ਧਰਨ ਤੇ ਅਮਲ ਕਰਨ 
ਦੀ ਜ਼ਰੂਰਤ ਹੈ । ਅਜਿਹੇ ਜਿਹੇ ਲੋਕਯਾਨ ਸਾਨੂੰ ਇਕ ਅਟੱਲ ਸੱਚਾਈ ਦੀ ਯਾਦ ਦਿਵਾਉਂਦੇ 
ਹਨ ਕਿ ਸਾਡਾ ਇਹ ਜੀਵਨ ਫ਼ਾਨੀ ਹੈ ਅਤੇ ਇਸ ਜੀਵਨ-ਪੰਧ ਵਿਚ ਜੇ ਕੁੱਝ ਚਿਰ- 

1168/ ਹਸਦਿਆਂ ਦੇ ਘਰ ਵਸਦੇ 


ਸਥਾਈ ਹੈ ਤਾਂ ਉਹ ਸੁਚੱਜੀ ਜੀਵਨ-ਜੁਗਤ ਨਾਲ ਜੀਵਿਆ ਗਿਆ; ਜੀਵਨ ਹੀ ਹੈ। 
ਇਉ ਸਮਝਣ ਵਾਲੀ ਗੱਲ ਹੈ ਕਿ ਜੇ ਰਾਮ-ਸੱਤ ਤੋਂ ਬਾਅਦ ਕੁਝ ਬਾਕੀ ਬਚਦਾ ਹੈ ਤਾਂ 
ਉਹ ਸਾਡੇ ਨੋਕ ਕੰਮਾਂ ਦੀ ਯਾਦ ਹੀ ਬਚਦੀ ਹੈ। ਇਸ ਤਰ੍ਹਾਂ ਕਿਸੇ ਸਮਾਜ ਦੀ ਵਧੀਆ 
ਜੀਵਨਸ਼ੈਲੀ ਉਸ ਦਾ ਵਧੀਆ ਸਭਿਆਚਾਰ ਬਣ ਕੇ ਅਖੀਰ ਨੂੰ ਅਮਰ ਹੋ ਨਿਬੜਦੀ ਹੈ । 
ਖੈਰ! ਰੱਬ ਲੱਗਦੀ ਗੱਲ ਇਹ ਹੈ ਕਿ 'ਹੱਸ-ਦੰਦਾਂ ਦੀ ਪੀਤ ਦੇ ਪਹਿਰੇਦਾਰ” ਆਪਣੀ 
ਜੀਵਨ-ਜਾਚ ਦੀਆਂ ਮੱਘਦੀਆਂ ਚੰਗਿਆੜੀਆਂ ਨੂੰ ਆਪਣੇ ਖੁਸ਼ੀ-ਖੇੜਿਆਂ ਨਾਲ ਭਖਾ 
ਕੇ ਆਪਣੀ ਹੋਂਦ ਤੇ ਹਸਤੀ ਦੀ ਸਦੀਵੀ ਛਾਪ ਲਾ ਜਾਂਦੇ ਹਨ। ਇਸ ਸੰਵੇਦਨਾ ਭਰਪੂਰ 
ਅਟਲਾਧੀ ਸਚਾਈ ਦੀ ਪ੍ਰੌੜ੍ਹਤਾ ਗੁਰਬਾਣੀ ਦੇ ਇਸ ਫ਼ਰਮਾਨ ਤੋਂ' ਹੁੰਦੀ ਹੈ: 
“ਨਾਨਕ ਸਤਿਗੁਰਿ ਭੇਟਿਐ, ਪੂਰੀ ਹੋਵੈ ਜੁਗਤਿ। 
ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ ਵਿਚੇ ਹੋਵੈ ਮੁਕਤਿ”॥ 


119/ ਹਸਦਿਆਂ ਦੇ ਘਰ ਵਸਦੇ 


ਹਾਸਰਸ ਤੇ ਹਾਸ-ਵਿਅਗ 


ਮੁੱਢ ਕਦੀਮੀ ਪੰਜਾਬੀ ਸਮਾਜ ਦਾ ਵਿਰਸਾ 


ਸਾਡੇ ਪੱਡੂ ਸਮਾਜ ਵਿਚ ਇਕ ਪੰਜਾਬੀ ਅਖਾਣ “ਤਕੜੇ ਦਾ ਸੱਤੀਂ-ਵੀਹੀਂ ਸੱ” ਬੜਾ 
ਪ੍ਰਚਲਿਤ ਹੈ। ਇਸ ਦਾ ਮਤਲਬ ਇਹ ਹੈ ਕਿ ਅਜ ਤੋਂ ਕੋਈ ਸੱਠ-ਸੱਤਰ ਸਾਲ ਪਹਿਲਾਂ 
ਆਮ ਪੇਂਡੂ ਲੋਕਾਂ ਨੂੰ ਵੀਹ ਤੋਂ ਅੱਗੇ ਗਿਣਤੀ ਨਹੀਂ ਸੀ ਆਉਂਦੀ। ਉਦੋਂ ਲੋਕ ਇਕ 
ਸੈਂਕੜਾ ਗਿਣਨ ਲਈ ਪੈਜ ਵਾਰ ਵੀਹ ਤਕ ਗਿਣਤੀ ਕਰਦੇ ਸਨ, ਪਰ ਕਹਿੰਦੇ ਹਨ ਕਿ 
ਤਕੜੇ ਬੰਦੇ ਸੱਤ ਵਾਰ ਵੀਹ ਗਿਣ ਕੇ ਸੰ ਦੀ ਗਿਣਤੀ ਪੂਰੀ ਹੋਈ ਮਨਦੇ ਸਨ ਅਤੇ ਇਸ 
ਤਰ੍ਹਾਂ ਉਹ ਗਰੀਬਾਂ ਤੋਂ ਆਪਣੀਆਂ ਲੈਣਦਾਰੀਆਂ ਲੈਂਦੇ ਸਨ। ਇਸ ਲਈ 100 ਗਿਣਨ 
ਵਾਸਤੇ ਉਹ ਪੰਜ ਵਾਰ ਵੀਹ ਤਕ ਦੀ ਗਿਣਤੀ ਕਰਦੇ ਸਨ। ਇਕ ਵਾਰ ਕਿਸੇ ਸ਼ਾਹੁਕਾਰ 
ਨੇ ਕਿਸੇ ਗਰੀਬ ਆਦਮੀ ਨੂੰ 100 ਰੁਪਇਆ ਕਰਜ਼ ਦਿਤਾ ਤੇ ਲੈਣ ਵੇਲੇ ਸੱਤ ਵੀਹਾਂ ਗਿਣ 
ਕੇ 140 ਰੁਪਏ ਦੀ ਥਾਂ 100 ਰਪਏ ਵਾਪਸ ਆਏ ਕਹਿ ਕੇ ਸਾਰ ਦਿਤਾ। 

ਇਉਂ ਹੀ ਕਿਸੇ ਸੱਕਤੇ ਬੰਦੇ ਵਲੋਂ ਸੱਤੀਂ-ਵੀਹੀਂ ਸੌ ਗਿਣਨ-ਗਿਣਾਉਣ ਦੀ ਇਕ 
ਕਹਾਣੀ ਸਾਡੇ ਪਚਾਇਤੀ ਰਾਜ ਸਬੈਧੀ ਵੀ ਖਾਸੀ ਪ੍ਰਚਲਿਤ ਹੈ। ਆਮ ਤੱਰ `ਤੇ ਸਾਡੀਆਂ 
ਪੰਚਾਇਤਾਂ ਵਿਚ ਪੰਚੀ-ਸਰਪੰਚੀ ਦੀ ਥਾਂ ਖੜਪੋਚੀ ਹੀ ਦਿ੍‌ਸ਼ਟਮਾਨ ਹੁੰਦੀ ਹੈ। ਇਹ ਗੱਲ 
ਸਾਡੇ ਬਾਬਿਆਂ ਦੇ ਸਮੇਂ ਦੀ ਹੈ ਕਿ ਕੋਈ ਰਾਹੀ ਇਕ ਵਾਰ ਰਾਤ ਕੱਟਣ ਦੀ ਗਰਜ਼ ਨਾਲ 
ਇਕ ਧਿੰਡ ਵਿਚ ਕਿਸੇ ਨਾਬਰ ਬੈਦੇ ਦੇ ਘਰ ਠਹਿਰ ਗਿਆ। ਉਥੇ ਉਸ ਦੀ ਘੋੜੀ ਸੁਅ ਪਈ 
ਤੇ ਦੇਵਨੇਤ ਉਸੇ ਰਾਤ ਹੀ ਖੜਪਚ ਬੋਦੇ ਦੀ ਮੱਝ ਨੇ ਵੀ ਕੱਟੀ ਦੇ ਦਿੱਤੀ। ਬਹਿਰਹਾਲ, 
ਉਸ ਬੰਦੇ ਦੇ ਮਨ ਵਿੱਚ ਬੇਈਮਾਨੀ ਆ ਗਈ ਤਾਂ ਉਹ ਸਵੇਰੇ ਉੱਠ ਕੇ ਮਹਿਮਾਨ ਨੂੰ 
ਕਹਿਣ ਲੱਗਾ ਕਿ ਭਾਈ ਤੇਰੀ ਘੋੜੀ ਤਾਂ ਸੂਈ ਹੈ, ਪਰ ਉਸ ਨੇ ਕੱਟੀ ਦਿੱਤੀ ਹੈ। ਇਸ 
ਅਲੋਕਾਰੀ ਜਿਹੀ ਗੱਲ 'ਤੇ ਦੋਹਾਂ ਵਿਚ ਤਕਰਾਰ ਵਧ ਗਈ ਤੇ ਮਸਲਾ ਪਚਾਇਤ ਵਿਚ 
ਪਹੁੰਚ ਗਿਆ। ਪੈਚਾਇਤ ਨੇ ਖੜਪੈਚ ਤੋਂ ਡਰਦੇ ਹੋਏ ਫੈਸਲਾ ਕੀਤਾ ਕਿ ਕੱਟੀ ਤਾਂ ਰਾਹੀ ਨੂੰ 
ਅਤੇ ਵਛੇਰੀ ਮੇਜ਼ਬਾਨ ਨਾਬਰ ਨੂੰ ਦੇ ਦਿਤੀ ਜਾਵੇ। 


120/ ਹਸਦਿਆਂ ਦੇ ਘਰ ਵਸਦੇ 


ਖੇਰ! ਪੈਚਾਇਤੀ ਬੋਦੇ ਇਸ ਫ਼ੈਸਲੇ 'ਤੇ ਦਿਲੀ-ਪਛਤਾਵੇ ਵਜੋਂ ਇਖਲਾਕੀ ਤੌਰ 'ਤੇ 
ਉਸ ਰਾਹੀ ਨੂੰ ਪਿੰਡ ਦੀ ਜੂਹ ਤਕ ਛੱਡਣ ਗਏ। ਜਦੋਂ ਉਹ ਵਾਪਸ ਮੁੜ ਕੇ ਆਏ ਤਾਂ 
ਖੜਪੰਚ ਬੋਦਾ ਬੇਠਾ ਰੋ ਰਿਹਾ ਸੀ। ਪਚਾਇਤ ਨੇ ਕਿਹਾ ਕਿ ਅਸੀਂ ਫੈਸਲਾ ਤਾਂ ਤੇਰੇ ਹੱਕ 
ਵਿੱਚ ਦਿੱਤਾ ਹੈ, ਪਰ ਤੂੰ ਹੁਣ ਰੋ ਕਿਉਂ ਰਿਹਾ ਹੈ। ਇਸ 'ਤੇ ਉਹ ਅੱਗੋਂ ਕਹਿਣ ਲੱਗਾ ਕਿ 
ਮੈਂ ਰੋਂਦਾ ਤਾਂ ਇਸ ਵਾਸਤੇ ਹਾਂ ਕਿ ਜਦੋਂ ਤੁਹਾਡੇ ਵਰਗੇ ਪੰਚਾਇਤੀ ਮਰ-ਮੱਕ ਗਏ ਤਾਂ 
ਫੇਰ ਅਜਿਹੇ ਵਧੀਆ ਫੈਸਲੇ ਕੰਣ ਕਰਿਆ ਕਰੁਗਾ। 

ਇਉਂ ਹੀ ਗੈਰ-ਜ਼ਿੰਮੇਵਾਰ ਪੰਚਾਇਤੀ ਫੈਸਲਿਆਂ ਬਾਰੇ ਬੜੇ ਰੰਚਕ ਕਿਸੇ-ਕਹਾਣੀਆਂ 
ਪ੍ਰਚਲਿਤ ਹਨ। ਇਨ੍ਹਾਂ ਫੈਸਲਿਆਂ ਵਿਚ ਔਤ ਨੂੰ “ਨਾਲੇ ਗਧੀ ਖੇਤ ਚਰ ਗਈ ਤੇ ਨਾਲੇ 
ਮਾਰ ਗਈ ਦੁਲੱਤੀ” ਜਾਂ ਫਿਰ ਅਕਸਰ ਹੀ ਸੌਂ ਗੈਢੇ ਖੁਆਉਣ ਤੇ ਨਾਲ ਹੀ ਸੌ ਛਿੱਤਰ 
ਮਾਰਨ ਜਿਹੀ ਧੱਕਾ-ਧੋਰੀ ਤੇ ਸੀਨਾ-ਜੋਰੀ ਦੇਖਣ ਨੂੰ ਮਿਲਦੀ ਹੈ। ਇਉਂ ਆਮ ਤੌਰ 'ਤੇ 
ਅਜਿਹੇ ਲਿਹਾਜੂ ਫੈਸਲਿਆਂ ਵਿਚ “ਕਿਥੇ ਬੁੱਢੀ ਦਾ ਮਰਨਾ ਤੇ ਕਿਥੇ ਹਲ ਓਕੜੂ” ਜਿਹੀਆਂ 
ਵਿਸੈਗਤੀਆਂ ਸਪਸ਼ਟ ਦਿਸਦੀਆਂ ਹਨ। 

ਇਸ ਚਲ ਰਹੇ ਪ੍ਰਸੈਗ ਵਿਚ ਗੰਰਤਲਬ ਹੈ ਕਿ ਇਕ ਵਾਰੀ ਇਕ ਖਾਨਦਾਨੀ 
ਸਰਦਾਰ ਹਜ਼ੂਰਾ ਸਿੰਘ ਆਪਣੇ ਸਾਥੀਆਂ ਨਾਲ ਆਪਣੇ ਸਰਦਾਰੀ ਸ਼ੌਕ ਵਿਚ ਸ਼ਿਕਾਰ ਖੇ 
ਡਣ ਗਿਆ। ਉਨ੍ਹਾਂ ਨੂੰ ਕੋਈ ਸ਼ਿਕਾਰ ਨਾ ਮਿਲਿਆ ਤੇ ਉਹ ਸਾਰੇ ਜਣੇ ਇਕ ਦਰੱਖਤ 
ਦੀ ਓਟ ਵਿਚ ਬਹਿ-ਸੰ ਕੇ ਵਕਤ ਕਟੀ ਕਰਨ ਲੱਗੇ। ਉਧਰ ਕਿਸੇ ਅਣਜੱਕੇ ਜਿਹੇ 
ਸਾਥੀ ਸ਼ਿਕਾਰੀ ਨੇ ਟਾਰਚ ਦੀ ਰੌਸ਼ਨੀ ਵਿਚ ਦਰੱਖਤ 'ਤੇ ਕਾਂ ਬੈਠੇ ਵੇਖੇ ਤੇ ਫਾਇਰ ਕਰਕੇ 
ਪੰਜ-ਸੱਤ ਕਾਂ ਮਾਰ ਲਏ। 

ਬਹਿਰਹਾਲ, ਹਜ਼ੂਰਾ ਸਿੰਘ ਤੋਂ ਬਿਨਾਂ ਸਭ ਨੇ ਕੜਾਕੇ ਦੀ ਨੰਢ ਤੋਂ ਬਚਣ ਲਈ ਅਤੇ 
ਉਦਰਪੁਰਤੀ ਵਾਸਤੇ ਕਾਂ ਭੁੰਨ ਕੇ ਖਾ ਲਏ। ਸਿਰਫ਼ ਸੁ: ਹਜ਼ੁਰਾ ਸਿੰਘ ਕਾਂ ਖਾਣ ਲਈ ਰਜ਼ਾਮੋਦ 
ਨਾ ਹੋਇਆ ਕਿਉਂਕਿ ਉਹ ਖਾਨਦਾਨੀ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਰੱਖਦਾ ਸੀ ਤੇ ਕਾਂ 
ਖਾਣ ਵਰਗੇ ਕਰਮ ਨੂੰ ਘਟੀਆ ਬੋਦਿਆਂ ਦਾ ਕੌਮ ਸਮਝਦਾ ਸੀ। ਜਦੋਂ ਅਗਲੇ ਦਿਨ ਸਵੇਰੇ 
ਸਾਰੇ ਘਰਾਂ ਨੂੰ ਪਰਤਣ ਲਗੇ ਤਾਂ ਹਜ਼ੁਰਾ ਸਿੰਘ ਦੇ ਸਾਥੀਆਂ ਨੂੰ ਖਿਆਲ ਆਇਆ ਕਿ 
ਕਿਤੇ ਹਜ਼ੁਰਾ ਸਿੰਘ ਪਿੰਡ ਜਾ ਕੇ ਦੱਸ ਹੀ ਨਾ ਦੇਵੇ ਕਿ ਉਨ੍ਹਾਂ ਨੇ ਕਾਂ ਖਾਧੇ ਸਨ। 

ਇਸ ਸਬੈਧ ਵਿਚ ਉਨ੍ਹਾਂ ਵਿਚੋਂ ਇਕ ਬੋਲਿਆ ਕਿ ਆਪਣੀਆਂ ਵੋਟਾਂ ਬਹੁਤੀਆਂ 
ਹਨ, ਇਕੱਲਾ ਹਜ਼ੂਰਾ ਸਿੰਘ ਆਪਣਾ ਕੀ ਵਿਗਾੜ ਸਕਦਾ ਹੈ। ਸਗੋਂ ਆਪਾਂ ਸਾਰੇ 
ਪਹਿਲਾਂ ਹੀ ਪਿੰਡ ਵਿਚ ਗੱਲ ਫੈਲਾ ਦੇਵਾਂਗੇ ਕਿ ਹਜ਼ੂਰਾ ਸਿੰਘ ਨੇ ਰੋਕਣ-ਹੋੜਨ ਤੋਂ 
ਬਾਅਦ ਵੀ ਕਾਂ ਖਾ ਲਏ। ਇਸ ਤਰ੍ਹਾਂ ਬਾਕੀ ਸਾਰੇ ਦੋਸਤਾਂ ਨੇ ਵੀ ਇਸ 'ਝੁਠ-ਤੁਫਾਨੀ” ਮਤੇ 
ਦੀ ਪ੍ਰੋੜਤਾ ਕਰ ਦਿਤੀ। ਬਹਿਰਹਾਲ, ਜਦੋਂ ਹੀ ਉਹ ਪਿਡ ਪਹੁੰਚੇ ਤਾਂ ਉਨ੍ਹਾਂ ਨੇ ਇਹ ਗੱਲ 
ਫੈਲਾ ਦਿੱਤੀ ਕਿ ਹਜ਼ੁਰਾ ਸਿੰਘ ਕਾਂ ਖਾ ਗਿਆ ਹੈ। ਵਿਚਾਰੇ ਹਜ਼ੁਰਾ ਸਿੰਘ ਦੇ ਮਨ ਵਿਚ 


121/ ਹਸਦਿਆਂ ਦੇ ਘਰ ਵਸਦੇ 


ਕੋਈ ਪਾਪ ਨਹੀਂ ਸੀ; ਇਸ ਲਈ ਉਹ ਰਾਤ ਦੇ ਉਣੀਂਦੇ ਦਾ ਭੋਨਿਆ ਘਰ ਜਾ ਕੇ ਸੰ 
ਗਿਆ। ਲੰਢੇ ਵੇਲੇ ਜਦੋਂ ਪਚਾਇਤ ਵਿਚ ਹਜ਼ੂਰਾ ਸਿੰਘ ਦੀ ਪੁੱਛ-ਗਿੱਛ ਹੋਈ ਤਾਂ ਹਜ਼ੂਰਾ 
ਸਿੰਘ ਹੈਰਾਨ ਹੋਇਆ ਕਿ ਜਿਨ੍ਹਾਂ ਨੇ ਕਾਂ ਖਾਧੇ ਹਨ, ਉਨ੍ਹਾਂ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ 
ਲੱਗਾ, ਪਰ ਉਸ ਦੇ ਬਾਰੇ ਸਾਰੇ ਪਿਡ ਵਿਚ ਕਾਵਾਂ ਰੌਲੀ ਪਈ ਹੋਈ ਹੈ। 

ਖੈਰ! ਪੈਚਾਇਤ ਨੂੰ ਹਜ਼ੂਰਾ ਸਿੰਘ ਕਹਿਣ ਲੱਗਾ ਕਿ ਇਸ ਬਾਰੇ ਉਸ ਦੇ ਸਾਥੀਆਂ ਨੂੰ 
ਹੀ ਪੁੱਛ ਲਿਆ ਜਾਵੇ ਕਿ ਉੱਸ ਨੇ ਕਾਂ ਖਾਧੇ ਸਨ ਜਾਂ ਨਹੀਂ। ਪਰ ਉਸ ਨੂੰ ਉਦੋਂ ਚਾਨਣਾ 
ਹੋਇਆ ਕਿ ਜਦੋਂ ਉਸ ਦੇ ਸਾਰੇ ਸਾਥੀ ਇਕੋ-ਵਾਗੇ ਇਕੋ ਹੀ ਬਿਆਨ ਦੇ ਗਏ ਕਿ ਹਜ਼ੂਰਾ 
ਸਿੰਘ ਤੋਂ ਬੜੀ ਭਾਰੀ ਭੁਲ ਹੋਈ ਹੈ ਕਿਉਂਕਿ ਉਹ ਸਾਥੀਆਂ ਦੇ ਰੋਕਣ-ਟੋਕਣ ਦੇ ਬਾਵਜੂਦ 
ਵੀ ਕਾਂ ਖਾਣ ਤੋਂ ਨਹੀਂ ਟਲਿਆ। ਇਉਂ ਜਦੋਂ ਹਜ਼ੂਰਾ ਸਿੰਘ ਨੂੰ ਵੋਟ ਰਾਜ ਦੀ ਤਾਕਤ ਦੀ 
ਸਮਝ ਆਈ ਤਾਂ ਉਹ ਹੱਥ ਜੋੜ ਕੇ ਪਚਾਇਤ ਨੂੰ ਕਹਿਣ ਲੱਗਾ ਕਿ ਹਾਂ ਭਾਈ ! ਮੈਂ ਹੀ ਕਾਂ 
ਖਾਧੇ ਹਨ। ਇਸ 'ਤੇ ਪੰਚਾਇਤ ਨੇ ਵੀ ਆਪਣਾ ਅਖੰਤੀ ਜਿਹਾ ਫਤਵਾ-ਫ਼ਰਮਾਨ ਸੁਣਾ 
ਦਿਤਾ ਕਿ ਹਜ਼ੂਰਾ ਸਿੰਘ ਐਵੇਂ ਹੀ ਆਪਣੇ ਆਪ ਨੂੰ ਵੱਡਾ ਖਾਨਦਾਨੀ ਸਰਦਾਰ ਕਹਾਉਂਦਾ 
ਫਿਰਦਾ ਹੈ। 

ਦਰਅਸਲ, ਅਜਕਲੂਹ ਦੇ ਫੈਸਲੇ ਵੀ ਤਾਂ ਸੱਚੇ-ਝੂਠੇ ਬਿਆਨਾਂ ਦੇ ਸਿਰ 'ਤੇ ਹੀ ਹੁੰਦੇ 
ਹਨ। ਇਸ ਵਾਸਤੇ ਹੀ ਕਿਹਾ ਜਾਂਦਾ ਹੈ ਕਿ ਹੁਣ ਇਨਸਾਫ ਤਾਂ ਕਿਤੇ ਰਹਿ ਹੀ ਨਹੀਂ 
ਗਿਆ, ਸਗੋਂ ਅਦਾਲਤਾਂ ਵਿਚ ਵੀ ਇਨਸਾਫ ਘੱਟ ਤੇ ਫੈਸਲੇ ਬਹੁਤੇ ਹੁੰਦੇ ਹਨ। ਸਗੋਂ ਹੁਣ 
ਹੱਕ, ਸੱਚ ਤੇ ਇਨਸਾਫ ਦੀ ਗੱਲ ਤਾਂ ਰਹਿ ਹੀ ਨਹੀਂ ਗਈ ਜਾਪਦੀ। 

ਇਸ ਤਰ੍ਹਾਂ ਹੀ ਖਾਸ ਕਰਕੇ ਸਾਡਾ ਪੱਡੂ ਸਮਾਜ ਤਾਂ ਕਈ ਵਾਰ ਵੱਡੇ-ਵੱਡੇ ਲੋਕਾਂ ਤੇ 
ਸੈਸਥਾਵਾਂ ਨੂੰ ਵੀ ਟੁੱਕ ਭਾਵ ਰੋਟੀ `ਤੇ ਡੇਲਾ ਹੀ ਸਮਝਦਾ ਹੈ। ਇਸ ਪ੍ਰਸੈਗ ਵਿਚ ਸਾਡੇ 
ਲੌਕਾਂ ਨੇ ਤਾਂ ਪੈਚਾਇਤੀ ਰਾਜ ਤਾਂ ਕੀ; ਸਗੋਂ ਦੁਨੀਆਂ ਦੀ ਪੈਚਾਇਤ ਭਾਵ ਯੂ.ਐੱਨ.ਓ. 
ਨੂੰ ਵੀ ਆਪਣੇ ਵਿਐਗ ਦਾ ਨਿਸ਼ਾਨਾ ਬਣਾਇਆ ਹੈ। ਇਸ ਸਬੈਧ ਵਿਚ ਕੁਝ ਸਮਾਂ 
ਪਹਿਲਾਂ ਜਦੋਂ ਕਿਤੇ ਹਿੰਦ-ਪਾਕਿਸਤਾਨ ਦੀਆਂ ਲੜਾਈਆਂ ਹੋਈਆਂ ਤਾਂ ਯੂ.ਐੱਨ.ਓ. ਦੇ 
ਵਿਚ ਅਕਸਰ ਹੀ ਬੇਨਤੀਜਾ ਗੱਲਬਾਤ ਹੁੰਦੀ ਰਹੀ। ਇਸ ਲਈ ਕਿਸੇ ਪਿੰਡ ਦੀ ਸੱਥ ਵਿਚ 
ਗੱਲ ਚੱਲੀ ਕਿ ਕਿਸੇ ਬੰਦੇ ਨੇ ਇਕ ਬਾਬੇ ਨੂੰ ਪੁੱਛਿਆ ਕਿ ਤੈਨੂੰ ਪਤਾ ਹੈ ਕਿ ਦੁਨੀਆਂ ਭਰ 
ਦੇ ਰਾਸ਼ਟਰਪਤੀ, ਪ੍ਰਧਾਨ ਮੋਤਰੀ ਤੇ ਨੇਤਾ ਯੂ.ਐੱਨ.ਓ. ਵਿੱਚ ਕਿਉਂ ਇੱਕਠੇ ਹੋ ਰਹੇ ਹਨ। 
ਇਹ ਵੱਡੇ ਲੌਕ ਉਥੇ ਐਡਾ ਵੱਡਾ ਇਕੱਠ ਕਰਕੇ ਕੀ ਕਰਨਗੇ? ਇਸ 'ਤੇ ਉਸ ਬਾਬੇ ਨੇ 
ਜੱਟ ਅਦਾਜ਼ ਵਿਚ ਸਿੱਧਾ-ਪੱਧਰਾ ਜਿਹਾ ਵਿਐਗ ਕਸਿਆ ਕਿ ਇਹ ਸਾਰੇ ਯੂ.ਐੱਨ.ਓ. 
ਵਿੱਚ ਇਕਠੇ ਹੋ ਕੇ “ਵਿਸ਼ਵ ਸ਼ਾਂਤੀ ਲਈ ਘਮਸਾਣ ਦਾ ਯੁਧ” ਕਰਨਗੇ। 

ਇਉਂ ਹੀ ਅੱਜ ਵੀ ਲੋਕਾਂ ਨੂੰ ਪਾਕਿਸਤਾਨ ਰੇਡੀਉ ਤੋਂ ਨਸ਼ਰ ਹੋਏ ਕਿੰਨੇ ਹੀ ਹਾਸਰਸੀ 
ਪ੍ਰਸੰਗ ਯਾਦ ਹੋਣਗੇ। ਇਸ ਸੈਦਰਭ ਵਿਚ ਇਕ ਵਾਰੀ ਪਾਕਿਸਤਾਨ ਰੇਡੀਉ `ਤੇ ਦੋ 
ਬੁਲਾਰਿਆਂ ਵਿਚ ਆਪਸੀ ਵਾਰਤਾਲਾਪ ਚੱਲ ਰਿਹਾ ਸੀ ਕਿ ਭਾਰਤ ਹੁਣ ਐਟਮ ਬੈਬ ਬਣਾ 

122/ ਹਸਦਿਆਂ ਦੇ ਘਰ ਵਸਦੇ 


ਕੇ ਅੱਗੇ ਕੀ ਕਰੁਗਾ। ਇਸ ਦੇ ਜੁਆਬ ਵਿਚ ਉਸ ਦਾ ਦੂਜਾ ਸਾਥੀ ਕਹਿਣ ਲੱਗਾ ਕਿ 
ਹੁਣ “ਭਾਰਤ ਦੀ ਸ਼ਾਂਤੀ” ਐਟਮ ਬੰਬ 'ਤੇ ਕੱਦੂ ਰਿੰਨਿਆਂ ਕਰੁਗੀ। ਫਿਰ ਉਨ੍ਹਾਂ ਦਿਨਾਂ ਦੀ 
ਗੱਲ ਹੀ ਹੈ ਕਿ ਆਦਮਪੁਰ ਬੰਬਾਰੀ ਹੋ ਰਹੀ ਸੀ ਤਾਂ ਬੋਤਾ ਸਿੰਘ ਆਪਣੀ ਘਰ ਵਾਲੀ ਨੂੰ 
ਬਾਹਰ ਸੱਦਿਆ ਕਿ ਭਾਗਵਾਨੇ ਆ ਕੇ ਦੇਖ ਬੈਬ ਗੜ੍ਹਿਆਂ ਵਾਂਗੂ ਵਰ ਰਹੇ ਹਨ। ਅੰਗੋ 
ਮਾਈ ਕਹਿੰਦੀ ਮੈਂ ਭੱਜ ਕੇ ਆਪਣਾ ਡੈਂਚਰ ਲਾ ਲਵਾਂ, ਤਾਂ ਬਾਬਾ ਉਸ ਨੂੰ ਕਹਿਣ ਲੱਗਾ 
ਕਿ ਸੰਹਰੀਏ ! ਜਹਾਜ਼ ਬੈਬ ਵਰ੍ਹਾ ਰਿਹਾ ਹੈ ਕੋਈ ਕੁਰਕੁਰੇ ਨਹੀਂ ਸੁੱਟ ਰਿਹਾ। 

ਇਸ ਤਰ੍ਹਾਂ ਹੀ ਜਦੋਂ ਸਾਡੇ ਤੱਤਕਾਲੀਨ ਪ੍ਰਧਾਨ ਮੇਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ 
ਜੀ ਨੇ ਦੇਸ਼ ਨੂੰ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦਿੰਦੇ ਹੋਏ ਪ੍ਰੇਰਣਾ ਕੀਤੀ ਕਿ ਵੱਧ ਤੋਂ 
ਵੱਧ ਫਸਲ ਪੈਦਾ ਕੀਤੀ ਜਾਵੇ। ਇਸ ਉਤੇ ਵਿਅਗ ਕਰਦੇ ਹੋਏ, ਪਾਕਿਸਤਾਨ ਰੇਡੀਉਂ 
ਵਾਲਿਆਂ ਨੇ ਕਿਹਾ ਕਿ ਹੁਣ ਤਾਂ ਭਾਰਤ ਵਾਲੇ ਕੋਠਿਆਂ ਤੋਂ ਲੈ ਕੇ ਆਪਣੀਆਂ ਟੋਪੀਆਂ 
ਤੱਕ ਕਣਕ ਬੀਜਣ ਲੱਗ ਪਏ ਹਨ। ਫਿਰ ਵਾਰਤਾਕਾਰ ਦੇ ਦੂਜੇ ਸਾਥੀ ਨੇ ਤੋੜਾ ਝਾੜਦੇ 
ਹੋਏ ਕਿਹਾ ਕਿ ਲੈ ਆਪਾਂ ਕਿਹੜਾ ਕਿਸੇ ਨਾਲੋਂ ਘੱਟ ਹਾਂ। ਹੁਣ ਪਾਕਿਸਤਾਨ ਵਾਲਿਆਂ ਨੇ 
ਵੀ ਮੁਰਗੀਆਂ ਪਾਲਣੀਆਂ ਸ਼ਰੂ ਕਰ ਦਿੱਤੀਆਂ ਹਨ ਤੇ ਕਈ ਕੁੱਕੜ ਤਾਂ ਹੁਣ ਬੈਦਿਆਂ 
ਜਿੰਡੇ ਹੋਏ ਫਿਰਦੇ ਹਨ। 

ਇਸ ਤਰ੍ਹਾਂ ਹੀ ਪਾਰਲੀਮੈਂਟ ਤੱਕ ਦੀ ਅਕਸਰ ਹੀ ਹਾਸੇ-ਖੇਡੇ ਦਾ ਮਾਹੱਲ ਬਣਦਾ 
ਰਹਿੰਦਾ ਹੈ। ਸੈਨ 1962 ਵਿਚ ਚੀਨ ਦੀ ਲੜਾਈ ਤੋਂ ਬਾਅਦ ਤੱਤਕਾਲੀਨ ਪ੍ਰਧਾਨ ਮੇਤਰੀ 
ਨਹਿਰੁ ਜੀ ਨੇ ਅਕਸਾਈ-ਚੀਨ ਸਬੋਧੀ ਪਾਰਲੀਮੈਂਟ ਵਿਚ ਬਿਆਨ ਦਿੰਦੇ ਹੋਏ ਕਿਹਾ ਸੀ 
ਸਾਨੂੰ ਚੀਨ ਨਾਲ ਸਰਹੱਦਾਂ 'ਤੇ ਲੜ-ਮਰਨ ਦੀ ਲੌੜ ਨਹੀਂ ਹੈ ਕਿਉਂਕਿ ਇਸ ਇਲਾਕੇ 
ਵਿਚ ਘਾਹ ਦਾ ਇਕ ਵੀ ਤਿਣਕਾ ਪੈਦਾ ਨਹੀਂ ਹੁੰਦਾ। ਇਸ ਉਤੇ ਮਹਾਂਵੀਰ ਤਿਆਗੀ 
ਸ਼ਾਸਤਰੀ ਨੇ ਮੈਂਬਰ ਪਾਰਲੀਮੈਂਟ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਆਪਣੀ ਟੋਪੀ ਲਾ ਕੇ ਕਿਹਾ 
ਕਿ ਮੇਰੇ ਸਿਰ 'ਤੇ ਕੋਈ ਵਾਲ ਨਹੀਂ ਹੈ। ਕੀ ਇਸ ਵਾਸਤੇ ਮੈਂ ਵੀ ਆਪਣਾ ਸਿਰ ਕਲਮ 
ਕਰਵਾ ਦੇਵਾਂ। ਇਉਂ ਹੀ ਪਿਛੇ ਜਿਹੇ ਇਕ-ਦੋ ਸਾਲਾਂ ਦੀ ਗੱਲ ਹੈ ਕਿ ਲਾਲੂ ਪ੍ਰਸਾਦ 
ਪਾਰਲੀਮੈਂਟ ਵਿਚ ਬੋਲ ਰਿਹਾ ਸੀ ਕਿ ਚਾਰੇ ਘੁਟਾਲੇ ਸਬੰਧੀ ਮੱਝਾਂ-ਗਾਵਾਂ ਤਾਂ ਕੁਝ 
ਬੋਲਦੀਆਂ ਨਹੀਂ, ਪਰ ਪਤਾ ਨਹੀਂ ਸਾਡੇ ਮੈਂਬਰ ਕਿਉਂ ਰੌਲਾ ਪਾ ਰਹੇ ਹਨ। 
ਮਖੰਲਾਂ ਦੇ ਜਨਮਦਾਤੇ ਮਰਾਸੀ:- 

ਮਰਾਸੀ ਜਾਤ ਮਢ-ਕਦੀਮ ਤੋਂ ਹੀ ਪੇਜਾਬੀ ਸਮਾਜ ਦਾ ਬੜਾ ਅਹਿਮ ਅਗ ਰਹੀ ਹੈ। 
ਮਰਾਸੀ ਜਾਤ ਸ਼ੁਰੁ ਤੋਂ ਹੀ ਆਪਣੀਆਂ ਬੁਝਾਰਤੀ ਜਿਹੀਆਂ ਹਾਸਰਸੀ ਗੱਲਾਂ-ਬਾਤਾਂ ਕਰਕੇ 
ਪ੍ਰਸਿੱਧ ਰਹੇ ਹਨ। ਇਹ ਕੰਮ ਆਪਣੀਆਂ ਸ਼ਰਾਰਤੀ ਜਿਹੀਆਂ ਆਦਤਾਂ ਕਰਕੇ ਵੀ ਜਾਣੇ 
ਜਾਂਦੀ ਹੈ। ਮਰਾਸੀ ਕੰਮ ਲਈ ਇਹ ਬੜੇ ਫ਼ਖਰ ਵਾਲੀ ਗੱਲ ਹੈ ਕਿ ਸ਼ੁਰੂ ਤੋਂ ਹੀ “ਗੁਰੂ ਘਰ' 
ਨਾਲ ਇਹ ਲੌਕ ਰਬਾਬੀਆਂ ਤੇ ਰਾਗੀਆਂ ਦੇ ਰੁਪ ਵਿਚ ਜੁੜੇ ਰਹੇ ਹਨ। ਗੁਰੁ ਨਾਨਕ ਦੇਵ 


123/ ਹਸਦਿਆਂ ਦੇ ਘਰ ਵਸਦੇ 


ਜੀ ਦੇ ਸਭ ਤੋਂ ਪਹਿਲੇ ਤੇ ਉਨ੍ਹਾਂ ਨਾਲ ਲੰਮੇ ਪੈਂਡਿਆਂ ਵਿਚ ਪੂਰਨ ਤੌਰ 'ਤੇ ਨਿਭੇ ਭਾਈ 
ਮਰਦਾਨਾ ਜੀ ਤੋਂ ਅਜ ਕੰਣ ਵਾਕਿਫ਼ ਨਹੀਂ ਹੈ। ਦਰਅਸਲ, ਭਾਈ ਮਰਦਾਨਾ ਆਪ ਵੀ 
ਇਕ ਪਹੁੰਚਿਆ ਹੋਇਆ ਸਿਆਣਾ-ਪੁਰਖ ਸੀ। ਅਜ ਇਤਿਹਾਸ ਗਵਾਹ ਹੈ ਕਿ ਬਾਬਾ 
ਨਾਨਕ ਜਿਹੇ ਮਹਾਨ ਦਾਰਸ਼ਨਿਕ ਤੇ ਯੁਗ ਪੁਰਸ਼ ਨਾਲ ਕੋਈ ਭਾਈ ਮਰਦਾਨੇ ਵਰਗਾ 
ਦਾਨਾ-ਪੁਰਸ਼ ਹੀ ਨਿਭ ਸਕਦਾ ਸੀ। ਭਾਈ ਮਰਦਾਨਾ ਜੀ ਮਰਾਸੀ ਜਾਤ ਨਾਲ ਸਬੈਧ 
ਰੱਖਦੇ ਸਨ ਤੇ ਰਬਾਬੀ ਸਨ। ਉਨ੍ਹਾਂ ਦੇ ਜੀਵਨ ਪ੍ਰਸੰਗਾਂ ਵਿਚ ਸਿਰੇ ਦੀ ਸੋਝੀ ਤੇ ਹਾਸਰਸ 
ਸ਼ਾਮਲ ਹੈ। ਸਗੋਂ ਬਾਬੇ ਨਾਨਕ ਸਬੋਧੀ ਜਨਮ ਜੀਵਨ ਸਾਖੀਆਂ ਵਿਚ ਜਿਥੇ ਵੀ ਬਾਬਾ 
ਨਾਨਕ ਤੇ ਭਾਈ ਮਰਦਾਨੇ ਦਾ ਕੋਈ ਵਾਰਤਾਲਾਪ ਆਉਂਦਾ ਹੈ ਤਾਂ ਭਾਈ ਮਰਦਾਨੇ ਦੇ 
ਭੌਲੇਪਣ ਦੁਆਰਾ ਜ਼ਾਹਿਰਾ ਤੌਰ 'ਤੇ ਮਨੁੱਖੀ ਜਿਗਿਆਸਾ, ਸਪੱਸ਼ਟਵਾਦੀ ਸੁਭਾਅ ਤੇ 
ਹਾਜ਼ਰ ਜੁਆਬੀ ਦਿ੍‌ਸ਼ਟੀਗੋਚਰ ਹੁੰਦੀ ਹੈ। 

ਫਿਰ ਜਦੋਂ ਵੀ ਬਾਬੇ ਨਾਨਕ ਨੂੰ ਧੁਰ ਕੀ ਬਾਣੀ ਆਉਂਦੀ ਸੀ ਤਾਂ ਹਮੇਸ਼ਾਂ ਹੀ ਭਾਈ 
ਮਰਦਾਨੇ ਨੂੰ ਰਬਾਬ ਵਜਾਉਣ ਦਾ ਆਦੇਸ਼ ਹੁੰਦਾ ਸੀ। ਸੋ ਜ਼ਾਹਿਰ ਹੈ ਕਿ ਮਰਾਸੀ ਕੰਮ 
ਪੰਜਾਬੀ ਸਮਾਜ ਦੀ ਸਪੱਸ਼ਟਵਾਦਤਾ, ਸੋਝੀ-ਸਿਆਣਪ ਤੇ ਹਾਜ਼ਰ ਜੁਆਬੀ ਦੀ ਪ੍ਰਤੀਕ 
ਰਹੀ ਹੈ। ਇਸ ਤਰ੍ਹਾਂ ਨਿਰਸੈਦੇਹ ਮਰਾਸੀਆਂ ਨੇ ਜਿਥੇ ਪੰਜਾਬੀ ਸਮਾਜ ਦਾ ਦਿਲ-ਪ੍ਰਚਾਵਾ 
ਤੇ ਮਨੌਰੰਜਨ ਕੀਤਾ ਹੈ, ਉਥੇ ਇਸ ਦੇ ਨਾਲ ਹੀ ਪੰਜਾਬੀ ਸਭਿਆਚਾਰ ਦੇ ਭੰਡਾਰਿਆਂ 
ਵਿਚ ਬੜਾ ਵੱਡਾ ਯੋਗਦਾਨ ਪਾਇਆ ਹੈ। 

ਇਉਂ ਸਾਡੇ ਸਮਾਜ ਵਿਚ ਮਰਾਸੀਆਂ ਦੀਆਂ ਟਿਚਰਾਂ-ਮਸ਼ਕਰੀਆਂ ਤਾਂ ਮੁੱਢ ਤੋਂ ਹੀ 
ਮਸ਼ਹੂਰ ਹਨ। ਇਕ ਆਮ ਜਿਹੀ ਧਾਰਨਾ ਹੈ ਕਿ ਕਦੇ ਵੀ ਮਰਾਸੀ ਜਾਤ ਨੂੰ ਟਿਚਰ ਨਾ ਕਰੋਂ 
ਕਿਉਂਕਿ ਪਤਾ ਨਹੀਂ ਅੰਗੋਂ ਇਹ ਤਬਕਾ ਕਿਹੜੀ ਮਸ਼ਕਰੀ ਨਾਲ “ਇੱਕੀ ਨੂੰ ਇੱਕਤੀ” ਦੀ 
ਭਾਜੀ ਪਾ ਕੇ ਤੁਹਾਨੂੰ ਲਾਜਵਾਬ ਕਰ ਦੇਵੇ। ਇਸ ਪ੍ਰਥਾਇ ਗੁਰਦਿੱਤ ਸਿੰਘ ਗੈਗਾ- 
ਨਥਾਣਾ ਦਾ ਇਕ ਛੰਦ 'ਜੁੱਤੀ ਸੋਟੀ ਬਿਨਾਂ ਨਾ ਤੁਰੀਏ ਰਾਤ ਨੂੰ, ਟਿਚਰ ਨਾ ਕਰੀਏ 
ਮਰਾਸੀ ਜਾਤ ਨੂੰ” ਬੜਾ ਮਕਬੂਲ ਹੈ। ਪਿੰਡਾਂ ਵਿਚ ਮਰਾਸੀ ਭਾਈਚਾਰਾ ਤਾਂ ਖੁਸ਼ੀ ਦੇ 
ਮੰਕਿਆਂ ਤੇ ਖਾਸ ਕਰਕੇ ਵਿਆਹ-ਸ਼ਾਦੀਆਂ 'ਤੇ ਦਿਲ-ਪ੍ਰਚਾਵੇ ਲਈ ਹੀ ਹੁੰਦਾ ਸੀ। ਫਿਰ 
ਭੰਡ ਤਾਂ ਅਜ ਤਕ ਵੀ ਸਮਾਜ ਦੇ ਮਨ-ਪ੍ਰਚਾਵੇ ਦੀ ਕਿਤੇ ਨਾ ਕਿਤੇ ਆਪਣੀ ਰਾਸ- 
ਲੀਲਾ ਰਚਾਈ ਰੱਖਦੇ ਹਨ। 

ਕਹਿੰਦੇ ਹਨ ਕਿ ਚਾਰ-ਪੋਜ ਮਰਾਸੀ ਇਕ ਘਰ ਵਿਚ ਚੋਰੀ ਕਰਨ ਗਏ ਘਿਰ ਗਏ। 
ਜਿਹੜਾ ਮਰਾਸੀ ਮੋਜੇ ਥੱਲੇ ਸੀ, ਜਦੋਂ ਉਸ ਨੂੰ ਫੜਿਆ ਗਿਆ ਤਾਂ ਉਹ ਕਹਿਣ ਲੱਗਾ, 
“ਮੈਨੂੰ ਇਸ ਚੋਰੀ ਦੀ ਸਕੀਮ ਬਾਰੇ ਨਹੀਂ ਪਤਾ ਇਹ ਤਾਂ ਜਿਹੜਾ ਭੜੋਲੀ ਵਿਚ ਬੇਠਾ ਹੈ, 
ਉਹ ਜਾਣਦਾ ਹੈ।” ਜੋ ਭੜੋਲੀ ਵਿਚ ਬੇਠਾ ਸੀ, ਉਹ ਕਹਿੰਦਾ, “ਇਹ ਸਕੀਮ ਤਾਂ ਉਤਲੇ 
ਨੇ ਬਣਾਈ ਸੀ, ਜੋ ਪੜਛੱਤੀ 'ਤੇ ਲੁਕਿਆ ਬੈਠਾ ਹੈ।” ਜਦੋਂ ਸਾਰੇ ਫੜੇ ਗਏ ਤਾਂ ਉਨ੍ਹਾਂ ਨੂੰ 
ਪੁੱਛਿਆ ਗਿਆ ਕਿ ਚੋਰੀ ਦੀ ਸਕੀਮ ਕਿਸ ਨੇ ਬਣਾਈ ਸੀ ਤਾਂ ਉਹ ਕਹਿਣ ਲੱਗੇ ਕਿ 

124/ ਹਸਦਿਆਂ ਦੇ ਘਰ ਵਸਦੇ 


“ਬਈ ਅਸਲੀ ਸਕੀਮ ਤਾਂ ਉਪਰਲਾ ਹੀ ਜਾਣਦਾ ਹੈ ਅਸੀਂ ਸਾਰੇ ਤਾਂ ਮਾੜੇ ਚੋਰ ਹੀ ਹਾਂ।” 

ਇਕ ਹੋਰ ਪ੍ਰਚਲਤ ਕਹਾਣੀ ਹੈ ਕਿ ਇਕ ਵਾਰੀ ਮਰਾਸੀ ਕਿਸੇ ਦੇ ਘਰ ਚੋਰੀ ਕਰਨ ਜਾ 
ਵੜੇ। ਉਥੇ ਖੀਰ ਬਣੀ ਪਈ ਸੀ ਤੇ ਮਰਾਸੀ ਖੀਰ ਛੱਕਣ ਬੈਠ ਗਏ। ਐਨੇ ਨੂੰ ਸੁੱਤੀ ਪਈ 
ਬੁੜੀ ਨੇ ਪਾਸਾ ਪਰਤਿਆ ਤਾਂ ਉਸ ਦਾ ਇਕ ਹੱਥ ਥੱਲੇ ਲਮਕ ਗਿਆ। ਮਰਾਸੀ ਨੇ 
ਤੱਤੀ-ਤੱਤੀ ਖੀਰ ਉਸ ਦੇ ਹੱਥ 'ਤੇ ਪਾ ਦਿੱਤੀ। ਰੌਲਾ ਪੈ ਗਿਆ। ਮਰਾਸੀ ਫੜੇ ਗਏ। ਲੋਕਾਂ 
ਨੇ ਪੁੱਛਿਆ ਕਿ, “ਤੁਸੀਂ ਬੁੜ੍ਹੀ ਦੇ ਹੱਥ 'ਤੇ ਤੱਤੀ ਖੀਰ ਕਿਉਂ ਪਾਈ?” ਤਾਂ ਇਕ ਮਰਾਸੀ 
ਕਹਿਣ ਲੱਗਾ ਕਿ “ਵਿਚਾਰੀ ਬੁੜ੍ਹੀ ਖੀਰ ਮੋਗਦੀ ਸੀ ਤੇ ਮੈਂ ਘਰ ਦੀ ਮਾਲਕ ਨੂੰ ਖੀਰ ਕਿਵੇਂ 
ਨਾ ਦਿੰਦਾ?” 

ਇਕ ਵਾਰੀ ਦੀ ਗੱਲ ਹੈ ਕਿ ਇਕ ਮਰਾਸੀ ਨੇ ਜੱਟ ਨਾਲ ਸੀਰ ਕਰ ਲਿਆ। ਸਾਰੇ 
ਸਾਲ ਦੀ ਮਿਹਨਤ-ਮਜ਼ਦੂਰੀ ਦੇ ਇਵਜ਼ਾਨੇ ਵਜੋਂ ਸਾਲ ਵਿਚ ਸਿਰਫ਼ ਇਕ ਵਾਰੀ ਝੂਠ 
ਬੋਲਣ ਦੀ ਇਜਾਜ਼ਤ ਮੋਗੀ। ਜੱਟ ਬੜਾ ਖੁਸ਼ ਹੋਇਆ। ਸਾਲ ਭਰ ਕੌਮ ਠੀਕ-ਠਾਕ 
ਚਲਦਾ ਰਿਹਾ। ਇਕ ਦਿਨ ਮਰਾਸੀ ਦੀ ਵਾਰੀ ਆ ਗਈ। ਉਸ ਨੇ ਜੱਟ ਦੀ ਘਰਵਾਲੀ ਨੂੰ 
ਕਿਹਾ ਕਿ 'ਤੇਰੇ ਘਰ ਵਾਲੋਂ ਨੂੰ ਤਾਂ ਕੋਹੜ ਹੋ ਗਿਆ ਹੈ। ਅਜ ਜਦੋਂ ਤੂੰ ਭੱਤਾ ਲੈ ਕੇ ਜਦੋਂ ਖੇ 
ਤ ਆਵੇਗੀ ਤਾਂ ਤੂੰ ਉਸ ਦਾ ਪਿਡਾ ਉਸ ਦੀ ਕਮੀਜ਼ ਚੁੱਕ ਕੇ ਆਪ ਵੇਖ ਲਵੀਂ। ਉੱਧਰ 
ਉਸ ਨੇ ਜੱਟ ਨੂੰ ਕਹਿ ਦਿੱਤਾ ਕਿ “ਤੇਰੀ ਘਰ ਵਾਲੀ ਹਲਕ ਗਈ ਹੈ ਤੇ ਅਜ ਤੈਨੂੰ ਵੱਢਣ 
ਲਈ ਤੇਰੇ ਮਗਰ ਪਊਗੀ।” 

ਖ਼ੈਰ! ਦੋਨੋਂ ਪਾਸੇ ਗਲਤਫਹਿਮੀ ਨੇ ਨਜ਼ਾਰਾ ਵਿਖਾਇਆ। ਜੱਟੀ ਜੱਟ ਦੇ ਪਿੱਛੇ ਭੱਜੀ 
ਫਿਰੇ ਤੇ ਜੱਟ ਨਾਲੇ ਭੱਜਿਆ ਜਾਵੇ ਤੇ ਨਾਲੇ ਉਸ ਨੂੰ ਕੁੱਟਦਾ ਜਾਵੇ। ਖ਼ੈਰ! ਮਰਾਸੀ ਨੇ 
ਛੱਡ-ਛਡਾਈ ਕਰਾ ਦਿੱਤੀ। ਘਰ ਜਾ ਕੇ ਸ਼ਾਮ ਤੱਕ ਜੱਟੀ ਨੇ ਆਪਣੇ ਪੇਕੇ ਸੱਦ ਲਏ। ਜਦੋਂ 
ਸ਼ਾਮ ਨੂੰ ਜੱਟ ਘਰ ਆਇਆ ਤਾਂ ਜੱਟੀ ਦੇ ਭਰਾਵਾਂ ਤੇ ਦੂਜੇ ਪਾਸੇ ਜੱਟ ਦੇ ਭਰਾਵਾਂ ਵਿਚ 
ਖੁਬ ਡਾਂਗ ਵਰਨ ਲੱਗੀ। ਮਰਾਸੀ ਇਕ ਕੌਧੋਲੀ ਤੇ ਲਾਲਟੈਣ ਲੈ ਕੇ ਬੈਠ ਗਿਆ। ਕਿਸੇ ਨੇ 
ਰਾਮ-ਰੌਲੇ ਵਿਚ ਪੁੱਛਿਆ ਕਿ 'ਮਰਾਸੀਆ ਤੂੰ ਲਾਲਟੈਣ ਲੈ ਕੇ ਕੀ ਵੇਖਦਾ ਹੈਂ। ਮਰਾਸੀ 
ਕਹਿਣ ਲੱਗਾ ਕਿ ਮੈਂ ਆਪਣੇ ਸਾਰੇ ਸਾਲ ਦੀ ਕਮਾਈ ਇਕ ਝੂਠ ਦਾ ਨਜ਼ਾਰਾ ਲੈ ਰਿਹਾ 
ਹੈ ਖ਼ੈਰ! ਇਹ ਪੁੱਛਣ-ਦੱਸਣ ਵਾਲੀ ਗੱਲ ਨਹੀਂ ਕਿ ਬਾਅਦ ਵਿਚ ਝੂਠੇ ਮਰਾਸੀ ਨਾਲ 
ਕੀ ਭਾਣਾ ਵਰਤਿਆ। 

ਇਸ ਤਰ੍ਹਾਂ ਹੀ ਇਕ ਮਰਾਸੀ ਦੀ ਰਜ਼ਾਈ ਨੂੰ ਅੱਗ ਲੱਗ ਗਈ। ਅੱਗ ਧੁਖਦੀ- 
ਧੁਖਦੀ ਪੈਰਾਂ ਤੋਂ ਗੋਡਿਆਂ ਤੇ ਅੱਗੇ ਸਿਰ ਵੱਲ ਨੂੰ ਆਈ ਜਾਵੇ ਤੇ ਮਰਾਸੀ ਰੌਲਾ ਪਾਈ 
ਜਾਵੇ ਕਿ ਗੁਆਂਢੀਆਂ ਦੇ ਅੱਗ ਲੱਗ ਗਈ ਹੈ, ਭਾਈ ! ਕੋਈ ਬੁਝਾਉਂਦਾ ਕਿਉਂ ਨਹੀਂ? 
ਆਈ ਕਿ ਅੱਗ ਤਾਂ ਆਪਣੇ ਘਰ ਹੀ ਲੱਗੀ ਹੈ ਤਾਂ ਉਸ ਨੇ ਹੋਰ ਹਾਲ-ਪਾਰ੍ਹਿਆ ਮਚਾਈ 
ਤਾਂ ਜਾ ਕੇ ਕਿਤੇ ਉਸ ਦੇ ਟੱਬਰ ਨੇ ਅੱਗ ਬੁਝਾਉਣ ਦਾ ਕੋਈ ਅੰਹੜ-ਪੰਹੜ ਕੀਤਾ। 

125/ ਹਸਦਿਆਂ ਦੇ ਘਰ ਵਸਦੇ 


ਮਰਾਸੀਆਂ ਬਾਰੇ ਇਕ ਹੋਰ ਮਸ਼ਹੂਰ ਕਹਾਣੀ ਹੈ ਕਿ ਚੋਰ ਕਿਸੇ ਗਰੀਬ ਮਰਾਸੀ ਦੇ ਘਰ 
ਚੋਰੀ ਕਰਨ ਗਏ ਤਾਂ ਮਰਾਸੀ ਨੂੰ ਜਾਗ ਆ ਗਈ। ਮਰਾਸੀ ਚੋਰਾਂ ਨੂੰ ਮਲਕੜੇ ਜਿਹੇ ਕਹਿਣ 
ਲੱਗਾ ਕਿ, “ਭਾਈ ਮੈਨੂੰ ਤਾਂ ਇਥੇ ਕਦੇ ਦਿਨ ਵੇਲੇ ਕੁਝ ਨਹੀਂ ਲੱਭਿਆ। ਖੇਰ! ਜੇ ਤੁਹਾਨੂੰ 
ਹਨ੍ਹੋਰੇ ਵਿਚ ਕੁੱਝ ਲੱਭ ਜਾਵੇ ਤਾਂ ਨੇਕ-ਨੀਤ ਨਾਲ ਮੇਰਾ ਹਿੱਸਾ ਛੱਡ ਜਾਇਓ, ਬਾਕੀ ਮੈਂ 
ਤਾਂ ਹੁਣ ਸੰਣ ਲੱਗਾ ਹਾਂ ਤੇ ਤੁਸੀਂ ਆਪਣੀ ਕਾਰਵਾਈ ਨਿਸਚਿੰਤ ਹੋ ਕੇ ਕਰੀ ਚੱਲੋਂ। 

ਇਉਂ ਮਰਾਸੀ ਕੰਮ ਆਪਣੀ ਗੱਲਬਾਤ ਵਿਚ ਹਾਸਰਸੀ ਚੋਭ ਲਾਉਣ ਦਾ ਕਦੇ ਵੀ 
ਮੰਕਾ ਨਹੀਂ ਖੁਝਾਉਂਦੀ। ਇਨ੍ਹਾਂ ਦੇ ਸੁਭਾਅ ਦੀ ਬੜੀ ਢੁੱਕਵੀਂ ਤਰਜਮਾਨੀ ਤਾਂ ਇਕ ਤੇਲੀ 
ਤੇ ਇਕ ਜਾਟ ਦੇ ਵਾਰਤਾਲਾਪ ਤੋਂ ਹੁੰਦੀ ਹੈ। ਇਕ ਪੁਰਾਣੀ ਕਹਾਣੀ ਹੈ ਕਿ ਇਕ ਜਾਟ ਤੇ 
ਤੇਲੀ ਆਪਸ ਵਿਚ ਲੜ ਪਏ। ਤੇਲੀ ਉਸ ਨੂੰ ਕਹਿਣ ਲੱਗਾ, ਜਾਟ ਰੇ ਜਾਟ ਤੇਰੇ ਸਿਰ ਪੇ 
ਖਾਟ'। ਜਾਟ ਵੀ ਪੂਰਾ ਗੁੱਸੇ ਵਿਚ ਸੀ ਤੇ ਉਹ ਵੀ ਕਵੀਸ਼ਰੀ ਕਰਨ ਦੇ ਅੰਦਾਜ਼ ਵਿਚ ਤੇਲੀ 
ਨੂੰ ਕਹਿਣ ਲੱਗਾ ਕਿ “ਤੇਲੀ ਰੇ ਤੇਲੀ ਤੇਰੇ ਸਿਰ ਪਰ ਕੋਹਲੂ”। ਇਸ 'ਤੇ ਤੇਲੀ ਨੇ ਕਿਹਾ ਕਿ 
ਜਾਟ ਤੇਰੀ ਕਵਿਤਾ ਕੀ ਕੋਈ ਤੁਕ ਤੋ ਬਣੀ ਨਹੀਂ ਤਾਂ ਅੰਗੇਂ ਜਾਟ ਨੇ ਜਵਾਬ ਦਿੱਤਾ ਕਿ 
ਮੈਂ ਤੁਕ ਬਣਾ ਕੇ ਕੀ ਲੈਣਾ ਸੈ। ਤੂ ਸੁਸਰੇ ! ਕੋਹਲੂ ਕੇ ਭਾਰ ਕੇ ਨੀਚੇ ਤੋ ਦਬੇਗਾ। 

ਇਹ ਵੀ ਕੁਦਰਤ ਦੀ ਇਕ ਰੀਭੀਰ ਵਿਡੰਬਣਾ ਹੈ ਕਿ ਖੁਸਰੇ ਮਨੁੱਖੀ ਸਮਾਜ ਦਾ ਇਕ 
ਅਵੱਲਾ ਜਿਹਾ ਐਗ ਰਹੇ ਹਨ। ਸਮਾਜ ਨੇ ਹੀਜੜਿਆਂ ਨੂੰ ਅਜ ਤਕ ਵੀ ਕਦੇ ਸਵੀਕਾਰਿਆ 
ਨਹੀਂ ਹੈ। ਫਿਰ ਇਹ ਵੀ ਇਕ ਸਮਾਜਿਕ ਵਿਡੰਬਣਾ ਹੈ ਕਿ ਸ਼ਾਹੀ ਹਰਮਾਂ ਵਿਚ ਹਮੇਸ਼ਾਂ ਤੋਂ 
ਖੁਸਰੇ-ਹੀਜੜੇ ਗੋਪਨੀਅਤਾ, ਇਜ਼ਤ, ਸ਼ਿਸ਼ਟਾਚਾਰ ਤੇ ਰਾਜ਼ਦਾਰੀ ਦੇ ਭਾਈਵਾਲ ਰਹੇ 
ਹਨ। ਬਹਿਰਹਾਲ, ਇਨ੍ਹਾਂ ਦਾ ਆਪਣਾ ਹੀ ਤਬਕਾ ਹੌਦਾ ਹੈ, ਜਿਸ ਵਿਚ ਇਨ੍ਹਾਂ ਦਾ 
ਆਪਣਾ ਹੀ ਕਾਨੂੰਨ ਵਿਧਾਨ ਹੁੰਦਾ ਹੈ। ਇਹ ਸ਼ੁਰੁ ਤੋਂ ਹੀ ਮਰਾਸੀਆਂ, ਭੰਡਾਂ ਤੇ ਢਾਡੀਆਂ 
ਵਾਂਰੁ ਗਾਉਣ-ਵਜਾਉਣ ਨਾਲ ਲੋਕਾਂ ਦਾ ਮਨ-ਪ੍ਰਚਾਵਾ ਕਰਦੇ ਰਹੇ ਹਨ। ਸਾਡੇ ਸਮਾਜ 
ਵਿਚ ਹੁਣ ਤਕ ਵੀ ਖੁਸਰੇ ਖਾਸ ਕਰਕੇ ਮੋਡੇ ਦੇ ਜਨਮ ਸਮੇਂ ਵਧਾਈ ਲੈਣ ਆਉਂਦੇ ਹਨ। 
ਫਿਰ ਇਹ ਉਸ ਪਰਿਵਾਰ ਦੀ ਹੈਸੀਅਤ ਤੋਂ ਵੀ ਵੱਧ ਵਧਾਈ ਲੈ ਕੇ ਉਠਦੇ ਹਨ। ਇਨ੍ਹਾਂ ਨੂੰ 
ਨਾਂਹ-ਨੁੱਕਰ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਸਗੋਂ ਇਨ੍ਹਾਂ ਨੂੰ ਨਰਾਜ਼ ਕਰਨਾ 
ਜਾਂ ਛੇੜਨਾ ਭਰਿੰਡਾਂ ਦੇ ਖੱਖਰ ਨੂੰ ਛੇੜਨ ਵਾਂਰ੍ਹੀ ਮਾੜਾ ਹੀ ਹੁੰਦਾ ਹੈ। 

ਸਾਡੇ ਸਮਾਜ ਵਿਚ ਜਦੋਂ ਕੋਈ ਬੋਦਾ ਕਿਸੇ ਆਮ ਗੱਲਬਾਤ ਤੋਂ ਲੈ ਕੇ ਕਿਸੇ ਸੈਜੀਦਾ 
ਮਸਲੇ ਵਿਚ ਬੇਮਤਲਬ ਹੀ ਸ਼ਾਮਲ ਹੋ ਜਾਵੇ ਤਾਂ ਕਿਹਾ ਜਾਂਦਾ ਹੈ ਕਿ ਇਹ ਵਿਅਰਥ ਹੀ 
ਧੂੜ ਵਿਚ ਟੱਟੂ ਭਜਾਈ ਜਾਂਦਾ ਹੈ। ਇਸ ਪ੍ਰਸੈਗ ਵਿਚ ਮੈਨੂੰ ਧੁੜ ਵਿਚ ਟੱਟੂ ਭਜਾਈ ਜਾਂਦੇ 
ਇਕ ਮਰਾਸੀ ਦੀ 'ਪਾਂਚਵੇਂ ਸਵਾਰ” ਵਾਲੀ ਕਹਾਣੀ ਯਾਦ ਆਈ ਹੈ। ਇਕ ਵਾਰੀ ਦੀ ਗੱਲ 
ਹੈ ਕਿ ਮੁਗਲ ਸ਼ਾਸਨ ਸਮੇਂ ਦਿੱਲੀ ਦਰਬਾਰ ਵਿਚ ਸੂਬੇ ਦੀ ਨੰਮਾਇਦਗੀ ਕਰਨ ਵਾਸਤੇ 
ਸਰਹਿੰਦ ਤੋਂ ਚਾਰ ਘੋੜ ਸਵਾਰ ਜਾ ਰਹੇ ਸਨ। ਉਨ੍ਹਾਂ ਨੂੰ ਰਸਤੇ ਵਿਚ ਕੋਈ ਮਰਾਸੀ ਟੱਟੂ 


126/ ਹਸਦਿਆਂ ਦੇ ਘਰ ਵਸਦੇ 


ਸਵਾਰ ਵੀ ਮਿਲ ਗਿਆ। ਗੰਰਤਲਬ ਹੈ ਕਿ ਮਰਾਸੀ ਗੱਲਬਾਤ ਕਰਨ ਦਾ ਮਾਹਿਰ ਸੀ। 
ਇਸ ਲਈ ਦਰਬਾਰੀ ਸ਼ਾਹ-ਸਵਾਰਾਂ ਨੇ ਮਰਾਸੀ ਦੀ ਬੇਨਤੀ-ਬੇਨਤਾ ਪਰਵਾਨ ਕਰਦੇ ਹੋਏ, 
ਉਸਨੂੰ ਵੀ ਆਪਣੇ ਨਾਲ ਰਲਾ ਲਿਆ ਅਤੇ ਉਹ ਵੀ ਸ਼ਾਹੀ ਦਰਬਾਰ ਵਿਚ ਪਹੁੰਚ ਗਿਆ। 
ਜਦੋਂ ਬਾਦਸ਼ਾਹ ਸਲਾਮਤ ਨੇ ਦੇਖਿਆ ਕਿ ਚਾਰ ਸਵਾਰ ਤਾਂ ਸਰਹਿੰਦ ਰਿਆਸਤ ਦੇ ਵੱਡੇ 
ਅਹਿਲਕਾਰ ਹਨ, ਪਰ ਪੋਜਵਾਂ ਟੱਟੂ ਸਵਾਰ ਅੱਵੇ ਹੀ “ਸਿਰ ਕੱਢ ਲੀਡਰਾਂ ਵਾਂਗ” ਅੱਗੇ- 
ਪਿੱਛੇ ਹੁੰਦਾ ਫਿਰ ਰਿਹਾ ਹੈ ਤਾਂ ਬਾਦਸ਼ਾਹ ਨੇ ਸ਼ੱਕ ਜ਼ਾਹਿਰ ਕੀਤਾ। ਬਾਦਸ਼ਾਹ ਨੇ ਉਨ੍ਹਾਂ ਨੂੰ 
ਪੁੱਛਿਆ ਕਿ ਸਰਹਿੰਦ ਤੋਂ ਕਿੰਨੇ ਸ਼ਾਹ-ਸਵਾਰ ਆਏ ਹੋ ਤਾਂ ਦੂਜਿਆਂ ਦੇ ਬੋਲਣ ਤੋਂ ਪਹਿਲਾਂ 
ਹੀ ਉਹ ਟੱਟੂ ਸਵਾਰ ਆਪਣੇ ਵੱਲ ਨੂੰ ਇਸ਼ਾਰਾ ਕਰਕੇ ਤੜੱਕ ਦੇਣੇ ਬੋਲਿਆ, “ਹਜ਼ੂਰ ! ਹਮ 
ਪਾਂਚੋਂ ਸਵਾਰ ਸਰਹਿੰਦ ਸੇ ਆਏ ਹੈਂ”। ਇਹ ਮਰਾਸੀਆਂ ਦੀ ਹਾਜ਼ਰ ਜੁਆਬੀ ਦੀ ਇਕ 
ਉਦਾਹਰਣ ਹੈ। 

ਇਸ ਸੈਦਰਭ ਵਿਚ ਬਾਦਸ਼ਾਹ ਅਕਬਰ ਦੇ ਨੰ ਰਤਨਾਂ ਵਿਚੋਂ ਇਕ ਪ੍ਰਸਿੱਧ ਨਾਮ 
ਬੀਰਬਲ ਦਾ ਹੈ ਜੋ ਕਿ ਆਪਣੀ ਹਾਜ਼ਰ-ਜੁਆਬੀ ਲਈ ਜਾਣਿਆ ਜਾਂਦਾ ਹੈ। ਇਕ ਵਾਰ 
ਅਕਬਰ ਨੇ ਉਸ ਨੂੰ ਪੁਛਿਆ ਕਿ ਮੈਨੂੰ ਕੋਈ ਚਾਰ ਵੱਡੇ ਮੁਰਖ ਮਿਲਾ। ਉਸ ਸਮੇਂ ਕੋਈ ਬੋਦਾ 
ਗਧੇ 'ਤੇ ਚੜਿਆ ਜਾ ਰਿਹਾ ਸੀ ਤੇ ਉਸ ਨੇ ਆਪਣੇ ਸਿਰ 'ਤੇ ਗੈਢੜੀ ਚੁੱਕੀ ਹੋਈ ਸੀ। 
ਬੀਰਬਲ ਨੇ ਉਸ ਨੂੰ ਪੁਛਿਆ ਕਿ ਤੂੰ ਗਢੜੀ ਕਿਉਂ ਚੁੱਕੀ ਹੋਈ ਹੈ ਤਾਂ ਉਹ ਅੰਗੋਂ ਕਹਿਣ 
ਲੱਗਾ ਕਿ ਮੈਂ ਆਪਣੇ ਗਧੇ ਨੂੰ ਭਾਰ ਨਾਲ ਤਾਂ ਨਹੀਂ ਮਾਰਨਾ। ਉਹ ਦੋਨੋਂ ਹੋਰ ਅੱਗੇ ਚੱਲੇ 
ਤਾਂ ਇਕ ਬੰਦਾ ਘਰ ਦੇ ਬਾਹਰ ਕੋਈ ਚੀਜ਼ ਲੱਭ ਰਿਹਾ ਸੀ। ਬੀਰਬਲ ਨੇ ਉਸ ਨੂੰ ਪੁਛਿਆ 
ਕਿ ਤੂੰ ਕੀ ਲੱਭ ਰਿਹਾ ਹੈਂ ਤਾਂ ਜੁਆਬ ਮਿਲਿਆ ਕਿ ਮੇਰੀ ਮੋਦਰੀ ਘਰ ਦੇ ਐਦਰ ਡਿੱਗ ਪਈ 
ਹੈ। ਬੀਰਬਲ ਨੇ ਉਸ ਨੂੰ ਕਿਹਾ ਕਿ ਤੂੰ ਫਿਰ ਮੋਦਰੀ ਐਦਰ ਕਿਉਂ ਨਹੀਂ ਲੱਭਦਾ ਤਾਂ ਅੰਗੋਂ 
ਫਿਰ ਉਹ ਕਹਿਣ ਲੱਗਾ ਕਿ ਮੇਰੇ ਘਰ ਅਦਰ ਹਨੇਰਾ ਬਹੁਤ ਹੈ। 

ਬੀਰਬਲ ਨੇ ਕਿਹਾ ਕਿ ਹਜ਼ੂਰ ਸਾਡੀ ਭਾਲ ਪੂਰੀ ਹੋ ਚੁੱਕੀ ਹੈ ਤਾਂ ਅਕਬਰ ਨੇ ਕਿਹਾ 
ਕਿ ਹਾਲੇ ਦੋ ਮੁਰਖ ਹੋਰ ਭਾਲਣੇ ਬਾਕੀ ਹਨ। ਅੱਗੋਂ ਬੀਰਬਲ ਨੇ ਜੁਆਬ ਦਿੱਤਾ ਕਿ ਉਹ ਦੋ 
ਮੁਰਖ ਆਪਾਂ ਹੀ ਹਾਂ। ਤੁਸੀਂ ਅਜਿਹਾ ਸਵਾਲ ਕਰਕੇ ਮੁਰਖ ਬਣੇ ਹੋ ਅਤੇ ਮੈਂ ਇਸ ਲਈ ਮੁਰਖ 
ਹਾਂ ਕਿ ਇਸ ਫ਼ਜ਼ੁਲ ਕੰਮ ਵਾਸਤੇ ਤੁਹਾਡੇ ਨਾਲ ਆਪਣਾ ਸਮਾਂ ਬਰਬਾਦ ਕਰ ਰਿਹਾ ਹਾਂ। 
ਇਸ ਤਰ੍ਹਾਂ ਹੀ ਕਹਿੰਦੇ ਹਨ ਕਿ ਅਕਬਰ ਨੌ ਇਕ ਵਾਰੀ ਬੀਰਬਲ ਨੂੰ ਫਤਿਹਪੁਰ ਸੀਕਰੀ 
ਵਿਚ ਅਨ੍ਹਿਆਂ ਦੀ ਗਿਣਤੀ ਪੁਛ ਲਈ। ਦੁਜੇ ਦਿਨ ਬੀਰਬਲ ਮਹਿਲ ਦੇ ਬਾਹਰ ਵਾਣ 
ਵੱਟਣ ਬਹਿ ਗਿਆ। ਅਕਬਰ ਨੇ ਉਸ ਨੂੰ ਪੁਛਿਆ ਕਿ ਤੂੰ ਇਹ ਕੀ ਕਰ ਰਿਹਾ ਹੈਂ। ਬੀਰਬਲ 
ਨੇ ਜੁਆਬ ਦਿੱਤਾ ਕਿ ਜਨਾਬ ਇਸ ਸ਼ਹਿਰ ਵਿਚ ਸਾਰੇ ਹੀ ਅਨ੍ਹੇ ਹਨ ਕਿਉਂਕਿ ਬਾਦਸ਼ਾਹ 
ਨੂੰ ਵੀ ਨਹੀਂ ਦਿਸ ਰਿਹਾ ਕਿ ਮੈਂ ਕੀ ਕਰ ਰਿਹਾ ਹਾਂ। 

ਇਉਂ ਹੀ ਦਰਬਾਰ ਵਿਚ ਇਕ ਵਾਰੀ ਗੱਲ ਚਲੀ ਕਿ ਆਪਣੀ ਘਰਵਾਲੀ ਤੋਂ ਕੰਣ 


127/ ਹਸਦਿਆਂ ਦੇ ਘਰ ਵਸਦੇ 


ਨਹੀਂ ਡਰਦਾ। ਸਾਰਿਆਂ ਨੇ ਕਿਹਾ ਕਿ ਅਸੀਂ ਤਾਂ ਸਾਰੇ ਡਰਦੇ ਹਾਂ, ਪਰ ਬੀਰਬਲ ਕਹਿਣ 
ਲੱਗਾ ਕਿ ਹਜ਼ੂਰ ਮੈਂ ਨਹੀਂ ਡਰਦਾ। ਅਕਬਰ ਨੇ ਖੁਸ਼ ਹੋ ਕੇ ਉਸ ਨੂੰ ਇਕ ਕਾਲਾ ਘੋੜਾ ਦੇ 
ਦਿਤਾ। ਅਗਲੇ ਦਿਨ ਬੀਰਬਲ ਘੜਾ ਮੋੜ ਲਿਆਇਆ ਤੇ ਕਹਿਣ ਲੱਗਾ ਕਿ ਮੇਰੀ 
ਪਤਨੀ ਕਹਿੰਦੀ ਹੈ ਕਿ ਚਿੱਟਾ ਘੋੜਾ ਲੈ ਕੇ ਆ। ਜ਼ਾਹਿਰ ਸੀ ਕਿ ਬੀਰਬਲ ਵੀ ਘਰਵਾਲੀ 
ਤੋਂ ਡਰਦਾ ਸੀ। ਇਸ 'ਤੇ ਬਾਦਸ਼ਾਹ ਨੇ ਕਾਲਾ ਘੋੜਾ ਵੀ ਉਸ ਤੋਂ ਵਾਪਸ ਲੈ ਲਿਆ। 

ਇਸ ਤਰ੍ਹਾਂ ਹੀ ਬੀਰਬਲ ਨੇ ਇਕ ਵਾਰੀ ਅਕਬਰ ਨੂੰ ਖੁਸ਼ ਕਰਨ ਵਾਸਤੇ ਬੈਂਗਣ ਖਾਣ 
ਦੇ ਗੁਣ ਦਸ ਕੇ ਬੈਂਗਣਾਂ ਨੂੰ ਹੀ ਅਸਮਾਨੀਂ ਚੜ੍ਹਾ ਦਿਤਾ। ਅਗਲੇ ਦਿਨ ਜਦੋਂ ਬਾਦਸ਼ਾਹ ਦੇ 
ਢਿਡ ਵਿਚ ਘੁਰਲੂ ਫਿਰਿਆ ਤਾਂ ਬੀਰਬਲ ਬੈਂਗਣਾਂ ਨੂੰ ਕਾਲੇ-ਕਲੂਟੇ ਕਹਿਣ ਲਗ ਗਿਆ। 
ਜਦੋਂ ਉਸ ਨੂੰ ਬੈਂਗਣਾਂ ਦੀ ਸਿਫਤ ਵਿਚ ਆਪਣੀ ਬਿਆਨਬਾਜ਼ੀ ਬਦਲਣ ਬਾਰੇ ਪੁਛਿਆ 
ਗਿਆ ਤਾਂ ਬੀਰਬਲ ਨੇ ਜੁਆਬ ਦਿਤਾ ਕਿ ਮੈਂ ਬਾਦਸ਼ਾਹ ਸਲਾਮਤ ਦੀ ਚਾਕਰੀ ਕਰਦਾ ਹਾਂ 
ਕਿ ਨਾ ਕਿ ਬੈਂਗਣ ਦੀ। ਖੇਰ! ਅਜੋਕੇ ਸਮੇਂ ਵਿਚ ਕਿਸੇ ਵੱਡੇ ਬੰਦੇ ਦੀ ਖੁਸ਼ਨੂਦੀ ਹਾਸਲ 
ਕਰਨ ਲਈ ਸਾਡਾ ਵੀ ਹਾਲ ਬੀਰਬਲ ਵਾਲਾ ਹੀ ਬਣਿਆ ਹੋਇਆ ਹੈ। ਅਸੀਂ ਵੀ 
ਆਪਣੀ ਗਰਜ਼ਮੇਦੀ ਦੀ ਖਾਤਿਰ ਵੱਡੇ ਅਹੁਦੇਦਾਰਾਂ ਦਾ ਰਖ-ਰਵੱਈਆ ਦੇਖ ਕੇ 'ਹਵਾ 
ਕੁਕੜ” ਵਾਂਰੂੰ ਹਵਾ ਦੇ ਨਾਲ ਹੀ ਦਿਸ਼ਾ ਬਦਲ ਲੈਂਦੇ ਹਾਂ। 

ਬਹਿਰਹਾਲ, ਬਾਦਸ਼ਾਹ ਅਕਬਰ ਔਬ ਚੁਪਣ ਦਾ ਬਹੁਤ ਸ਼ੰਕੀਨ ਸੀ। ਇਕ ਦਿਨ 
ਅਕਬਰ ਤੇ ਬੀਰਬਲ ਅਬ ਚੁਪ ਰਹੇ ਸਨ ਕਿ ਅਕਬਰ ਚੁਪੇ ਐਬ ਬੀਰਬਲ ਵਾਲੇ ਪਾਸੇ ਰੱਖੀ 
ਜਾਂਦਾ ਸੀ। ਅਖੀਰ ਵਿਚ ਅਕਬਰ ਫਿਰ ਬੀਰਬਲ ਨੂੰ ਕਹਿਣ ਲੱਗਾ ਕਿ ਬੀਰਬਲ ਅਬ ਤਾਂ 
ਗਧੇ ਵੀ ਨਹੀਂ ਖਾਂਦੇ ਤੇ ਤੂੰ ਇਨੇ ਅਬ ਖਾ ਗਿਆ ਹੈਂ। ਅੱਗੋਂ ਬੀਰਬਲ ਨੇ ਜੁਆਬ ਦਿਤਾ ਕਿ 
ਹਾਂ ਜੀ ਹਜ਼ੂਰ! ਗਧੇ ਹੀ ਤਾਂ ਐਬ ਨਹੀਂ ਖਾਂਦੇ'। ਇਸ ਦਾ ਮਤਲਬ ਇਹ ਸੀ ਕਿ ਅਕਬਰ 
ਅੰਗੇ ਕੋਈ ਵੀ ਐਬ ਦਾ ਛਿਲਕਾ ਨਹੀਂ ਸੀ ਤੇ ਬੀਰਬਲ ਤਰੀਕੇ ਨਾਲ ਬਾਦਸ਼ਾਹ ਨੂੰ ਗਧਾ 
ਕਹਿ ਗਿਆ। 

ਇਸ ਤਰ੍ਹਾਂ ਹੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀਆਂ ਵੀ ਕਈ ਗਾਲਾਂ ਬਹੁਤ 
ਹੀ ਮਨੌਰੋਜਨ ਭਰਪੁਰ ਹਨ। ਇਸ ਪ੍ਰਸੈਗ ਵਿਚ ਦਰਬਾਰੀਆਂ ਨੇ ਇਕ ਮਰਾਸੀ ਨੂੰ ਮਨਾ 
ਲਿਆ ਕਿ ਜੇ ਉਹ ਮਹਾਰਾਜੇ ਨੂੰ ਕਾਣਾ ਕਹਿ ਦੇਵੇ ਤਾਂ ਉਸ ਨੂੰ ਸੋਨੇ ਦੀ ਮੋਹਰ ਮਿਲੇਗੀ। 
ਮਰਾਸੀ ਨੇ ਰਣਜੀਤ ਸਿੰਘ ਨੂੰ ਕਾਣਾ ਕਹਿਣ ਦੀ ਬਜਾਏ ਆਪਣੇ ਲਹਿਜੇ ਵਿਚ “ਤੇਰੀ 
ਇਕੋ ਅੱਖ ਸੁਲੱਖਣੀ; ਜੋ ਡਲਕਾਂ ਮਾਰੇ, ਤੈਨੂੰ ਝੁਕ-ਝੁਕ ਕਰਨ ਸਲਾਮਾਂ ਦੋ ਅੱਖਾਂ ਵਾਲੇ” 
ਕਹਿ ਦਿਤਾ। ਇਸ 'ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਇਕ ਟੱਟੂ ਇਨਾਮ ਵਿਚ ਦੇ 
ਦਿਤਾ। ਅਗਲੇ ਦਿਨ ਮਰਾਸੀ 'ਮਾੜਾ ਟੱਟੂ ਸਵਖਤੇ ਸਵਾਰੀ” ਦੇ ਅਖਾਣ ਅਨੁਸਾਰ ਟੱਟੂ 
ਮੋੜਨ ਤੁਰ ਪਿਆ ਤੇ ਟੱਟੂ ਦੇ ਗਲ ਵਿਚ ਪਾਣੀ ਦੀ ਤੰੜੀ ਬਨ ਲਈ। ਮਹਾਰਾਜਾ ਉਸ ਨੂੰ 
ਪੁਛਣ ਲੱਗਾ ਕਿ ਤੂੰ ਆਹ ਕੀ ਕਰੀਂ ਫਿਰਦਾ ਹੈਂ ਤਾਂ ਮਰਾਸੀ ਨੇ ਕਿਹਾ ਕਿ ਹਜ਼ੁਰ ਇਹ ਟੱਟੂ 


128/ ਹਸਦਿਆਂ ਦੇ ਘਰ ਵਸਦੇ 


ਤਾਂ ਉਲਾਰ ਹੈ, ਇਸ ਲਈ ਮੈਂ ਇਸ ਦਾ ਭਾਰ ਸਾਵਾਂ ਕੀਤਾ ਹੈ। 

ਇਉ' ਹੀ ਅਕਾਲੀ ਫੂਲਾ ਸਿੰਘ ਬਾਰੇ ਪੁਸਿੱਧ ਹੈ ਕਿ ਉਹ ਬਹੁਤ ਹੀ ਬਹਾਦਰ ਤੇ ਬੇ 
ਬਾਕ ਸੀ। ਮਹਾਰਾਜਾ ਰਣਜੀਤ ਸਿੰਘ ਉਸ ਦਾ ਬਹੁਤ ਸਤਿਕਾਰ ਕਰਦਾ ਸੀ ਤੇ ਉਸ ਦੀ 
ਕਿਸੇ ਗੱਲ ਦਾ ਬੁਰਾ ਨਹੀਂ ਸੀ ਮਨਾਉਂਦਾ। ਇਕ ਵਾਰੀ ਮਹਾਰਾਜਾ ਹਾਥੀ 'ਤੇ ਸਵਾਰ ਹੋ ਕੇ 
ਅਕਾਲੀ ਫੁਲਾ ਸਿੰਘ ਦੇ ਘਰ ਦੇ ਅੰਗੇਂ ਦੀ ਲੰਘਿਆ ਤਾਂ ਅਕਾਲੀ ਫੂਲਾ ਸਿੰਘ ਨੇ ਟਾਂਚ 
ਮਾਰੀ ਕਿ ਤੂੰ ਸੈਢੇ 'ਤੇ ਕਿੱਧਰ ਚੜ੍ਹਿਆ ਫਿਰਦਾ ਹੈਂ। ਅੰਗੋਂ ਮਹਾਰਾਜੇ ਨੇ ਜੁਆਬ ਦਿਤਾ ਕਿ 
ਚਾਚਾ ਜੀ ਇਹ ਸੈਢਾ ਵੀ ਤਾਂ ਤੁਹਾਡਾ ਹੀ ਬਖਸ਼ਿਆ ਹੋਇਆ ਹੈ। 

ਇਕ ਵਾਰ ਅਕਬਰ ਨੇ ਆਪਣੇ ਦਰਬਾਰੀਆਂ ਨੂੰ ਪੁਛਿਆ ਕਿ ਸਭ ਤੋਂ ਵਧੀਆ 
ਹਥਿਆਰ ਕਿਹੜਾ ਹੈ। ਕਿਸੇ ਨੇ ਤਲਵਾਰ, ਕਿਸੇ ਨੇ ਤੀਰ ਤੇ ਕਿਸੇ ਨੇ ਬਰਛੇ ਨੂੰ ਬਹੁਤ ਹੀ 
ਵਧੀਆ ਹਥਿਆਰ ਦੱਸਿਆ। ਇੰਨੇ ਨੂੰ ਇਕ ਭੂਤਰਿਆ ਹਾਥੀ ਉਧਰ ਆ ਗਿਆ। ਸਾਰਿਆਂ 
ਨੇ ਆਪਣੇ-ਆਪਣੇ ਹਥਿਆਰ ਵਰਤੇ, ਪਰ ਹਾਥੀ ਨਾ ਮੜਿਆ। ਬੀਰਬਲ ਨੇ ਕੋਲ ਖਲੰਤਾ 
ਇਕ ਕਤੂਰਾ ਚੁਕ ਕੇ ਹਾਥੀ ਦੇ ਸਿਰ ਵਿਚ ਮਾਰ ਦਿਤਾ। ਇਸ `ਤੇ ਕੁੱਤੇ ਦੇ ਚਿਆਂ-ਚਿਆਂ 
ਕਰਨ ਨਾਲ ਹਾਥੀ ਭੱਜ ਗਿਆ ਕਿ ਇਹ ਤਾਂ ਕੋਈ ਨਵਾਂ ਹੀ ਹਥਿਆਰ ਹੈ। ਬਹਿਰਹਾਲ, 
ਬੀਰਬਲ ਦੀ ਇਹ ਗੱਲ ਅਜ ਤਕ ਵੀ ਪ੍ਰਸਿੱਧ ਹੈ ਕਿ “ਹਥਿਆਰ ਉਹ ਹੀ ਵਧੀਆ ਹੈ ਜੋ 
ਵੇਲੇ ਸਿਰ ਕੌਮ ਆ ਜਾਵੇ'। 
ਅਮਲੀਆਂ ਦੇ ਹਾਸੇ ਠੱਠੇ 

ਇਉਂ ਹੀ ਹਾਸੇ-ਠੱਠੇ ਦੇ ਚੰਗੇ-ਮਾੜੇ ਸਮਾਜਿਕ ਪ੍ਰਚੱਲਣ ਵਿਚ ਗੱਰਤਲਬ ਹੈ ਕਿ 
ਸ਼ੁਰੂ ਤੋਂ ਹੀ ਸਾਡੇ ਸਮਾਜ ਵਿਚ ਅਮਲੀਆਂ ਤੇ ਨਸ਼ੇੜੀਆਂ ਦਾ ਇਕ ਵੱਖਰਾ ਹੀ ਵਰਗ ਰਿਹਾ 
ਹੈ। ਬੇਸ਼ੱਕ ਜਾਤ-ਗੋਤ ਦੇ ਪੱਖੋਂ ਅਮਲੀਆਂ ਦਾ ਕੋਈ ਸਮਾਜਿਕ ਤਬਕਾ ਨਹੀਂ ਹੁੰਦਾ, ਸਗੋਂ 
ਅਫ਼ੀਮ ਤੇ ਭੁੱਕੀ ਦਾ ਅਮਲ ਕਰਨ ਦੇ ਆਦੀ ਲੋਕਾਂ ਨੂੰ ਆਮ ਤੌਰ 'ਤੇ ਅਮਲੀ ਕਿਹਾ 
ਜਾਂਦਾ ਹੈ। ਫਿਰ ਬਦਕਿਸਮਤੀ ਇਹ ਹੈ ਕਿ ਅਮਲੀ ਲੋਕ ਨਸ਼ੇ ਦੀ ਲਤ ਵਿਚ ਇੰਨੇ ਘੌਰੀ, 
ਘੱਲੀ ਤੇ ਆਲਸੀ ਹੋ ਜਾਂਦੇ ਹਨ ਕਿ ਨਸ਼ਾ-ਪੱਤਾ ਛਕਣ ਤੋਂ ਬਿਨਾਂ ਇਨ੍ਹਾਂ ਦੇ ਹੱਡ-ਪੈਰ 
ਹੀ ਨਹੀਂ ਜੁੜਦੇ। ਇਸ ਵਾਸਤੇ ਅਮਲੀ ਬੰਦੇ ਸਵੇਰੇ ਉੱਠਣ ਸਾਰ ਨਸ਼ੇ ਦੀ ਭਾਲ ਵਿਚ ਤੁਰ 
ਪੈਂਦੇ ਹਨ। ਜਦੋਂ ਅਮਲੀ ਨੂੰ ਨਸ਼ਾ ਮਿਲ ਜਾਂਦਾ ਹੈ ਤਾਂ ਸਮਝੋ ਕਿ ਉਸ ਦਾ ਦਿਨ ਸਕਾਰਥ 
ਹੋ ਗਿਆ ਹੈ। ਫਿਰ “ਨਸ਼ਾ ਖਿੜਨ” ਉਪਰੈਤ ਅਮਲੀ ਤੇ ਨਸ਼ੇੜੀ ਬੋਦੇ ਸਾਰਾ ਦਿਨ ਨਸ਼ੇ ਦੀ 
ਲੌਰ ਵਿਚ ਬਾਗੋ-ਬਾਗ ਰਹਿੰਦੇ ਹਨ। ਫਿਰ ਉਨ੍ਹਾਂ ਦੀ ਹਰ ਗੱਲ ਇਕ ਹਾਸਰਸੀ ਜਿਹੀ 
ਵਹਿਵਤ ਦੀ ਪ੍ਰਤੀਕ ਬਣ ਜਾਂਦੀ ਹੈ। 

ਇਸ ਪ੍ਰਥਾਇ ਦੋ ਅਫ਼ੀਮੀਆਂ ਦੀ ਗੱਲ ਹੈ ਕਿ ਉਹ ਨਸ਼ਾ-ਪੱਤਾ ਕਰਕੇ ਇਕੋ ਮੋਜੇ 'ਤੇ 
ਸੌਂ ਗਏ। ਜਦੋਂ ਅੱਧੀ ਕੁ ਰਾਤ ਨੂੰ ਇਕ ਅਮਲੀ ਦੀ ਪੀਨਕ ਟੁੱਟੀ ਤਾਂ ਉਹ ਕਹਿਣ ਲੱਗਾ 
ਕਿ ਬਾਈ ਸਿਆਂ; ਮੇਰੇ ਨਾਲ ਤਾਂ ਕੋਈ ਹੋਰ ਬੈਦਾ ਸੁੱਤਾ ਪਿਆ ਹੈ। ਉਸ ਦਾ ਬੇਲੀ ਕਹਿਣ 

129/ ਹਸਦਿਆਂ ਦੇ ਘਰ ਵਸਦੇ 


ਲੱਗਾ ਕਿ ਸਾਲੇ ਨੂੰ ਧੱਕਾ ਮਾਰ ਕੇ ਥੱਲੇ ਸੁਟ ਦੇ। ਇਉਂ ਦੋਨੋਂ ਲਗਦੇ ਹੱਥ ਲਟਾ-ਪੀਂਘ ਹੋ 
ਗਏ। ਪਹਿਲਾ ਅਮਲੀ ਧੱਕਮ-ਧੱਕੀ ਵਿਚ ਥੱਲੇ ਡਿੱਗ ਪਿਆ ਤਾਂ ਦੂਜਾ ਅਮਲੀ ਪੁਛਣ 
ਲੱਗਾ ਕਿ ਤੇਰੇ ਨਾਲ ਦਾ ਬੈਦਾ ਥੱਲੇ ਡਿੱਗਿਆ ਹੈ ਕਿ ਨਹੀਂ। ਇਸ 'ਤੇ ਪਹਿਲਾ ਅਮਲੀ 
ਕਹਿਣ ਲੱਗਾ ਕਿ ਨਹੀਂ ਬਾਈ ਮੇਰੇ ਨਾਲ ਦਾ ਤਾਂ ਖਾਸਾ ਤਕੜਾ ਹੈ। ਇਸ ਲਈ ਸਾਲੋਂ ਨੇ 
ਮੈਨੂੰ ਹੀ ਭੁੰਜੇ ਸੁਟ ਦਿੱਤਾ ਹੈ। 

ਇਸ ਪ੍ਰਥਾਇ ਮੇਰੇ ਪਿਡੋਂ ਤਾਇਆ ਜੀ ਮੁਕੰਦ ਸਿੰਘ ਸਵੇਰੇ ਹੀ ਅਫ਼ੀਮ ਉਰਫ਼ “ਕਾਲੀ 
ਨਾਗਣੀ” ਦਾ ਮੋਟਾ ਮਾਵਾ ਛਕ ਕੇ ਸਾਰਾ ਦਿਨ ਤਰਾਰੇ ਵਿਚ ਰਹਿੰਦੇ ਸਨ ਤੇ ਜ਼ਿਆਦਤਰ 
“ਘੁੱਗੀ ਦੇਦ-ਘੁੱਗੀ ਦੇਦ; ਫੀਮ ਖਾ ਗਿਆ ਵਿਚਾਰਾ ਮੁਕੰਦ। ਕੱਸੀ ਚੱਲੇ ਤੇ ਸੁਆ ਬੈਦ; 
ਕੀ ਕਰੁਗਾ ਵਿਚਾਰਾ ਮੁਕੰਦ” ਜਿਹਾ ਰਾਗ ਅਲਾਪਦੇ ਰਹਿੰਦੇ ਸਨ। 

ਨਸ਼ੇ ਤੇ ਨਸ਼ੇੜੀਆਂ ਦੇ ਪਰਸੈਗ ਵਿਚ ਕਈ ਹੋਰ ਵੀ ਅਵੱਲੀਆਂ ਜਿਹੀਆਂ ਬਾਤਾਂ 
ਪ੍ਰਚਲਿਤ ਹਨ। ਕਹਿੰਦੇ ਹਨ ਕਿ ਕੋਈ ਵੀ ਨਸ਼ਟ ਆਪਣਾ ਆਰ-ਪਰਿਵਾਰ ਤਾਂ ਛੱਡ 
ਸਕਦਾ ਹੈ, ਪਰ ਨਸ਼ਾ ਛੱਡਣਾ ਉਸ ਲਈ ਮਰਨ ਦੇ ਬਰਾਬਰ ਹੈ। ਸਗੋਂ ਅਮਲੀਆਂ- 
ਭੰਗੀਆਂ ਨੇ ਭੋਗ, ਪੋਸਤ, ਅਫੀਮ ਤੇ ਸ਼ਰਾਬ ਸਬੋਧੀ ਕਿੰਨੇ ਹੀ ਵਿਸ਼ੇਸ਼ਣ ਤੇ ਲਕਬ ਘੜੇ 
ਹਨ। ਜਿਵੇਂ ਕਿ 

ਭੰਗ ਕਹੇ ਮੈਂ ਰੈਗ-ਬਰੈਗੀ; ਪੋਸਤ ਕਹੇ ਮੈਂ ਸ਼ਾਹਜਹਾਨ 
ਅਮੀਰ ਕਹੇ ਮੈਂ ਚਿਮਨੀ ਬੇਗਮ; ਮੈਨੂੰ ਛਡ ਕੇ ਤੂੰ ਜਾਊ ਕਹਾਂ। 

“ਮੇਰਾ ਪਿਡ” ਪੁਸਤਕ ਵਿਚ ਗਿਆ ਨੀ ਗੁਰਦਿਤ ਸਿੰਘ ਨੇ ਇਸ ਪ੍ੁਥਾਇ ਇਕ ਪ੍ਰਸੈਗ 
ਲਿਖਿਆ ਹੈ ਕਿ ਅਫ਼ੀਮੀ ਕਹਿੰਦੇ ਹਨ ਕਿ ਅਫ਼ੀਮ ਵਰਗਾ ਕਿਹੜਾ ਨਸ਼ਾ ਹੈ। ਬੈਦਾ ਅਫ਼ੀਮ 
ਦਾ ਇਕ ਮਾਵਾ ਖਾ ਲਵੇ ਤਾਂ 'ਕੁੱਤੀਆਂ ਅਸਮਾਨ ਨੂੰ ਭੰਕਣ ਲਗ ਜਾਂਦੀਆਂ” ਹਨ। ਫਿਰ 
ਬੰਦੇ ਦੀ ਅਵਾਜ਼ ਟੱਲੀ ਵਾਂਗ ਟੁਣਕਦੀ ਹੈ ਤੇ ਸਰੀਰ ਵਿਚ ਚਰੜ੍ਹ-ਡੂੰਡੀਆਂ ਭਾਵ 
ਚਿਗੀਆੜੀਆਂ ਨਿਕਲਣ ਲਗ ਪੈਂਦੀਆਂ ਹਨ। 

ਬਹਿਰਹਾਲ, ਨਸ਼ੇੜੀ ਮੇਨਦੇ ਹਨ ਕਿ ਨਸ਼ਾ ਕੋਈ ਵੀ ਹੋਵੇ, ਇਕ ਵਾਰ ਤਾਂ ਨਸ਼ੇ ਦਾ 
ਜਾਦੂ ਸੁਰਗਾਂ ਦੇ ਝੂਟੇ ਦੇ ਦਿੰਦਾ ਹੈ। ਫਿਰ ਸਾਈਕਲ ਦੀ ਗਰਾਰੀ ਦੇ ਫੇਲ ਹੋਏ ਕੁੱਤਿਆਂ ਦੇ 
ਦੁਬਾਰਾ ਰਵਾਂ ਹੋਣ ਵਾਂਗੂ ਬੰਦੇ ਦੇ ਦਿਮਾਗ ਦੇ ਕੁੱਤੇ ਵੀ ਕੌਮ ਕਰਨ ਲਗ ਪੈਂਦੇ ਹਨ। 
ਮੁੱਕਦੀ ਗੱਲ! ਇਉਂ ਫਿਰ ਬੋਦੇ ਦੀਆਂ ਸੋਚ ਦੀਆਂ ਕੁੱਤੀਆਂ ਘਰਾਂ ਦੇ ਗੈਦੇ ਪਾਣੀ ਦੇ 
ਨਿਕਾਸੀ ਅਨਾਰਦਾਨਿਆਂ ਭਾਵ ਮੋਘਰਿਆਂ ਵਿਚੋਂ ਦੀ ਲੰਘ ਕੇ ਛੱਤਣੀਂ ਜਾ ਚੜਾਉਂਦਾ 
ਹੈ। 

ਇਸ ਤਰ੍ਹਾਂ ਹੀ ਪੁਰਾਣੇ ਜਗੀਰਦਾਰ ਤੇ ਸਰਦਾਰ ਆਪਣੀ ਸਰਦਾਰੀ ਦੀ ਪੈਂਠ ਬਨਣ 
ਲਈ ਅਫ਼ੀਮ ਦਾ ਮੋਟਾ ਮਾਵਾ ਛਕਦੇ ਸਨ। ਇਹ ਉਂਦੋਂ ਦੀ ਗੱਲ ਹੈ ਜਦੋਂ ਲੋਕਾਂ ਨੂੰ ਚਾਂਦੀ 
ਦੀ ਮੁੰਦਰੀ ਨਸੀਬ ਨਹੀਂ ਸੀ ਹੁੰਦੀ, ਉਦੋਂ ਇਨ੍ਹਾਂ ਚੱਧਰੀਆਂ ਦੀਆਂ ਅਫ਼ੀਮ ਵਾਲੀਆਂ 


130/ ਹਸਦਿਆਂ ਦੇ ਘਰ ਵਸਦੇ 


ਡੱਬੀਆਂ ਵੀ ਚਾਂਦੀ ਦੀਆਂ ਹੈਦੀਆਂ ਸਨ। ਨਸ਼ਿਆਂ ਸਬੈਧੀ ਇਨ੍ਹਾਂ ਸਰਦਾਰਾਂ ਨੇ ਆਪਣੀ 
ਹੀ ਕਿਸਮ ਦੇ ਟੋਟਕੇ ਘੜੇ ਹੈਦੇ ਸਨ। ਇਨ੍ਹਾਂ ਦਾ ਮਨਣਾ ਸੀ ਕਿ 'ਜਿਸ ਨੇ ਖਾਧੀ ਅਫ਼ੀਮ 
ਦੀ ਡਲੀ; ਉਸ ਬੰਦੇ ਨਾਲੋਂ ਬੇਟੀ ਭਲੀ” ਜਾਂ ਜਿਥੇ ਅਫ਼ੀਮ ਨਹੀਂ ਉਥੇ ਤਾਜ਼ੀਮ ਭਾਵ 
ਸਭਿਆਚਾਰ ਨਹੀਂ ਜਾਂ ਫਿਰ ਜਿਥੇ ਚਰਸ ਨਹੀਂ ਉਥੇ ਕੋਈ ਤਰਸ ਨਹੀਂ। ਬਹਿਰਹਾਲ, ਜਿਥੋਂ 
ਤਕ ਨਸ਼ਈ ਜਗੀਰਦਾਰੀ ਸਮਾਜ ਵਲੋਂ ਤਰਸ ਦਾ ਸਵਾਲ ਹੈ, ਉਹ ਤਾਂ ਇਹ ਹੈ ਕਿ ਇਹ 
ਲੋਕ ਆਪਣੇ ਸ਼ਰੀਕਾਂ ਤੇ ਖਾਸ ਕਰਕੇ ਉਨ੍ਹਾਂ ਦੇ ਬੱਚਿਆਂ ਨੂੰ ਅਫ਼ੀਮ-ਸ਼ਰਾਬ ਦੀ ਇੱਲਤ 
ਦਾ ਇਹੋ-ਜਿਹਾ ਕੋਹੜ ਲਾ ਦਿੰਦੇ ਸਨ ਕਿ ਉਹ ਨਾ ਜਿਉਂਦਿਆਂ ਵਿਚ ਤੇ ਨਾ ਮਰਿਆਂ 
ਵਿਚ ਰਹਿੰਦਾ ਸੀ। 

ਇਉਂ ਇਹ ਜਗੀਰਦਾਰੀ ਸੋਚ ਦੇ ਲੌਕ ਆਪਣੇ ਹੀ ਭੈਣ-ਭਰਾਵਾਂ ਤੇ ਸ਼ਰੀਕੇ ਤੋਂ 
ਸਿਰ-ਵੱਢਵਾਂ ਬਦਲਾ ਲੈਂਦੇ ਸਨ। ਇਨ੍ਹਾਂ ਲੋਕਾਂ ਦੀ ਇਕ ਪੁੱਠੀ ਸਿੱਖਿਆ ਇਹ ਹੌੰਦੀ ਸੀ 
ਕਿ ਨਸ਼ਿਆਂ-ਪੱਤਿਆਂ ਬਾਰੇ ਬਹੁਤਾ ਸੋਚਣਾ ਫਜ਼ੁਲ ਹੈ। ਸਗੋਂ ਜੀਵਨ ਵਿਚ ਨਸ਼ਿਆਂ ਦੇ 
ਬਹਿਸ਼ਤੀ-ਬਾਗਾਂ ਦੇ ਬੁੱਲੇ ਵੱਢਣੇ ਚਾਹੀਦੇ ਹਨ। ਇਸ ਲਈ ਇਨ੍ਹਾਂ ਲੋਕਾਂ ਦੀ ਸੋਚ-ਸਮਝ 
ਅਨੁਸਾਰ 'ਸੋਚ ਕਹੇ ਮੈਂ ਸੁਘੜ-ਨਾਰ; ਪਰ ਜੋ ਕਰਕੇ ਸੋਚੇ ਸੋ ਮੁੜ” ਜਿਹੇ ਟੋਟਕਿਆਂ ਦੀ 
ਬੜੀ ਗਲਤ ਜਿਹੀ ਮਾਨਤਾ ਬਣੀ ਹੋਈ ਸੀ। 

ਖੇਰ! ਇਸ ਪੱਖੋਂ ਸਾਡੇ ਸਮਾਜ ਦਾ ਇਹ ਜਗੀਰਦਾਰੀ ਅਮਲੀ ਤਬਕਾ ਦਰਅਸਲ, 
ਛਿੱਤਰਾਂ ਦਾ ਹੱਕਦਾਰ ਸੀ ਕਿਉਂਕਿ ਇਹ ਆਪ ਤਾਂ ਖਰਾਬ ਹੁੰਦੇ ਹੀ ਸਨ, ਸਗੋਂ ਆਪਣ 
ਸ਼ਰੀਕੇ ਨੂੰ ਵੀ ਖੱਜਲ-ਖੁਆਰ ਕਰਦੇ ਸੀ। ਇਨ੍ਹਾਂ ਨਸ਼ੇੜੀਆਂ ਦੀ ਜੁੰਡਲੀ ਦੀ ਸੋਹਬਤ ਦਾ 
ਸਾਰਾ ਸਾਰ ਬਸ 'ਜਿਹੋ-ਜਿਹੀ ਨੰਦੋ ਬਾਹਮਣੀ; ਓਹੋ ਜਿਹਾ ਘੁੱਦੁ ਜੇਠ” ਅਨੁਸਾਰ ਇਕ 
ਅਖਾਣ ਦੁਆਰਾ ਹੀ ਹੋ ਜਾਂਦਾ ਹੈ। ਅਮਲੀ ਲੋਕ ਇਕ-ਦੂਜੇ ਨੂੰ ਖੁਸ਼ੀ-ਖੁਸ਼ੀ ਨਸ਼ੇ ਵੰਡਦੇ 
ਫਿਰਦੇ ਹਨ ਕਿ ਜਿਵੇਂ ਵਿਆਹ-ਸ਼ਾਦੀ 'ਤੇ ਸ਼ੀਰਨੀ ਵੰਡਦੇ ਹੋਣ। ਸਗੋਂ ਨਸ਼ੇੜੀ ਬਦੇ ਇਸ 
ਪੱਖੋਂ ਯਾਰੀ ਪੁਗਾਉਣ ਵਜੋਂ ਨਸ਼ੇ ਦੀ ਲੋਰ ਵਿਚ ਇਕ ਪੰਜਾਬੀ ਲੌਕ ਬੋਲੀ “ਤੇਰੇ ਅੱਗੇ ਥਾਨ 
ਸੁਟਿਆ; ਤੂੰ ਸੱਥਣ ਸੁਆ ਭਾਵੇਂ ਲਹਿੰਗਾ” ਦਾ ਵਿਖਿਆਨ ਹਿਕ ਠੋਕ ਕੇ ਕਰਦੇ ਹਨ। 

ਬਹਿਰਹਾਲ, ਨਸ਼ਿਆਂ ਸਬੈਧੀ ਸਾਡੀਆਂ ਇਨ੍ਹਾਂ ਗਲਤ ਜਿਹੀਆਂ ਧਾਰਨਾਵਾਂ ਦੇ 
ਸਬੈਧ ਵਿਚ ਕਿੱਸਾਕਾਰ ਮਾਘੀ ਸਿੰਘ ਗਿੱਲ ਦਾ ਕਥਨ 'ਦਾਰੁ ਦਿਲ ਨੂੰ ਛਾਣਦੀ , ਫ਼ੀਮ 
ਸੁਕਾਵੇ ਰੱਤ, ਸੁਲਫ਼ਾ ਖਈ ਖਰੀਦਦਾ, ਸੁੱਖਾ ਮਾਰੇ ਮੱਤ” ਸੱਚਾਈ ਦੇ ਪੱਖੋਂ 'ਸਾਗਰ ਨੂੰ 
ਗਾਗਰ” ਵਿਚ ਬੰਨ੍ਹ ਦਿੰਦਾ ਹੈ। ਇਉਂ ਹੀ ਸਾਡੇ ਮਿੱਤਰ ਬਾਈ ਮਹਿਤਾਬ ਸਿੰਘ ਅਕਸਰ ਹੀ 
ਆਪਣੇ ਪਿਤਾ ਜੀ ਸੁ. ਅਗੈਮ ਸਿੰਘ ਵਰਗੇ ਸਿਆਣੇ ਬੰਦਿਆਂ ਦੇ “ਸੋਚ ਤੋਂ ਸਰੀਰ ਜਾਵੇ ਤੇ 
ਮੱਤ ਜਾਵੇ ਭੰਗ ਤੋਂ” ਜਿਹੇ ਕਿੰਨੇ ਹੀ ਅਨੁਭਵੀ ਕਥਨਾਂ ਦਾ ਜ਼ਿਕਰ ਇਕੌ-ਸਾਹੇ ਕਰ ਜਾਂਦੇ 
ਹਨ। ਸਗੋਂ ਉਹ ਇਕ ਤਾਰ ਆਪਣੀ ਗੱਲ ਤਾੜੇ ਲਾ ਕੇ ਹੀ ਹਟਦੇ ਹਨ। ਫਿਰ ਜਦੋਂ ਸਾਡੇ 
ਬਾਈ ਜੀ ਮਹਿਤਾਬ ਕਿਤੇ ਜੋਸ਼ ਵਿਚ ਬੋਲ ਰਹੇ ਹੋਣ ਤਾਂ ਕਿਸੇ ਦੀ ਕੀ ਤਾਕਤ ਹੈ ਕਿ ਉਨ੍ਹਾਂ 


131/ ਹਸਦਿਆਂ ਦੇ ਘਰ ਵਸਦੇ 


ਦੇ ਹੱਥੋਂ ਕੋਈ ਦੂਜਾ ਗੱਲ ਦੀ ਤਾਰ ਫੜ ਜਾਵੇ। ਕਈ ਵਾਰੀ ਕਿਸੇ ਨਾ ਕਿਸੇ ਮੇਚ 'ਤੇ ਇਹ 
ਵੀ ਹੋਇਆ ਹੈ ਕਿ ਜੇ ਬਾਈ ਜੀ ਸਟੇਜ 'ਤੇ ਬੋਲ ਰਹੇ ਹੋਣ ਤਾਂ ਉਨ੍ਹਾਂ ਨੇ ਛੇਤੀ ਕਿਤੇ ਕਿਸੇ 
ਦੂਜੇ ਬੁਲਾਰੇ ਨੂੰ ਮਾਈਕ ਹੀ ਨਹੀਂ ਫੜਾਇਆ। 

ਖੈਰ! ਮੈਂ ਇਸ ਨੂੰ ਆਪਣੀ ਖੁਸ਼ੀ ਦਾ ਬਾਇਸ ਸਮਝਦਾ ਹਾਂ ਕਿ ਸੈਜੋਗਵਸ ਸਰਵਿਸ ਦੇ 
ਦੌਰਾਨ ਭਰਾਵਾਂ ਵਰਗੇ ਮਿਲੇ ਕਈ ਮਿੱਤਰਾਂ ਵਿਚੋਂ ਰੜਕੀ ਹੀਰਾਂ ਵਾਲੇ ਸ੍ਰ. ਮਹਿਤਾਬ ਸਿੰਘ 
ਭੰਗੂ ਤੇ ਫੇਰੂ ਸ਼ਹਿਰ ਨਜ਼ਦੀਕ ਪਿਡ ਇੰਟਾਂ ਵਾਲੀ ਦਾ ਮੇਰਾ ਛੋਟਾ ਵੀਰ ਸਰ. ਇਕਬਾਲ ਸਿੰਘ 
ਅਜਿਹੇ ਬੰਦੇ ਹਨ ਕਿ ਜਿਹੜੇ ਆਪਣੀ ਰੋਮਾਂਚਿਕ ਤੇ ਹਾਸਰਸੀ ਤਬੀਅਤ ਕਾਰਨ ਜ਼ਿੰਦਗੀ 
ਦਾ ਭਰਪੁਰ ਅਨੰਦ ਮਾਣਦੇ ਹਨ; ਜਦੋਂ ਕਿਤੇ ਸਾਡੀ ਤਿਕੜੀ ਜੁੜਦੀ ਹੈ ਤਾਂ ਅਨੰਦ ਹੀ 
ਬੱਝ ਜਾਂਦਾ ਹੈ। 

ਖੈਰ! ਹਾਸਰਸ ਦੇ ਇਸ ਚਲ ਰਹੇ ਪ੍ਰਸੰਗ ਵਿਚ ਇਕ ਵਾਰੀ ਦੀ ਗੱਲ ਹੈ ਕਿ ਕੋਈ 
ਜੱਟ-ਅਮਲੀ ਫਿਰੋਜ਼ਪੁਰ ਤੋਂ ਦਿੱਲੀ ਜਾਣ ਵਾਲੀ ਗੱਡੀ 'ਤੇ ਚੜ੍ਹ ਗਿਆ। ਜਦੋਂ ਬਠਿੰਡੇ 
ਜੈਕਸ਼ਨ 'ਤੇ ਜਾ ਕੇ ਦਿੱਲੀ ਤੋਂ ਫਿਰੋਜ਼ਪੁਰ ਜਾਣ ਵਾਲੀ ਗੱਡੀ ਨਾਲ ਕਰਾਸ ਹੋਇਆ ਤਾਂ 
ਪਲੇਟਫਾਰਮ ਤੋਂ ਉਹ ਅਮਲੀ ਨਸ਼ੇ-ਪੱਤੇ ਦੀ ਲੋਰ ਵਿਚ ਫਿਰੋਜ਼ਪੁਰ ਨੂੰ ਵਾਪਸ ਜਾ ਰਹੀ 
ਗੱਡੀ 'ਤੇ ਚੜ੍ਹ ਗਿਆ ਅਤੇ ਅਰਾਮ ਨਾਲ ਪਹਿਲਾਂ ਵਾਂਗੂੰ ਉਤਲੀ ਸੀਟ 'ਤੇ ਲੰਮਾ ਪੇ 
ਕਿ, “ਬਾਈ ਤੁਸੀਂ ਕਿਥੇ ਜਾਣਾ ਹੈ?” ਉਨ੍ਹਾਂ ਨੇ ਕਿਹਾ ਕਿ ਅਸੀਂ ਫਿਰੋਜ਼ਪੁਰ” ਜਾ ਰਹੇ ਹਾਂ। 
ਇਸ 'ਤੇ ਅਮਲੀ ਕਹਿਣ ਲੱਗਾ, “ਵਾਰੇ-ਵਾਰੇ ਜਾਈਏ ! ਸਾਲੇ ਅਗਰੇਜ਼ਾਂ ਦੀ ਅਕਲ ਤੋ 
ਕਿ ਜਿਨ੍ਹਾਂ ਨੇ ਕਿ ਗੱਡੀ ਬਣਾਈ। ਫਿਰ ਅਮਲੀ ਹੈਰਾਨ ਹੋ ਕੇ ਕਹਿਣ ਲੱਗਾ ਕਿ ਅੰਗਰੇਜ਼ 
ਕਿੰਨਾਂ ਦਿਮਾਗੀ ਬਦਾ ਸੀ ਕਿ ਉਸ ਨੇ ਐਡੀ ਵੱਡੀ ਅਲੋਕਾਰੀ ਵਾਲੀ ਗੱਲ ਕੀਤੀ ਹੈ ਕਿ 
ਥੱਲੇ ਵਾਲੀਆਂ ਸਵਾਰੀਆਂ ਤਾਂ ਫਿਰੋਜ਼ਪੁਰ ਜਾ ਰਹੀਆਂ ਹਨ ਤੇ ਉਤਲੀਆਂ ਸੀਟਾਂ ਵਾਲੇ 
ਮੇਰੇ ਵਾਂਗੂੰ ਦਿੱਲੀ ਨੂੰ ਜਾ ਰਹੇ ਹਨ। 

ਵੈਸੇ ਤਾਂ ਹਰ ਨਸ਼ਾ ਹੀ ਦਿਮਾਗ ਨੂੰ ਘੁਮਾ ਦਿੰਦਾ ਹੈ, ਪਰ ਸ਼ਰਾਬ ਦੀ ਇੱਲਤ ਬੰਦੇ ਦੀ 
ਅਕਲ 'ਤੇ ਪਰਦਾ ਪਾਉਣ ਲਈ ਹੋਰ ਨਸ਼ਿਆਂ ਤੋਂ ਮੁਹਰੇ ਹੈ ਅਤੇ ਇਹ ਤਕਰੀਬਨ ਹਰ 
ਫੌਜਦਾਰੀ ਕੇਸ ਵਿਚ ਆਪਣਾ ਜਲਵਾ ਦਿਖਾਉਂਦੀ ਹੈ। ਫਿਰੋਜ਼ਪੁਰ ਰੇਲਵੇ ਸਟੇਸ਼ਨ ਤੇ ਦੋਂ 
ਸੱਜਣ, ਇੱਕ ਮੱਖੁ ਦਾ ਮੰਝੈਲ ਭਾਊ ਤੇ ਇੱਕ ਅਬੋਹਰ ਦਾ ਬਿਸ਼ਨੋਈ ਇਕੱਠੇ ਹੋ ਗਏ। ਗੱਡੀ 
ਦੀ ਉਡੀਕ ਵਿਚ ਜਦੋਂ ਇਨ੍ਹਾਂ ਨੂੰ ਬੈਠਿਆਂ ਨੂੰ ਕਾਫੀ ਸਮਾਂ ਹੋ ਗਿਆ ਤਾਂ ਇਨ੍ਹਾਂ ਨੇ ਸਟੇਸ਼ਨ 
ਮਾਸਟਰ ਨੂੰ ਪੁੱਛਿਆ ਕਿ ਭਾਈ ਬਠਿੰਡੇ ਨੂੰ ਗੱਡੀ ਕਦੋਂ ਜਾਊਗੀ? ਫਿਰੋਜ਼ਪੁਰ ਹੁਣ ਦੇਸ਼ ਦੀ 
ਵੰਡ ਤੋਂ ਬਾਅਦ ਅਖੀਰਲਾ ਸਟੇਸ਼ਨ ਬਣ ਗਿਆ ਹੈ। ਇਸ ਲਈ ਸਟੇਸ਼ਨ ਮਾਸਟਰ ਨੇ ਕਿਹਾ 
ਕਿ ਵੀਰ ਜਦੋਂ ਬਠਿੰਡੇ ਤੋਂ ਗੱਡੀ ਆਊਗੀ ਤਾਂ ਉਦੋਂ ਦੱਸ ਸਕਦਾਂ ਹਾਂ ਕਿ ਵਾਪਸ ਕਦੋਂ 
ਜਾਵੇਗੀ। ਖ਼ੈਰ! ਦੋਨਾਂ ਨੇ ਰਸ ਭਰੀ ਦਾਰੁ ਦੀ ਬੋਤਲ ਦਾ ਜੁਗਾੜ ਕਰ ਲਿਆ। 


132/ ਹਸਦਿਆਂ ਦੇ ਘਰ ਵਸਦੇ 


ਜਦੋਂ ਉਹ ਦੋਨੋਂ ਹਵਾ-ਪਿਆਜ਼ੀ ਜਿਹੇ ਹੋ ਗਏ ਤਾਂ ਭਾਊ ਸੱਜਣ ਕਹਿਣ ਲੱਗਾ ਕਿ 
ਸਾਹਮਣੇ ਸੁਰਜ ਛਿਪਣ ਦਾ ਨਜ਼ਾਰਾ ਕਿੰਨਾ ਸੋਹਣਾ ਹੈ ਅਤੇ ਬਿਸ਼ਨੋਈ ਕਹੇ ਕਿ ਇਹ ਤਾਂ 
ਪੁਰਨਮਾਸ਼ੀ ਦਾ ਚੰਦ ਚੜ੍ਹ ਰਿਹਾ ਹੈ। ਬਹਿਰਹਾਲ, ਦੋਵਾਂ ਵਿੱਚ ਜਦੋਂ ਬਹਿਸ ਭਖ ਗਈ ਤਾਂ 
ਉਨ੍ਹਾਂ ਨੇ ਪਲੇਟਫਾਰਮ 'ਤੇ ਜਾਂਦੇ ਇਕ ਸੱਜਣ ਨੂੰ ਪੁੱਛਿਆ ਕਿ ਭਾਈ ਤੂੰ ਹੀ ਸਾਡਾ ਕੋਈ 
ਨਿਰਣਾ ਕਰ। ਖੇਰ! ਉਹ ਸੱਜਣ ਵੀ ਸਮਝ ਗਿਆ ਕਿ ਹੁਣ ਇਹ ਹਵਾ ਦੇ ਘੋੜੇ 'ਤੇ ਚੜ੍ਹੇ 
ਹੋਏ ਹਨ ਤੇ ਬੇਮਤਲਬ ਹੀ ਇਹ ਜਾਭਾਂ ਦੇ ਭੇੜ ਵਿਚ ਪਏ ਹੋਏ ਹਨ। ਇਸ ਲਈ ਉਹ 
ਕਹਿਣ ਲੱਗਾ ਕਿ ਭਰਾਵੋ ਇਹ ਤਾਂ ਤੁਹਾਡੀ ਆਪੋ-ਆਪਣੇ ਇਲਾਕੇ ਦੀ ਗੱਲ ਹੈ। 
ਕਿਉਂਕਿ ਮੈਂ ਤਾਂ ਬਠਿੰਡੇ ਤੋਂ ਆਇਆਂ ਹਾਂ; ਇਸ ਵਾਸਤੇ ਮੇਰੇ ਲਈ ਇਹ ਨਿਰਣਾ ਕਰਨਾ 
ਖਾਸਾ ਅੱਖਾ ਹੈ ਕਿ ਇਹ ਸੁਰਜ ਹੈ ਕਿ ਚੰਦ ਹੈ। 

ਇਸ ਤਰ੍ਹਾਂ ਹੀ ਨਸ਼ਿਆਂ-ਪੜਿਆਂ ਦੇ ਮਾਰੇ ਅਮਲੀ ਵੀ ਨਸ਼ੇ ਦੀ ਲੋਰ ਵਿਚ ਅਕਾਸ਼ 
ਤੇ ਪਤਾਲ ਮਿਲਾਉਂਦੇ ਰਹਿੰਦੇ ਹਨ। ਇਕ ਵਾਰੀ ਅਮਲੀਆਂ ਨੇ ਸੋਚਿਆ ਕਿ ਆਪਾਂ ਜਦੋਂ 
ਭੰਗ ਦਾ ਗਫਾ ਰਗੜਦੇ ਹਾਂ ਤਾਂ ਉਦੋਂ ਖੂਹ `ਤੇ ਧੁਪ ਆ ਜਾਂਦੀ ਹੈ। ਇਸ ਲਈ ਉਨ੍ਹਾਂ ਨੇ 
ਖੁਹ ਛਾਵੇਂ ਕਰਨ ਦੀ ਸਕੀਮ ਬਣਾਈ। ਬਸ ਫਿਰ ਕੀ ਸੀ, ਅਮਲੀਆਂ ਨੇ ਚੰਗੀ ਰੱਜ ਕੇ 
ਭੰਗ ਛਕੀ ਅਤੇ ਖੂਹ ਨੂੰ ਰੱਸਿਆਂ ਨਾਲ ਖਿੱਚ ਕੇ ਛਾਵੇਂ ਕਰਨ ਲਗੇ। ਨਸ਼ੇ ਦੀ ਲੋਰ ਵਿਚ 
ਹਈ-ਸ਼ਾ: ਹਈ-ਸ਼ਾ ਕਰਦਿਆਂ ਉਨ੍ਹਾਂ ਦੀ ਪੀਨਕ ਲੱਗ ਗਈ। ਇਸ ਤਰ੍ਹਾਂ ਉਨ੍ਹਾਂ ਨੂੰ ਖੂਹ 
ਖਿਚਦਿਆਂ-ਖਿਚਦਿਆਂ ਤਰਕਾਲਾਂ ਪੈ ਗਈਆਂ ਤੇ ਦਰਖਤਾਂ ਦੇ ਪਰਛਾਵੇਂ ਖੁਹ ਉਤੇ ਆ 
ਗਏ। ਜਦੋਂ ਕਿਸੇ ਅਮਲੀ ਦੀ ਪੀਨਕ ਟੁਟੀ ਤਾਂ ਉਹ ਰੌਲਾ ਪਾਉਣ ਲੱਗ ਪਿਆ ਕਿ ਬਸ 
ਭਰਾਵੋ ਰੁਕ ਜਾਉ, ਹੁਣ ਖੂਹ ਛਾਵੇਂ ਆ ਗਿਆ ਹੈ; ਕਿਤੇ ਆਪਾਂ ਇਸ ਨੂੰ ਦੁਬਾਰਾ ਧੁਪੇ ਹੀ 
ਨਾ ਲੈ ਜਾਈਏ। 

ਇਸ ਤਰ੍ਹਾਂ ਅਮਲੀਆਂ ਦੀ ਨਸ਼ੇ ਦੀ ਲੋਰ ਤੇ ਪੀਨਕ ਮੈਨੀ-ਪ੍ਰਮੇਨੀ ਹੈ। ਇਕ ਵਾਰੀ 
ਕਰਤਾਰਾ ਤੇ ਭਜਨਾ ਅਮਲੀ ਅਫੀਮ ਛਕ ਕੇ ਨਸ਼ੇ ਦੀ ਲੋਰ ਵਿਚ ਸਾਈਕਲ 'ਤੇ ਚੜੇ 
ਜਾਂਦੇ ਸੀ। ਥੋੜ੍ਹੇ ਚਿਰ ਪਿਛੋਂ ਕੈਰੀਅਰ 'ਤੇ ਪਿਛੇ ਬੇਠਾ ਭਜਨਾ ਅਮਲੀ ਡਿਗ ਪਿਆ, ਜਦੋਂ 
ਕਰਤਾਰ ਸਿੰਘ ਨੇ ਦੇਖਿਆ ਕਿ ਭਜਨਾ ਕਿਸੇ ਗੱਲ ਦਾ ਕੋਈ ਹੌਗਾਰਾ ਨਹੀਂ ਭਰ ਰਿਹਾ ਤਾਂ 
ਉਹ ਸਾਈਕਲ ਨੂੰ ਮੋੜ ਕੇ ਪਿਛਾਂਹ ਆਇਆ। ਜਦੋਂ ਵਾਪਸ ਆ ਕੇ ਉਸ ਨੇ ਭਜਨੇ ਨੂੰ 
ਉਠਾਇਆ ਤਾਂ ਅਗੋਂ ਭਜਨਾ ਕਹਿਣ ਲੱਗਾ ਕਿ ਬਾਈ ਕਰਤਾਰ ਸਿੰਹਾਂ ਮੈਂ ਤਾਂ ਮੰਜ 'ਚ 
ਬੇਠਾ ਹਾਂ; ਬਸ ਤੂੰ ਸੈਕਲ ਦੱਬੀ ਚਲ। 

ਇਕ ਪਿੰਡ ਵਿਚ ਭੇਡਾਂ ਦੇ ਵਾੜੇ ਵਿਚ ਬਘਿਆੜ ਦਾ ਫਿਰਕਾ ਹੋ ਗਿਆ, ਜੋ ਕਿ 
ਗਾਹੇ-ਬਗਾਹੇ ਭੇਡਾਂ ਖਾ ਜਾਂਦਾ ਸੀ। ਇਸ ਵਾਸਤੇ ਇਕ ਅਮਲੀ ਨੂੰ ਵਾੜੇ ਦੀ ਰਾਖੀ ਬਿਠਾ 
ਦਿਤਾ ਤੇ ਉਸ ਦਾ ਨਸ਼ਾ-ਪੱਤਾ ਫੁੱਲ ਕਰ ਦਿੱਤਾ। ਜਦੋਂ ਬਘਿਆੜ ਆਇਆ ਤਾਂ 
ਅਮਲੀ ਦੀ ਪੀਨਕ ਲੱਗੀ ਹੋਈ ਸੀ। ਇਸ ਵਾਸਤੇ ਬਘਿਆੜ ਉਸ ਦੇ ਕੋਲੋਂ ਦੀ ਲੰਘ 


133/ ਹਸਦਿਆਂ ਦੇ ਘਰ ਵਸਦੇ 


ਗਿਆ ਤੇ ਇਕ ਭੇਡ ਮਾਰ ਦਿਤੀ। ਇਧਰ ਜਦੋਂ ਅਮਲੀ ਦੀ ਪੀਨਕ ਟੁੱਟੀ ਤਾਂ ਬਘਘਿਆੜ 
ਉਦੋਂ ਵਾੜੇ ਤੋਂ ਬਾਹਰ ਜਾ ਰਿਹਾ ਸੀ। ਬਸ ਫਿਰ ਕੀ ਸੀ, ਅਮਲੀ ਨੇ ਬਘਿਆੜ ਨੂੰ ਜੱਫਾ 
ਮਾਰ ਲਿਆ। ਅਗੋਂ ਬਘਿਆੜ ਨੇ ਉਸ ਦੀ ਬਾਂਹ ਫੜ ਲਈ ਤਾਂ ਅਮਲੀ ਨਸ਼ੇ ਦੀ ਲੋਰ 
ਵਿਚ ਕਹੀ ਜਾਵੇ ਕਿ ਸਾਲੀਏ ਭੇਡੇ ! ਨਾਲੇ ਤਾਂ ਮੈਂ ਤੇਨੂੰ ਬਘਿਆੜ ਤੋਂ ਬਚਾਉਂਦਾ ਹਾਂ ਤੇ 
ਤੂੰ ਮੇਰੇ ਦੇਦੀਆਂ ਵੱਢੀ ਜਾਂਦੀ ਹੈਂ। 

ਅਮਲੀਆਂ ਦੀ ਇਕ ਗੱਲ ਹੋਰ ਵੀ ਮਸ਼ਹੂਰ ਹੈ। ਇਕ ਅਮਲੀ ਰਾਤ ਨੂੰ ਗਲੀ ਵਿਚੋਂ 
ਲੰਘ ਰਿਹਾ ਸੀ, ਕੋਈ ਬੈਦਾ ਘਰਵਾਲੀ ਨਾਲ ਲੜ ਪਿਆ। ਘਰ ਵਾਲੀ ਨੂੰ ਗੁੱਸੇ ਵਿਚ 
ਕਹਿਣ ਲੱਗਾ, “ਮੈਂ ਤੇਨੂੰ ਹੁਣੇ ਹੀ ਨੰਦੂ ਅਮਲੀ ਨੂੰ ਫੜਾ ਦੇਣਾ ਹੈ।” ਬਸ ਅਮਲੀ ਉਥੇ ਹੀ 
ਬੇਠ ਗਿਆ ਕਿ ਹੁਣ ਕੋਈ ਬਖਸ਼ਿਸ਼ ਹੋਣ ਵਾਲੀ ਹੈ ਤੇ ਉਸ ਦੀ ਝੋਕ ਲੱਗ ਗਈ। ਸਵੇਰੇ 
ਘਰ ਦੀ ਸੁਆਣੀ ਨੇ ਚੁੱਲ੍ਹਾ-ਚੰਕਾ ਸੈਭਰਿਆ-ਸੈਭਾਲਿਆ ਤੇ ਸੁਆਹ ਕੌਧੋਂ ਬਾਹਰ ਵਗਾਹ 
ਮਾਰੀ। ਉਧਰ ਨੰਦੂ ਅਮਲੀ ਵੀ ਸਾਰੀ ਰਾਤ ਕੁਝ ਮਿਲਣ ਦੀ ਉਮੀਦ ਵਿਚ ਕੌਧ ਦੇ ਸਹਾਰੇ 
ਬਾਹਰ ਬੇਠਾ ਸੀ। ਜਦੋਂ ਸੁਆਹ ਉਸ ਦੇ ਸਿਰ 'ਤੇ ਪਈ ਤਾਂ ਉਹ ਅੱਭੜਵਾਹੇ ਉਠਿਆ ਤੇ 
ਕਹਿਣ ਲਗਾ 'ਸਾਲੋਂ ਲੰਡੇ ਦੇ; ਵਾਹ ! ਓਏ ਹੁਣੇ ਤਾਂ ਕਹਿੰਦੇ ਸੀ, ਬਈ ਪ੍ਰਤਾਪੀ ਅਮਲੀ ਨੂੰ 
ਫੜਾ ਦੇਣੀ ਹੈ”। ਪਰ ਹੁਣ ਰੱਬਾ ਜੇ ਇਨ੍ਹਾਂ ਨੇ ਮੁਕਰਨਾ ਹੀ ਹੈ ਤਾਂ ਬੇਸ਼ੱਕ ਮੁਕਰ ਜਾਣ, 
ਘੱਟੋ-ਘੱਟ ਹੁਣ ਆਹ ਜੰੱਗੋਂ ਤੇਰਵੀਂ ਕਰਕੇ ਮੇਰੇ ਸਿਰ ਸੁਆਹ ਤਾਂ ਨਾ ਪਾਉਣ। 

ਅਮਲੀ ਨਸ਼ੇ ਦੀ ਲੌਰ ਵਿਚ ਗੱਪ ਮਾਰਨ ਲੱਗੇ ਅੰਗਾ-ਪਿੱਛਾ ਨਹੀਂ ਵੇਖਦੇ। ਇਕ 
ਅਮਲੀ ਆਪਣੇ ਸਾਥੀ ਅਮਲੀ ਨੂੰ ਦੱਸਣ ਲੱਗਾ ਕਿ ਸਾਡੇ ਨੰਹਰੇ ਵਿਚ ਉੱਤਰ ਤੋਂ ਦੱਖਣ 
ਤਕ ਲੰਮੀ ਖੁਰਲੀ ਹੈ। ਅੰਗੋਂ ਦੂਜਾ ਅਮਲੀ ਕਹਿਣ ਲੱਗਾ ਸਾਡੇ ਵੀ ਇਕ ਮੱਝ ਹੈ, ਜਿਸ 
ਦੇ ਸਿੰਗ ਪੁਰਬ ਤੋਂ ਪੱਛਮ ਤਕ ਲੰਮੇ ਹਨ। ਪਹਿਲਾ ਅਮਲੀ ਪੁੱਛਣ ਲੱਗਾ ਕਿ ਤੁਸੀਂ ਉਸ 
ਨੂੰ ਕਿੱਥੇ ਬੰਨ੍ਹਦੇ ਹੋ। ਤਾਂ ਉਸ ਨੂੰ ਜਵਾਬ ਮਿਲਿਆ ਕਿ ਹੋਰ ਕਿੱਥੇ; ਤੁਹਾਡੀ ਖੁਰਲੀ `ਤੇ 
ਬੰਨ੍ਹਦੇ ਹਾਂ। 

ਇਉਂ ਹੀ ਦੋ ਅਮਲੀਆਂ ਨੇ ਸਕੀਮ ਬਣਾਈ ਕਿ ਜੇ ਆਪਾਂ ਕਿਤੇ ਝੂਠ ਮਾਰਦੇ ਕਿਤੇ 
ਹੱਦ-ਬੈਨ੍ਹਾਂ ਪਾਰ ਕਰ ਜਾਈਏ ਤਾਂ ਦੂਜਾ ਜਣਾ ਖੋਗੁਰਾ ਮਾਰ ਦਿਆ ਕਰੇ। ਖੈਰ ! ਪਹਿਲਾ 
ਅਮਲੀ ਇਕ ਦਿਨ ਕਹਿਣ ਲੱਗਾ ਕਿ ਉਸ ਨੇ ਪੈਜਾਹ ਫੁਟ ਲੰਮਾ ਸੱਪ ਵੇਖਿਆ। ਇਸ 'ਤੇ 
ਦੁਜੇ ਅਮਲੀ ਨੇ ਖੋਗੁਰਾ ਮਾਰਿਆ ਤਾਂ ਉਸ ਨੇ ਕਿਹਾ ਕਿ ਸੱਪ ਤੀਹ ਫੁਟ ਲੰਮਾ ਸੀ। ਦੂਜੇ 
ਅਮਲੀ ਨੇ ਫਿਰ ਦੋ-ਤਿੰਨ ਖੰਗੂਰੇ ਮਾਰ ਦਿੱਤੇ; ਤਾਂ ਪਹਿਲਾ ਅਮਲੀ ਕਹਿਣ ਲੱਗਾ ਕਿ ਹੁਣ 
ਤੂੰ ਜਿੰਨੇ ਖੰਗੁਰੇ ਮਰਜ਼ੀ ਮਾਰੀ ਚਲ, ਪਰ ਮੈਂ ਸੱਪ ਨੂੰ ਪੈਜ ਫੁਟ ਤੋਂ ਛੋਟਾ ਨਹੀਂ ਕਰ ਸਕਦਾ। 

ਸਾਡੇ ਸਮਾਜ ਵਿਚ ਪੁਲਿਸ ਦੀਆਂ ਥਾਣੇਦਾਰੀ ਵਧੀਕੀਆਂ ਪ੍ਰਸਿੱਧ ਹਨ। ਇਕ ਵਾਰ 
ਕਿਸੇ ਦੇ ਘਰ ਚੋਰੀ ਹੋ ਗਈ। ਥਾਣੇਦਾਰ ਪੱਛ-ਪੜਤਾਲ ਕਰਨ ਲਈ ਪਿੰਡ ਆਇਆ। 
ਜਿਸ ਦੇ ਘਰ ਚੋਰੀ ਹੋਈ ਸੀ ਉਸ ਨੇ ਘਰ ਦਾ ਗਹਿਣਾ-ਗੱਟਾ, ਭਾਂਡੇ-ਟੀਂਡੇ ਤੇ ਹੋਰ ਨਿਕ- 


134/ ਹਸਦਿਆਂ ਦੇ ਘਰ ਵਸਦੇ 


ਸੁਕ, ਜੋ ਚੋਰੀ ਹੋਇਆ ਸੀ; ਸਭ ਲਿਖਵਾ ਦਿੱਤਾ। ਇੰਨੇਂ ਨੂੰ ਉੱਧਰੋਂ ਉਨ੍ਹਾਂ ਦਾ ਇਕ ਕੁੱਕੜ 
ਲੰਘਿਆ। ਉਹ ਗਰੀਬ ਬੈਦਾ ਕਹਿਣ ਲੱਗਾ “ਥਾਣੇਦਾਰ ਸਾਹਿਬ ਆਹ ਕੁੱਕੜ ਵੀ ਲਿਖ 
ਲਵੋ ਕਿਉਂਕਿ ਇਹ ਤੁਸੀਂ ਸੇਵਾ-ਪਾਣੀ ਵਿਚ ਰਗੜ ਜਾਣਾ ਹੈ।” 

ਇਸ ਤਰ੍ਹਾਂ ਹੀ ਇਕ ਪਿੰਡ ਵਿਚ ਥਾਣੇਦਾਰ ਦੇ ਮਿੱਤਰ ਦੇ ਘਰ ਚੋਰੀ ਹੋ ਗਈ। ਥਾਣੇ 
ਦਾਰ ਤਫਤੀਸ਼ ਕਰਨ ਆਇਆ। ਉਸ ਨੇ ਆਸੇ-ਪਾਸੇ ਰਹਿੰਦੇ ਲੋਕਾਂ 'ਤੇ ਕੁਟਾਪਾ ਚਾੜ੍ਹ 
ਦਿੱਤਾ। ਇੰਨੇ ਨੂੰ ਲਾਗਲੇ ਖੂਹ 'ਤੇ ਸੁੱਤਾ ਇਕ ਅਮਲੀ ਅੜਿੱਕੇ ਚੜ੍ਹ ਗਿਆ। ਜਦੋਂ ਉਸ 
ਨੂੰ ਕੁੱਟ ਪੈਣ ਲੱਗੀ ਤਾਂ ਉਹ ਕਹਿਣ ਲੱਗਾ ਕਿ 'ਮੈਨੂੰ ਕੁੱਟੋ ਨਾ ਚੋਰ ਤਾਂ ਮੈਂ ਭਾਲ 
ਦਿਆਂਗਾ।” ਉਹ ਥਾਣੇਦਾਰ ਨੂੰ ਲੈ ਕੇ ਹਵੇਲੀ ਦੇ ਦੁਆਲੇ ਗੇੜ ਲਾਉਣ ਲੱਗ ਪਿਆ। 
ਥਾਣੇਦਾਰ ਬਹੁਤ ਮੋਟਾ ਸੀ। ਉਸ ਦਾ ਸਾਹ ਫੁੱਲਣ ਲੱਗਾ ਤਾਂ ਉਹ ਅਮਲੀ ਨੂੰ ਕਹਿੰਦਾ 
“ਬਈ ਚੋਰ ਦੱਸੇਗਾ ਵੀ ਕਿ ਸਾਨੂੰ ਐਵੇਂ ਤੋਰੀਂ ਫਿਰੇਂਗਾ। ਅਮਲੀ ਕਹਿੰਦਾ 'ਬੱਸ ਛੱਤਾਂ ਦੇ 
ਖਣ ਵਾਲੀਆਂ ਰਹਿ ਗਈਆਂ। ਸੋ ਲੱਕੜ ਦੀ ਪੰੜੀ ਨਾਲ ਥਾਣੇਦਾਰ ਤੇ ਅਮਲੀ ਦੋ-ਚਾਰ 
ਵਾਰੀ ਚੋਰਾਂ ਦੀਆਂ ਪੇੜਾਂ ਦੇਖਣ ਲਈ ਛੱਤ 'ਤੇ ਚੜ੍ਹੋ। ਜਦੋਂ ਥਾਣੇਦਾਰ ਹਫ ਕੇ ਮੋਜੇ 'ਤੇ 
ਡਿੱਗ ਪਿਆ ਤਾਂ ਅਮਲੀ ਨੇ ਹਿਸਾਬ ਲਾਇਆ ਕਿ ਹੁਣ ਥਾਣੇਦਾਰ ਕੁੱਟਣ ਜੋਗਾ ਨਹੀਂ 
ਰਿਹਾ। ਇਸ ਮੰਕੇ ਅਮਲੀ ਕਹਿਣ ਲੱਗਾ ਕਿ 'ਥਾਣੇਦਾਰ ਸਾਹਿਬ ਤੁਸੀਂ ਆਪ ਹੀ ਸਿਆਣੇ 
ਹੋ। ਇਹ ਕੰਮ ਛੋਟੇ-ਮੋਟੇ ਚੋਰ ਦਾ ਨਹੀਂ ਹੈ ਸਗੋਂ ਇਹ ਕੌਮ ਕਿਸੇ ਪੱਕੇ ਚੋਰ ਦਾ ਹੈ।' 

ਇਕ ਗੱਲ ਜੋ ਮੈਂ ਹੁਣ ਦੱਸਣ ਲੱਗਾ ਹਾਂ; ਇਹ ਕੋਈ ਕਹਾਣੀ ਨਹੀਂ ਸਗੋਂ ਆਪ ਬੀਤੀ 
ਖਰੀ-ਖਰੀ ਗੱਲ ਹੈ। ਸੈਨ 1974 ਵਿਚ ਮੈਂ ਫਰੀਦਕੋਟ ਵਿਖੇ ਪਹਿਲੀ ਨਿਯੁਕਤੀ ਵਜੋਂ 
ਮੈਜਿਸਟੇੇਟ ਲੱਗਾ। ਇਕ ਦਿਨ ਮੈਂ ਮੋਟਰ ਸਾਈਕਲ 'ਤੇ ਕਚਹਿਰੀ ਜਾ ਰਿਹਾ ਸੀ। ਕੋਤਵਾਲੀ 
ਦੇ ਸਾਹਮਣੇ ਉਸ ਵਕਤ ਦੇ ਨਾਮੀ ਥਾਣੇਦਾਰ ਸਰ: ਅਜੀਤ ਸਿੰਘ ਕੂਨਰ ਨਾਲ ਇਕ ਅਮਲੀ 
ਖਹਿਬੜ ਰਿਹਾ ਸੀ। ਮੈਂ ਪੁੱਛਿਆ ਕਿ ਕੀ ਮਾਜਰਾ ਹੈ। ਥਾਣੇਦਾਰ ਸਾਹਿਬ ਕਹਿਣ ਲੱਗੇ ਕਿ 
ਸਾਹਿਬ ਤੁਸੀਂ ਚੱਲੋਂ ਇਸ ਦੀ ਸਮੱਸਿਆ ਮੈਂ ਹੱਲ ਕਰ ਦਿੰਦਾ ਹਾਂ। ਪਰ ਮੈਨੂੰ ਦੂਜੇ ਬੰਦੇ ਦੇ 
ਹਾਵਾ-ਭਾਵਾਂ ਤੋਂ ਲੱਗਿਆ ਕਿ ਉਹ ਕੋਈ ਠੀਕ ਗੱਲ ਕਰ ਰਿਹਾ ਹੈ। ਸੋ ਮੈਂ ਥਾਣੇਦਾਰ 
ਸਾਹਿਬ ਨੂੰ ਆਦੇਸ਼ ਦਿੱਤਾ ਕਿ ਇਸ ਦਾ ਮਸਲਾ ਮੇਰੇ ਸਾਹਮਣੇ ਹੀ ਹੱਲ ਕਰ। ਖ਼ੈਰ! ਅਜੀਤ 
ਸਿੰਘ ਉਸ ਨੂੰ ਘੰਟਾ ਘਰ ਦੇ ਸਾਹਮਣੇ ਫਰੀਦਕੋਟ ਦੇ ਹਾਥੀ ਦਰਵਾਜ਼ੇ ਵੱਲ ਨੂੰ ਲੈ ਗਿਆ ਤੇ 
ਉਥੇ ਉਸ ਨੇ ਆਪਣੀ ਪਿਸ਼ਾਵਰੀ ਚੱਪਲ ਲਾਹ ਕੇ ਉਸ ਬੈਦੇ ਦੀ ਮੁਰੰਮਤ ਕਰ ਦਿੱਤੀ। 

ਜਦੋਂ ਥਾਣੇਦਾਰ ਸਾਹਿਬ ਨੇ ਆ ਕੇ ਮੈਨੂੰ ਰਿਪੋਰਟ ਕੀਤੀ ਤਾਂ ਮੈਨੂੰ ਪਤਾ ਚੱਲਿਆ ਕਿ 
ਉਸ ਆਦਮੀ ਨੇ ਅਮਲ ਕੀਤਾ ਹੋਇਆ ਸੀ ਤੇ ਮਹਾਰਾਜਾ ਫਰੀਦਕੋਟ ਨੂੰ ਇਸ ਲਈ 
ਗਾਲ੍ਹਾਂ ਕੱਢ ਰਿਹਾ ਸੀ ਕਿ ਰਾਜੇ ਨੇ ਫਰੀਦਕੋਟ ਦਾ ਹਾਥੀ ਦਰਵਾਜ਼ਾ ਛੋਟਾ ਬਣਾਇਆ ਹੈ। 
ਜਦੋਂ ਉਹ ਦਰਵਾਜ਼ੇ ਦੇ ਥੱਲੇ ਜਾਂਦਾ ਹੈ ਤਾਂ ਉਸ ਦਾ ਸਿਰ ਦਰਵਾਜ਼ੇ ਨਾਲ ਲੱਗ ਜਾਂਦਾ 
ਹੈ। ਖ਼ੋਰ! ਮੈਨੂੰ ਸਮਝ ਆਈ ਕਿ ਵਿਗੜਿਆਂ-ਤਿਗੜਿਆਂ ਦਾ ਯਾਰ ਡੰਡਾ ਹੀ ਹੁੰਦਾ ਹੈ। 

ਖੇਰ! ਹਾਸੇ-ਮਖੰੌਲ ਦੀਆਂ ਗੱਲਾਂ ਤਾਂ ਇਕ ਪਾਸੇ ਰਹੀਆਂ, ਅਜ ਸਮੁੱਚੇ ਪਜਾਬ ਦੀ 

135/ ਹਸਦਿਆਂ ਦੇ ਘਰ ਵਸਦੇ 


ਜਵਾਨੀ ਨੂੰ ਨਸ਼ਿਆਂ ਨੇ ਖਾ ਲਿਆ ਹੈ। ਪਜਾਬ ਦੀ ਆਰਥਿਕਤਾ ਵੀ ਖੋਖਲੀ ਹੋ ਚੁੱਕੀ ਹੈ। 
ਕੋਈ ਭਾਗਾਂ ਵਾਲਾ ਘਰ ਹੀ ਬਚਿਆ ਹੋਣਾ ਹੈ ਕਿ ਜਿਸ ਵਿਚ ਨਸ਼ਿਆਂ ਨੇ ਮੇਜਾ ਨਾ ਡਾਹ 
ਰੱਖਿਆ ਹੋਵੇ। ਸਗੋਂ ਅਜਿਹੇ ਬਦਕਿਸਮਤ ਮਾਂ-ਬਾਪ ਤਾਂ ਅਣਗਿਣਤ ਹਨ, ਜਿਨ੍ਹਾਂ ਦੇ 
ਸਾਹਮਣੇ ਉਨ੍ਹਾਂ ਦੇ ਬੱਚੇ ਨਸ਼ਿਆਂ ਖੁਣੇਂ ਅੱਡੀਆਂ ਰਗੜਦੇ ਹਨ। ਫਿਰ ਜਦੋਂ ਉਹ ਨਸ਼ਿਆਂ 
ਤੋਂ ਬਗੈਰ ਰਹਿ ਨਹੀਂ ਸਕਦੇ ਤਾਂ ਹਜ਼ਾਰਾਂ ਰਪਏ ਦੀ ਗ੍ਰਾਮਾਂ ਵਿਚ ਮਿਲਣ ਵਾਲੇ ਹੈਰੋਇਨ- 
ਕੌਕੀਨ ਵਰਗੇ ਨਸ਼ਿਆਂ ਨੂੰ ਖਰੀਦਣ ਵਾਸਤੇ ਘਰਾਂ ਦੇ ਘਰ ਕਰਜ਼ਾਈ ਹੋ ਰਹੇ ਹਨ ਅਤੇ 
ਸਾਡੀ ਬਜ਼ੁਰਗ ਪੀੜ੍ਹੀ ਜਿਉਂਦੇ-ਜੀਅ ਖੁਦਕੁਸ਼ੀਆਂ ਦਾ ਸੈਤਾਪ ਭੋਗ ਰਹੀ ਹੈ। 

ਬੇਸ਼ੱਕ ਪਜਾਬ ਵਿਚ ਹੁਣ ਜਦੋਂ ਨਸ਼ਿਆਂ ਦੇ ਹੜ੍ਹ ਨੂੰ ਰੇਤੇ ਨਾਲ ਬਨਣ ਤੇ ਠੱਲਣ ਦੇ 
ਅੰਹੜ-ਪੰਹੜ ਹੋ ਰਹੇ ਹਨ ਅਤੇ ਨਸ਼ਿਆਂ ਦੇ ਵਿਰੋਧ ਵਿਚ “ਪੋਸਤ ਮੋਗੇ ਰਿਉੜੀਆਂ, ਅਫ਼ੀਮ 
ਮੋਗੇ ਗੈਨੇ; ਭੰਗ ਨਿਮਾਣੀ ਆਲੀ-ਭੋਲੀ, ਜੋ ਆਵੇ ਸੋ ਬੈਨੇ` ਜਿਹੀਆਂ ਹੁਣ ਪੁਰਾਣੀਆਂ 
ਲੌਕ ਸਿਆਣਪਾਂ ਵੀ ਉਜਾਗਰ ਹੋ ਰਹੀਆਂ ਹਨ। ਇਸ ਪ੍ਰਥਾਇ ਸਾਡੇ ਸਮਾਜ ਵਿਚ ਨਸ਼ੇ 
ੜੀਆਂ ਦੇ ਵਲ-ਵੱਧਰ ਕੱਢ ਕੇ ਉਨ੍ਹਾਂ ਨੂੰ “ਤਕਲੇ ਦੇ ਵਲ” ਵਾਂਗੂੰ ਸਿੱਧਾ ਤੇ ਸੂਤ ਕਰਨ ਦੇ 
ਆਪਣੇ ਹੀ ਅਜ਼ਮੁਦਾ ਨੁਸਖੇ ਤੇ ਟੋਟਕੇ ਹਨ ਜਿਵੇਂ ਕਿ ਭੋਗ ਮੋਗੇ ਰਿਉੜੀਆਂ, ਅਫੀਮ ਮੋਗੇ 
ਪੀ; ਸ਼ਰਾਬ ਮੋਗੇ ਜੁੱਤੀਆਂ ਸੋਚ-ਸਮਝ ਕੇ ਪੀ'। ਫਿਰ ਸ਼ਰਾਬੀਆਂ ਤੇ ਲੁਚੇ-ਲਫੌਗੇ ਤੇ ਕੌਜਰ 
ਜਿਹੇ ਬੰਦਿਆਂ ਬਾਰੇ ਤਾਂ ਪੱਡੂ ਲੋਕਾਂ ਦੀ ਠੀਕ ਹੀ ਧਾਰਨਾ ਹੈ ਕਿ ਇਹ ਮਾੜੇ ਲੋਕ ਤਾਂ 
“ਛਿੱਤਰਾਂ ਦੀ ਛੋਤ” ਤੇ 'ਡਾਂਗ-ਸੋਟੇ ਦੀ ਸੋਟ” ਤੋਂ ਬਿਨਾਂ ਪੱਧਰ ਨਹੀਂ ਹੰਦੇ। 

ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਸਾਡੇ ਟਰੱਕਾਂ ਤੇ ਟਰਾਲੀਆਂ ਵਾਲੇ ਬਾਈਆਂ ਨੇ ਤਾਂ 
ਆਪਣੇ ਟਰੱਕਾਂ-ਟਰੈਕਟਰਾਂ ਦੇ ਡਾਲਿਆਂ 'ਤੇ ਇਹ ਲੋਕ ਸਿਆਣਪਾਂ ਲਿਖਵਾ ਲਈਆਂ ਹਨ, 
ਜਾਂ ਡਰ ਪੈਦਾ ਕਰਨ ਲਈ ਅਜਿਹੀ ਕੋਈ ਇਬਾਰਤ ਜਾਂ ਤਰਕੀਬ ਨਹੀਂ ਸੁਝ ਰਹੀ। 

ਖੈਰ! ਮੁਕਦੀ ਗੱਲ ਅਸੀਂ ਆਪ ਸਭ ਨੇ ਤੇ ਖਾਸ ਕਰਕੇ ਸਾਡੇ ਆਗੂਆਂ ਨੇ ਪਹਿਲਾਂ 
ਆਪਣੇ ਸੋਹਣੇ ਜਿਹੇ ਪੁਰਾਣੇ ਸਭਿਆਚਾਰ ਦੀਆਂ ਕਦਰਾਂ-ਕੀਮਤਾਂ ਨੂੰ ਆਪ ਹੀ ਅੱਗ ਦੀ 
ਚੁਆਤੀ ਲਾਈ ਹੈ। ਇਹ ਗੱਲ ਹੁਣ ਜੱਗ ਜ਼ਾਹਿਰ ਹੈ ਕਿ ਅਸੀਂ ਅਜ਼ਾਦੀ ਤੋਂ ਬਾਅਦ ਖਾਸ 
ਕਰਕੇ ਚਰਿੱਤਰ ਨਿਰਮਾਣ ਤੇ ਆਪਣੇ ਸੋਹਣੇ ਸਮਾਜ ਦੇ ਨਿਰਮਾਣ ਦੀ ਗੱਲ ਤਾਂ ਭੁਲ- 
ਭੁਲਾ ਹੀ ਗਏ। ਫਿਰ ਇਸ ਪ੍ਰਥਾਇ ਅਸੀਂ ਕਦੇ ਪੱਛਮੀ ਸਭਿਅਤਾ ਦੀ ਹਵਾ ਦੇ ਸਿਰ ਦੋਸ਼ 
ਮੜ੍ਹਿਆ ਤੇ ਕਦੇ ਗੁਆਂਢੀ ਮੁਲਕਾਂ ਦੇ ਸਿਰ ਗਲਤ ਦਖਲਔਦਾਜ਼ੀ ਦਾ ਘੜਾ ਭੋਨਿਆ। 
ਪਰ ਅਸਲ ਵਿਚ ਸੋਲਾਂ ਆਨੇ” ਖਰੀ ਗੱਲ ਤਾਂ ਇਹ ਕਿ ਅਸੀਂ ਕਦੇ ਆਪਣੀਆਂ ਹੀ 
ਕਮਜ਼ੋਰੀਆਂ, ਅਲਗਰਜ਼ੀਆਂ ਤੇ ਸੁਆਰਥੀ ਸੋਚ ਦੇ ਹਨੇਰੀ-ਝੱਖੜਾਂ ਦੇ ਤਹਿਤ ਕੋਈ ਕੰਮੀ 
ਨਿਰਮਾਣ ਨਹੀਂ ਕਰ ਸਕੇ। 

ਪਹਿਲਾਂ ਇਸ ਸਬੋਧ ਵਿਚ ਸਾਰ ਵਜੋਂ ਮੇਨਣਾ ਪਵੇਗਾ ਕਿ ਪਹਿਲਾਂ ਪਜਾਬ ਵਿਚ 


136/ ਹਸਦਿਆਂ ਦੇ ਘਰ ਵਸਦੇ 


ਅੱਤਵਾਦ ਤੇ ਫਿਰ ਹੁਣ ਨਸ਼ਿਆਂ ਦੇ ਅੱਤਵਾਦ ਨੇ ਪਜਾਬ ਦੀ ਸਿਰਫ਼ ਜੁਆਨੀ ਹੀ ਨਹੀਂ; 
ਸਗੋਂ ਸਾਡੇ ਸੋਹਣੇ ਪੰਜਾਬ ਨੂੰ ਹੀ ਸਾਡੇ ਵਹਿੰਦੇ-ਵਹਿੰਦੇ ਹੀ ਖਾ ਲਿਆ ਹੈ। ਫਿਰ ਸਿਤਮ 
ਇਹ ਹੈ ਕਿ ਪੰਜਾਬ ਤੇ ਪੈਜਾਬੀਅਤ ਨੂੰ ਹੁਣ ਬਚਾਉਣ ਵਾਸਤੇ ਕੋਈ ਠੋਸ ਪਹਿਲ-ਕਦਮੀ 
ਦੀ ਬਜਾਏ ਬਸ 'ਗੇਂਗਲੂਆਂ ਤੋਂ ਮਿੱਟੀ ਝਾੜਨ” ਜਿਹੀ ਖੋਖਲੀ ਜਿਹੀ ਬਿਆਨਬਾਜ਼ੀ ਤੇ 
“ਅੱਖਾਂ ਪੁਝਣ” ਜਿਹੇ ਖੋਖਲੇ ਜਿਹੇ ਢਕੰਸਲੇ ਹੀ ਦਿਸ ਰਹੇ ਹਨ। ਬਹਿਰਹਾਲ, ਇਸ ਸਭ 
ਕਾਸੇ ਦੇ ਮਾੜੇ ਨਤੀਜੇ ਵੀ ਸਾਡੇ ਸਾਹਮਣੇ ਹੀ ਹਨ ਕਿ ਹੁਣ ਅਸੀਂ ਹੱਥਾਂ ਨਾਲ ਪਾਈਆਂ 
ਇਨ੍ਹਾਂ ਅਨੈਤਿਕ ਤੇ ਗੈਰ-ਸਮਾਜਿਕ ਪੀਢੀਆਂ-ਰੈਢਾਂ ਨੂੰ ਦੇਦਾਂ ਨਾਲ ਖੋਲ੍ਹ ਰਹੇ ਹਾਂ। ਖੋਰ! 
ਅਸੀਂ ਆਪਣੀ ਇਸ ਤਰ੍ਹਾਂ ਦੀ ਬੇਦਿਲ ਤੇ ਅਧੁਰੀ ਜਿਹੀ ਕਮਜ਼ੋਰ ਕਾਰਵਾਈ ਸਦਕਾ ਇਸ 
ਕੰਮੀ ਕਾਰਜ ਵਿਚ ਸਫ਼ਲ ਹੋਵਾਂਗੇ ਵੀ ਕਿ ਨਹੀਂ, ਇਹ ਤਾਂ ਬਸ ਹੁਣ ਰੱਥ ਹੀ ਜਾਣਦਾ ਹੈ। 

ਖੇਰ! ਅਸੀਂ ਸਾਡੇ ਜੀਵਨ ਵਿਚ ਹਾਸੇ-ਖੁਸ਼ੀਆਂ, ਮਖੰਲੀਆ ਸੁਭਾਅ ਤੇ ਮਜ਼ਾਕੀਆ 
ਮਾਹੌਲ ਦੀ ਗੱਲ-ਕਥ ਕਰ ਰਹੇ ਸੀ। ਇਸ ਪ੍ਰਥਾਇ ਸਭ ਤੋਂ ਪਹਿਲਾਂ ਤਾਂ ਸਾਡੀ ਮਾਂ-ਬੋਲੀ 
ਪੰਜਾਬੀ ਦੀ ਦੁਰਦਸ਼ਾ ਦੇ ਸਬੰਧ ਵਿਚ ਸਾਡੀ ਬੋਲਬਾਣੀ ਵਿਚ ਇਕ ਵੱਡਾ ਬੋਲ-ਵਿਗਾੜ 
ਆਇਆ ਹੈ। ਇਸ ਸੁਨਾਮੀ ਜਿਹੀ ਸਥਿਤੀ ਦਾ ਮੁਖ ਕਾਰਨ ਸਾਡੀ ਅਜੋਕੀ ਤਹਿਜ਼ੀਬ ਤੇ 
ਭਾਸ਼ਾ ਦਾ ਲੋੜ ਨਾਲੋਂ ਵਧ ਸ਼ਹਿਰੀਕਰਨ ਹੀ ਜਾਪਦਾ ਹੈ, ਜਿਸ ਕਰਕੇ ਸਾਡੀ ਟਕਸਾਲੀ 
ਪੰਜਾਬੀ ਭਾਸ਼ਾ ਬਿਗੜ ਰੁਪ ਹੋ ਰਹੀ ਹੈ। 

ਇਸ ਪ੍ਰਥਾਇ ਸ਼ਹਿਰੀ ਬੋਲਬਾਣੀ ਤੇ ਲਹਿਜੇ ਵਿਚ (ਣ) ਅਨਾਣੇ ਦੀ ਥਾਂ (ਨ) ਨੱਨਾ 
ਅਤੇ ਕਨੌੜੇ ਦੀ ਥਾਂ ਹੋੜਾ ਵਰਤਣਾ ਨਵੀਂ ਤਹਿਜ਼ੀਬ ਦਾ ਸੂਚਕ ਬਣ ਗਿਆ ਹੈ। ਇਸ 
ਸਬੋਧ ਵਿਚ ਤਕਰੀਬਨ ਸਾਰੇ ਸ਼ਹਿਰੀ ਬੈਦੇ ਪਾਣੀ ਨੂੰ ਪਾਨੀ, ਖਾਣੇ ਨੂੰ ਖਾਨਾ ਤੇ ਸੌਣਾ ਨੂੰ 
ਸੋਨਾ ਕਹਿੰਦੇ ਹਨ। ਇਸ ਤਰ੍ਹਾਂ ਹੀ ਹੋੜੇ-ਕਨੰੜੇ ਦੇ ਫਰਕ ਸਬੈਧੀ ਇਕ ਪ੍ਰਸਿੱਧ ਟੋਟਕਾ ਵੀ 
ਹੈ ਕਿ “ਅਸੀਂ ਸਾਰਾ ਟੱਬਰ ਕੋਲੀ-ਕੋਲੀ ਚੋਲ ਖਾ ਕੇ ਪੋੜੀ ਚੜ੍ਹ ਗਏ” ਦਰਅਸਲ, ਸਾਡੀ 
ਟਕਸਾਲੀ ਪੰਜਾਬੀ ਦੀ ਬਦਲ ਰਹੀ ਇਸ ਨੁਹਾਰ ਪਿਛੇ ਸਾਡੀ ਆਪਣੀ ਮਾਂ-ਬੋਲੀ ਪ੍ਰਤੀ 
ਅਗਿਆਨਤਾ ਤੇ ਹਿੰਦੀ ਭਾਸ਼ਾ ਦਾ ਪ੍ਰਤੱਖ ਪ੍ਰਭਾਵ ਨਜ਼ਰ ਆਉਂਦਾ ਹੈ। 

ਇਸ ਪ੍ਰਸੈਗ ਵਿਚ ਗੌਰਤਲਬ ਹੈ ਕਿ ਸਾਡੀਆਂ ਕਈ ਲੌਕ ਬੋਲੀਆਂ, ਅਖਾਣ-ਮੁਹਾਵਰੇ 
ਅਤੇ ਕੁਝ ਕੁ ਨਾਮ ਤੇ ਕੁਝ ਕੁ ਸ਼ਬਦਾਂ ਦੇ ਉਚਾਰਣ ਅਜਕਲੂਹ ਪੜ੍ਹੇ-ਲਿਖੇ ਤੇ ਖਾਸ ਕਰਕੇ 
ਸ਼ਹਿਰੀ ਸਮਾਜ ਲਈ ਤਾਂ ਹਾਸੇ ਦੇ ਸਰੋਤ ਹੈਦੇ ਹਨ। ਨਿਰਸੈਦੇਹ ਇਨ੍ਹਾਂ ਵਿਚ ਕੁੱੜਤਣ ਦਾ 
ਐਸ਼ ਵੀ ਹੈ, ਜਿਵੇਂ ਕਿ ਪੈਜਾਬੀ ਦੇ ਕਵੀ ਪੀਲੂ ਨੇ “ਭੱਠ ਰੈਨਾਂ ਦੀ ਦੋਸਤੀ; ਖੁਰੀਂ ਜਿਨ੍ਹਾਂ ਦੀ 
ਮੱਤ” ਜਿਹਾ ਕਥਨ ਕੀਤਾ ਹੈ। ਇਉਂ ਹੀ ਸਾਡੇ ਸਮਾਜ ਵਿਚ 'ਗੱਤ ਪਿਛੇ ਮੱਤ” ਜਾਂ 'ਖੁਰੀ 
ਭਾਵ ਗਿੱਟਿਆਂ ਪਿੱਛੇ ਮੱਤ” ਤੇ 'ਲੰਡਾ ਲੁੱਚਾ ਚੰਧਰੀ ਤੇ ਗੁੰਡੀ ਰੈਨ ਪ੍ਰਧਾਨ” ਅਤੇ “ਸਿਰ ਵੱਡੇ 
ਸਰਦਾਰਾਂ ਦੇ; ਤੇ ਪੈਰ ਵੱਡੇ ਗਵਾਰਾਂ ਦੇ” ਜਿਹੇ ਕਿੰਨੇ ਹੀ ਜਾਤੀ ਸੁਚਕ ਅਖਾਣ ਬਸ 
“ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ” ਅਨੁਸਾਰ ਅਜ ਵੀ ਪ੍ਰਚਲਿਤ ਹਨ। 


137/ ਹਸਦਿਆਂ ਦੇ ਘਰ ਵਸਦੇ 


ਇਉ' ਹੀ ਸਾਡੀ ਸ਼ਬਦਾਵਲੀ ਵਿਚ ਸੁਆਦਲਾ ਜਿਹਾ ਰਗ ਵੇਖਣ ਨੂੰ ਮਿਲਦਾ ਹੈ। 
ਨੂੰ 'ਛੋਟੋ ਜਾਂ ਛੁਟਕੀ” ਅਤੇ ਵਿਚਾਲੜੇ ਬੱਚੇ ਨੂੰ ਮੋਝਲਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਹੀ 
ਸ਼ੁਕੀਨ ਮੁਟਿਆਰ ਨੂੰ “ਨਖਰੇ ਪੱਟੀ” ਜਾਂ ਸ਼ੰਕਣ ਤੇ ਵਿਆਂਦੜ ਲਾੜੇ ਨੂੰ ਨੀਂਗਰ ਕਿਹਾ 
ਜਾਂਦਾ ਹੈ। ਇਸ ਤਰ੍ਹਾਂ ਹੀ ਪਿੰਡਾਂ ਵਿਚ ਸੁਸਤੀ ਜਾਂ ਆਲਸ ਸ਼ਬਦ ਦੀ ਥਾਂ ਨੂੰ “ਘੌਲ” ਅਤੇ 
ਆਲਸੀ ਬੰਦੇ ਨੂੰ 'ਘੰਲੀ” ਸੱਦਦੇ ਹਨ। ਲੰਬੇ ਬੰਦੇ ਨੂੰ ਲੰਬੂ ਤੇ ਛੋਟੇ ਨੂੰ ਸੁਮੱਧਰ, ਰੀਢੂ ਜਾਂ 
ਗਿਟਕੂ ਕਹਿੰਦੇ ਹਨ। ਖੁਲੇ-ਡੁਲੂੰ ਹੱਡਾਂ-ਪੈਰਾਂ ਵਾਲੇ ਬੈਦੇ ਨੂੰ ਹੱਡਾਂ-ਪੈਰਾਂ ਦਾ ਮੋਕਲਾ ਅਤੇ 
ਵੱਡੇ ਗੋਡੇ-ਗਿੱਟਿਆਂ ਵਾਲੇ ਨੂੰ “ਗਿੱਟਲ” ਅਤੇ ਦੁਖਦੀਆਂ ਅੰਖਾਂ ਵਾਲੋਂ ਨੂੰ “ਗਿੱਡਲ' 
ਕਹਿੰਦੇ ਹਨ। 

ਇਸ ਤਰ੍ਹਾਂ ਹੀ ਚਰਿੱਤਰਹੀਣ ਤੇ ਵੇਸਵਾਵਿ੍‌ਤੀ ਤੀਵੀਂ ਨੂੰ ਬੈਤਲ ਕਹਿੰਦੇ ਹਨ। ਇਹ 
ਬਹੁਤ ਮਾੜੀ ਗੱਲ ਹੈ ਕਿ ਵਿਧਵਾ ਔਰਤ ਨੂੰ ਰੋਡੀ ਕਹਿ ਕੇ ਦੁਰਕਾਰਿਆ ਜਾਂਦਾ ਹੈ ਤੇ 
ਸਾਡੇ ਸਮਾਜ ਵਿਚ ਰੋਡੀ ਦਾ ਪੁਤ ਸਾਡੀ ਸਭ ਤੋਂ ਵੱਡੀ ਗਾਲ ਹੈ। ਇਉਂ ਹੀ ਚਰਿੱਤਰਹੀਣ 
ਬੰਦੇ ਨੂੰ ਨਾਲੇ ਦਾ ਢਿੱਲਾ, ਠਰਕੀ ਬੰਦੇ ਨੂੰ ਚੰਰਾ ਤੇ ਕੱਟੀ ਦਾੜ੍ਹੀ ਵਾਲੋਂ ਨੂੰ ਕੁਚ-ਦਾੜ੍ਹੀਆ 
ਤੇ ਥੋੜੀ ਦਾੜ੍ਹੀ ਵਾਲੇ ਨੂੰ ਖੋਦਾ ਕਹਿੰਦੇ ਹਨ। ਖੋਦੇ ਦੀ ਦਾੜ੍ਹੀ ਦੀ ਤਸ਼ਬੀਹ 'ਕੂਹਣੀ 'ਤੇ 
ਲੱਗੇ ਸਾਗ” ਨਾਲ ਕੀਤੀ ਜਾਂਦੀ ਹੈ। ਕਿਸੇ ਕੌਜੂਸ ਤੇ ਸੁਮ ਬੰਦੇ ਨੂੰ ਗੈਢ ਦਾ ਪੱਕਾ, ਧਨ 
ਨੂੰ ਜ਼ਰ, ਘਰਵਾਲੀ ਨੂੰ ਜ਼ੋਰ, ਦੂਜੇ ਵਿਆਹ ਵਾਲੇ ਨੂੰ ਦੁਹਾਜੂ, ਤਲਾਕਸ਼ਦਾ ਜ਼ਨਾਨੀ ਨੂੰ 
ਛੁੱਟੜ ਅਤੇ ਉਮਰੋਂ ਟੱਪੇ ਅਣ-ਵਿਆਹੇ ਬੰਦੇ ਨੂੰ ਛੜਾ ਕਹਿੰਦੇ ਹਨ। 

ਇਸ ਤਰ੍ਹਾਂ ਹੀ ਪਸ਼ੂਆਂ ਦੇ ਨਾਮ ਵੀ ਅਜੀਬੋ-ਗਰੀਬ ਰੱਖ ਦਿੱਤੇ ਜਾਂਦੇ ਹਨ, ਜਿਵੇਂ ਕਿ 
ਦੁੱਧੋਂ ਭੱਜੇ ਪਸ਼ੂ ਨੂੰ ਤੋਕੜ ਮੱਝ ਜਾਂ ਗਾਂ ਅਤੇ ਭੂਛਰੀ ਗਾਂ ਨੂੰ ਰਿਹਾੜ-ਢਾਂਡੀ ਕਹਿੰਦੇ ਹਨ। 
ਨਸਲਦਾਰ ਘੌੜੇ ਨੂੰ ਅਬਲਕ, ਮਾੜੀ ਘੋੜੀ ਨੂੰ ਟੈਰ, ਬਲਦ ਜਾਂ ਵੱਛੇ ਨੂੰ “ਗਊ ਦਾ 
ਜਾਇਆ” ਕਿਹਾ ਜਾਂਦਾ ਹੈ। ਇਉਂ ਹੀ ਰੋਟੀਆਂ ਬੰਨਣ ਵਾਲੇ ਕੱਪੜੇ ਨੂੰ ਪੌਣਾ ਅਤੇ 
ਰੋਟੀਆਂ ਰੱਖਣ ਵਾਲੀ ਟੋਕਰੀ ਨੂੰ ਛਿੱਕੂ ਜਾਂ ਬੋਈਆ ਕਹਿੰਦੇ ਹਨ। ਇਸ ਤਰ੍ਹਾਂ ਹੀ ਵੱਡੇ 
ਪੌਣੇ ਤੇ ਥੋੜ੍ਹੀਆਂ ਰੋਟੀਆਂ ਸਬੈਧੀ “ਪੈਜ ਰੋਟੀਆਂ ਤੇ ਪੇਜਾਹ ਗਜ਼ ਪੋਣਾ” ਜਿਹਾ ਅਖਾਣ 
ਵਰਤਿਆ ਜਾਂਦਾ ਸੀ। ਇਸ ਵੱਡੇ-ਛੋਟੇ ਦੇ ਮੇਲ-ਅਣਮੇਲ ਦੇ ਸਬੈਧ ਵਿਚ ਜਦੋਂ ਕਿਤੇ 
ਕੋਈ ਬੈਦਾ ਕੱਦੋਂ-ਬੁੱਤ' ਆਪਣੀ ਘਰਵਾਲੀ ਨਾਲੋਂ ਬਹੁਤ ਵੱਡਾ ਹੁੰਦਾ ਸੀ ਤਾਂ ਇਸ 
ਸਥਿਤੀ ਨੂੰ ਉਠ ਦੇ ਗਲ ਵਿਚ ਟੱਲੀ” ਅਤੇ ਇਸ ਦੇ ਉਲਟ ਜੇ ਕਿਤੇ ਘਰਵਾਲੀ ਲੰਮੀ ਤੇ 
ਉਸ ਦੇ ਘਰਵਾਲਾ ਜੇ ਮਧਰਾ ਹੁੰਦਾ ਸੀ ਤਾਂ “ਟੱਲੀ ਵਿਚ ਰੇਣਾ” ਜਿਹੇ ਅਖਾਣਾਂ ਨਾਲ 
ਬਖਾਨਿਆਂ ਜਾਂਦਾ ਸੀ। 

ਗੱਲ ਕੀ! ਪੱਡੂ ਬੋਲਬਾਣੀ ਤੇ ਸ਼ੈਲੀ ਵਿਚ ਗੁੱਝਾ ਜਿਹਾ ਹਾਸਰਸ ਤੇ ਗੱਲ-ਗੱਲ 
ਵਿਚ ਇਕ ਖੁਸ਼ਰੰਗ ਸ਼ਬਦਾਵਲੀ ਦਾ ਸ਼ੁਮਾਰ ਹੁੰਦਾ ਹੈ। ਇਸ ਪ੍ਰਥਾਇ ਹੁਣ ਸਾਡੇ ਨਿਆਣਿਆਂ 


138/ ਹਸਦਿਆਂ ਦੇ ਘਰ ਵਸਦੇ 


ਨੂੰ ਤਾਂ ਕੀ; ਸਗੋਂ ਸਾਨੂੰ ਖੁਦ ਵੱਡਿਆਂ ਨੂੰ ਵੀ ਪਤਾ ਨਹੀਂ ਕਿ ਲੱਸੀ ਵਾਲੀ ਤੱੜੀ ਨੂੰ 
ਬੱਲਣੀ, ਝੱਕਰੀ ਜਾਂ ਝੱਲਾ ਕਹਿੰਦੇ ਹਨ। ਇਉਂ ਹੀ ਰਾਜ ਮਿਸਤਰੀ ਦੀ ਸਭ ਤੋਂ ਛੋਟੀ 

ਵੈਸੇ ਇਸ ਤੋਂ ਵੀ ਆੰਗੇ ਸਾਨੂੰ ਤਾਂ ਹੁਣ ਸਚਮੁੱਚ ਹੀ ਪਤਾ ਨਹੀਂ ਕਿ ਮੱਝ ਦੇ ਕੱਟੇ ਨੂੰ 
ਕੱਟਰੁ, ਵੱਛੇ ਨੂੰ ਵਹਿੜਕਾ, ਘੋੜੀ ਦੇ ਬੱਚੇ ਨੂੰ ਵਛੇਰਾ ਜਾਂ ਵਛੇਰੀ, ਬੱਕਰੀ ਦੇ ਬੱਚੇ ਨੂੰ ਮੇ 
ਮਣਾ ਜਾਂ ਪੱਠ, ਭੇਡ ਦੇ ਬੱਚੇ ਨੂੰ ਲੇਲ੍ਹਾ, ਬੱਕਰੇ ਨੂੰ ਬੋਕ, ਉਠ ਨੂੰ ਬੋਤਾ ਤੇ ਊਠਣੀ ਨੂੰ 
ਬੋਤੀ ਕਹਿੰਦੇ ਹਨ। ਇਸ ਸਬੋਧ ਵਿਚ ਖਾਸ ਕਰਕੇ ਸਾਡੇ ਸ਼ਹਿਰੀ ਸਮਾਜ ਵਾਸਤੇ ਤਾਂ ਇਹ 
ਹੋਰ ਵੀ ਹਾਸੋਹੀਣੀ ਤੇ ਅਜੀਬ ਗੱਲ ਹੋ ਸਕਦੀ ਹੈ ਕਿ ਪੱਡੂ ਲੋਕ ਮੱਝ-ਗਾਂ ਦੇ ਗੋਹੇ ਨੂੰ ਫੋਸ 
ਕਹਿੰਦੇ ਹਨ। ਇਉਂ ਹੀ ਉਨ੍ਹਾਂ ਵਾਸਤੇ ਭੇਡ-ਬੱਕਰੀ ਦੀਆਂ ਮੀਂਗਣਾਂ, ਊਠ ਦੇ ਲੇਡੇ ਅਤੇ 
ਹਾਥੀ ਤੇ ਘੋੜੇ ਦੀ ਲਿੱਦ ਹੈੰਦੀ ਹੈ। 

ਇਉਂ ਹੀ ਫਸਲ ਨੂੰ ਮੀਂਹ-ਕਣੀ ਤੋਂ ਬਚਾਉਣ ਵਾਸਤੇ ਘਰ ਲਿਆਉਣ ਦੀ ਕਾਹਲੀ ਨੂੰ 
“ਆਈ ਕੇਰ; ਕੱਚੀ-ਪੱਕੀ ਨਾ ਵੇਖ ਅਤੇ ਇਸ ਦੇ ਉਲਟ “ਗਿੱਦੜਾਂ ਦੀ ਕਾਹਲੀ ਨਾਲ 
ਖਰਬੁਜ਼ੇ ਨਹੀਂ ਪੱਕਦੇ` ਜਿਹੇ ਅਖਾਣ ਪ੍ਰਚਲਿਤ ਹਨ। ਇਸ ਤਰ੍ਹਾਂ ਹੀ ਧੁੱਪ-ਛਾਂ ਵਿਚ ਪੈਂਦੇ ਮੀਂਹ 
ਨੂੰ ਗਿੱਦੜ-ਗਿੱਦੜੀ ਦਾ ਵਿਆਹ ਤੇ ਤਿੱਤਰ ਖਭੀ ਬੱਦਲੀ ਜਿਹੇ ਟੋਟਕੇ ਵੀ ਪ੍ਰਸਿੱਧ ਹਨ। 

ਇਸ ਤਰ੍ਹਾਂ ਹੀ ਆਦਮੀ ਤੇ ਔਰਤਾਂ ਦੀਆਂ ਨਿੱਜੀ ਆਦਤਾਂ ਤੇ ਭੈੜੀਆਂ ਵਾਦੀਆਂ 
ਬਾਰੇ ਵੀ ਵਿਐਗ ਭਰਪੂਰ ਸ਼ਬਦ ਘੜੇ ਗਏ ਹਨ। ਕਿਸੇ ਬੋਦੇ ਨੂੰ ਕਿਸੇ ਸਥਿਤੀ ਵਿਚੋਂ ਭੱਜ 
ਜਾਣ 'ਤੇ ਨੰ ਦੋ ਗਿਆਰਾਂ” ਹੋ ਜਾਣਾ ਕਹਿੰਦੇ ਹਨ। ਇਉਂ ਮੁੱਛ ਵਾਲੀ ਰੈਨ, ਭੂਰੀ ਮੁੱਛ 
ਵਾਲੇ ਬੰਦੇ ਅਤੇ ਕਾਲੇ ਬਾਹਮਣ ਨੂੰ ਬੇਇਤਬਾਰਾ ਤੇ ਖਤਰਨਾਕ ਸਮਝਿਆ ਗਿਆ ਹੈ। ਇਸ 
ਦੇ ਉਲਟ ਸੋਹਣੇ ਨਕਸ਼-ਨੰਣਾਂ ਵਾਲੇ ਨੂੰ ਸੁਨੱਖਾ, ਸੋਹਣੇ ਮੁਡੇ ਜਾਂ ਸੋਹਣੀ ਮੁਟਿਆਰ ਨੂੰ 
ਮੁਨਾਖਾ, ਲੰਗੜੇ ਤੇ ਚਲਾਕ ਬੰਦੇ ਨੂੰ ਹੀਰ ਦੇ ਚਾਚੇ 'ਕੇਦੋਂ” ਨਾਲ ਤਸ਼ਬੀਹ ਦਿੱਤੀ ਜਾਂਦੀ 
ਹੈ। ਨਿਕੰਮੇ ਬੰਦੇ ਨੂੰ “ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ” ਅਤੇ ਚਲਾਕ ਬੰਦੇ ਨੂੰ 
ਘਾਟ-ਘਾਟ ਦਾ ਪਾਣੀ ਪੀਣ ਵਾਲਾ ਕਹਿੰਦੇ ਹਨ। 

ਬਹਿਰਹਾਲ, ਸਾਡੀ ਗੱਲਬਾਤ ਵਿਚ “ਮੋਰਾ ਸਾਲਾ” ਤੇ 'ਕੌਜਰ ਦਾ ਪੁਤ” ਵਰਗੀ 
ਸਾਡੀ ਤਕੀਏ ਕਲਾਮ ਜਿਹੀ ਸ਼ਬਦਾਵਲੀ ਬਹੁਤ ਹੀ ਮਾੜੀ ਹੈ, ਪਰ ਅਸੀਂ ਆਪਣੀ ਗੱਲ 
ਇਸ ਤੋਂ ਬਿਨਾਂ ਮੁਕੰਮਲ ਹੀ ਨਹੀਂ ਸਮਝਦੇ। ਇਸ ਤੋਂ ਇਲਾਵਾ ਸਾਡੇ ਕੁਝ ਕੁ ਨਾਮਾਂ ਤੇ 
ਰਸਮਾਂ-ਰਿਵਾਜਾਂ ਪਿੱਛੇ ਵੀ ਵਿਕੋਲਿਤਰਾ ਜਿਹਾ ਵਿਅਗ ਵੇਖਣ ਨੂੰ ਮਿਲਦਾ ਹੈ। ਔਰਤ ਦੇ 
ਪਹਿਲੇ ਵਿਆਹ ਦੀ ਸੈਤਾਨ ਨੂੰ ਪਿਛਲਗ ਜਾਂ ਪਾਛੂ, ਲੜਕੀ ਨੂੰ ਵਿਆਹ ਤੋਂ ਬਾਅਦ 
ਸ਼ਗਨ-ਸ਼ਪੱਤ ਦੇਣ ਨੂੰ ਸੈਧਾਰਾ, ਧਿੰਡ ਵਿਚ ਮਠਿਆਈ ਜਾਂ ਗੁੜ-ਸ਼ੱਕਰ ਵੰਡਣ ਨੂੰ 
ਸੀਰਨੀ, ਸੱਦਾ-ਪੱਤਰ ਨੂੰ ਪੱਤਲ ਤੇ ਨਿਉਂਦਾ ਦੇ ਕੇ ਮੁਕਰ ਜਾਣ ਵਾਲੇ ਨੂੰ 'ਨਿਉਂਦਾ ਦੇ 


139/ ਹਸਦਿਆਂ ਦੇ ਘਰ ਵਸਦੇ 


ਕੇ ਜਿਦਾ ਲਾਉਣਾ”, ਕੁਟਣ ਨੂੰ ਸੋਧਾ ਲਾਉਣਾ ਅਤੇ ਪਿੰਡ ਵਿਚ ਚੰਧਰ ਖਿਲਾਰਨ ਨੂੰ 
ਗਦੌੜਾ ਫੇਰਨਾ ਜਿਹੀ ਸ਼ਬਦਾਵਲੀ ਨਾਲ ਬਿਆਨਿਆ ਜਾਂਦਾ ਹੈ। ਇਉਂ ਹੀ ਕੁਸ਼ੈਲ 
ਜ਼ਨਾਨੀ ਬਾਰੇ 'ਅੰਗੇ ਬੈਨੋ ਸੋਹਣੀ-ਸਣੱਖੀ ਤੇ ਉੱਤੋਂ ਸੁੱਤੀ ਉਠੀ” ਜਾਂ ਫਿਰ “'ਬਾਹਰ ਬੀਬੀ 
ਭਲੀ ਚੰਗੀ, ਘਰੇ ਛਿੱਤਰਾਂ ਦੀ ਮਾਰੀ” ਤੇ 'ਕੈਨ੍ਹ ਕੁੜੀ ਗਰਾਂ ਹੋਕਾ” ਤੇ 'ਰੈਨਾਂ ਵਿਚ ਧੰਨਾ” 
ਜਿਹੇ ਕਿੰਨੇ ਹੀ ਅਖਾਣ ਪ੍ਰਚਲਿਤ ਹਨ। 

ਇਸ ਤਰ੍ਹਾਂ ਹੀ ਸਾਡੀ ਪੱਡੂ ਸ਼ਬਦਾਵਲੀ ਵਿਚ ਕਿੰਨੇ ਹੀ ਅਜਿਹੇ ਹੋਰ ਅਧੁਰੇ-ਸਧੂਰੇ 
ਜਿਹੇ ਸ਼ਬਦ ਹਨ, ਜੋ ਕਿ ਹਾਸਰਸ ਦੀਆਂ ਵੰਨਗੀਆਂ ਹੀ ਬਣ ਚੁੱਕੇ ਹਨ। ਜਿਵੇਂ ਕਿ 
ਵਾਹਿਗੁਰ ਲਈ ਵਾਖਰੂ, ਮੈਂ ਆਖਿਆ ਦੀ ਥਾਂ ਮਖਾਂ, ਮੋਰੇ-ਯਾਰ ਦੀ ਬਜਾਇ ਮੇਰੇ-ਆਰ 
ਜਿਹੇ ਕਿੰਨੇ ਹੀ ਹਾਸੇ ਭਰਪੂਰ ਸ਼ਬਦ ਹਨ। ਇਸ ਤਰ੍ਹਾਂ ਹੀ ਅੱਧੀ ਰੋਟੀ ਨੂੰ ਖੈਨੀ ਜਾਂ ਫੱਟੜ 
ਪ੍ਰਸ਼ਾਦਾ, ਪ੍ਰਸ਼ਾਦ ਨੂੰ ਕੁਣਕਾ, ਡਰ ਨੂੰ ਟੁਣਕਾ, ਛੇੜਖਾਨੀ ਨੂੰ ਤੁਣਕਾ ਜਿਹੀ ਸ਼ਬਦਾਵਲੀ 
ਵੀ ਹਾਸਰਸੀ ਰੰਗ ਬੈਨ੍ਹਦੀ ਹੈ। ਇਉਂ ਹੀ ਘੋਰੀ- -ਘੌਲੀ ਜਾਂ ਆਲਸੀ ਬੰਦੇ ਦੇ ਉਲਟ ਚੁਸਤ 
ਤੇ ਚਲਾਕ ਬੰਦੇ ਨੂੰ ਅਲਵਾ, ਅਣਜਕਾ ਤੇ ਚੰੜ-ਹੱਥਾ ਤੇ ਸੋਟੇ ਨੂੰ ਸਲੋਤਰ ਕਹਿੰਦੇ ਹਨ। 
ਫਿਰ ਥੋੜ੍ਹੀ ਜਿਹੀ ਵਸਤ ਨੂੰ ਭੋਰਾ, ਬਹੁਤ ਹੀ ਥੋੜੇ ਨੂੰ ਕਿਣਕਾ, ਕਾਇਰਤਾ ਨੂੰ ਮੋਕ 
ਮਾਰਨਾ, ਸ਼ਰਾਰਤ ਕਰਨ ਨੂੰ ਭਰਿਡਾਂ ਦੇ ਖੱਖਰ ਨੂੰ ਛੇੜਨਾ ਜਾਂ ਮੱਖੀਆਂ ਦੇ ਛੱਤੇ ਵਿਚ ਹਥ 
ਦੇਣਾ ਜਿਹੀ ਬੋਲਬਾਣੀ ਦਾ ਵੀ ਸਾਡੀ ਮਜ਼ਾਕੀਆ ਗੱਲਬਾਤ ਵਿਚ ਇਸਤੇਮਾਲ ਹੰਦਾ 
ਹੈ। 

ਪਿੰਡਾਂ ਵਿਚ ਇਕ ਆਮ ਜਿਹੀ ਵਿਅਗਮਈ ਕਹਾਵਤ ਹੈ ਕਿ ਭਾਂਡੇ ਨਹੀਂ ਜਾਂ 
ਭਾਂਡਿਆਂ ਵਾਲੀ ਨਹੀਂ ਇਸ ਦਾ ਭਾਵ ਇਹ ਹੈ ਕਿ ਜੱਟ ਕਿਸੇ ਗੱਲ ਨੂੰ ਸਿਰੇ ਲਾ ਕੇ 
ਹਟਦਾ ਹੈ। ਇਸ ਪ੍ਰਸੰਗ ਵਿਚ ਕੋਈ ਵਣਜਾਰਾ ਚੂੜੀਆਂ ਦੀ ਰੀਢੜੀ ਲਈ ਬੈਠਾ ਸੀ। 
ਉਧਰੋਂ ਕੋਈ ਪਗੇ-ਹੱਥਾ ਲੰਘਿਆ ਤਾਂ ਰਢੜੀ 'ਤੇ ਹੁਝ ਮਾਰ ਕੇ ਕਹਿਣ ਲਗਾ ਕਿ ਓਏ ! 
ਇਸ ਦੇ ਵਿਚ ਕੀ ਹੈ। ਅਗੋਂ ਵਿਚਾਰਾ ਵਣਜਾਰਾ ਬੋਲਿਆ ਕਿ ਸਰਦਾਰ ਜੀ ਹੁਣ ਤਾਂ 
ਰੀਢੜੀ ਵਿਚ ਬਾਕੀ ਚੀਕਰਾਂ ਹੀ ਬਚੀਆਂ ਹਨ। 

ਇਸ ਤਰ੍ਹਾਂ ਹੀ ਕੋਈ ਨਾਢੂ ਖਾਂ ਵੈਲੀ ਪਿਡ ਦੀ ਸੱਥ ਵਿਚ ਖੜ੍ਹਾ ਮੁੱਛਾਂ ਨੂੰ ਤਾਅ ਦੇ 
ਕੇ ਕਹਿ ਰਿਹਾ ਸੀ ਕਿ ਮੈਂ ਪੰਜਾਹ ਘੰਮਾਅ ਦਾ ਮਾਲਕ ਹਾਂ। ਇਸ ਵਾਸਤੇ ਕੋਈ ਵੀ ਬੈਦਾ 
ਮੰਜਾ ਭਜਾ ਤਲੀ ਜਦ ਤੋਜਿਦਾੀ ਤਜ ਦੀ ਐਲੀ ਜਰ ਚਾ ਜੀਅ ਸੀ ਉਹ 
ਤੇ ਕਿਹਾ ਕਿ ਲੈ ਯਾਰਾਂ ਕੌਲ ਤਾਂ ਜ਼ਮੀਨ ਦਾ ਓੜਾ ਭਾਵ ਇਕ ਸਿਆੜ ਵੀ ਨਹੀਂ ਹੈ। 
ਇਸ ਲਈ ਹੀ ਮਸ਼ਹੂਰ ਹੈ ਕਿ ਜੇ ਕੋਈ ਜੱਟ ਦੀ ਜਾੜ੍ਹ ਥੱਲੇ ਆ ਜਾਵੇ ਤਾਂ ਉਹ ਉਸ ਦਾ 
ਕਬਾੜਾ ਕਰਕੇ ਹੀ ਛਡਦਾ ਹੈ। 

ਇਸ ਤਰ੍ਹਾਂ ਹੀ ਸਾਡੇ ਸਮਾਜ ਵਿਚ ਤੇ ਖਾਸ ਕਰਕੇ ਪੰਡੂ ਸਮਾਜ ਵਿਚ ਕੁਝ ਕੁ 


140/ ਹਸਦਿਆਂ ਦੇ ਘਰ ਵਸਦੇ 


ਮਾੜੀਆਂ ਵਾਦੀਆਂ ਤੇ ਵਹਿਵਤਾਂ ਹਨ, ਜੋ ਨਿੰਦੀਆਂ ਜਾਂਦੀਆਂ ਹਨ, ਜਿਵੇਂ ਕਿ ਵਿਹਲੇ 
ਬੈਦਿਆਂ ਤੇ ਛੜਿਆਂ ਨੂੰ ਆਮ ਤੌਰ 'ਤੇ ਬੂਬਣੇ ਸਾਧਾਂ ਦੇ ਡੇਰਿਆਂ 'ਤੇ ਜਾਣ ਅਤੇ 
ਕਬੁਤਰਬਾਜ਼ੀ ਦਾ ਸ਼ੰਕ ਹੁੰਦਾ ਹੈ। ਪਿਡਾਂ ਵਿਚ ਇਸ ਨੂੰ ਬੁਰਾ ਮੇਨਿਆ ਜਾਂਦਾ ਹੈ। 

ਖੈਰ! ਇਸ ਦੇ ਉਲਟ ਕੁਝ ਕੁ ਸਮਾਂ ਪਹਿਲਾਂ ਤਕ ਪੱਡੂ ਸਮਾਜ ਵਿਚ ਜ਼ਿਆਦਾਤਰ 
ਕਦਰਾਂ-ਕੀਮਤਾਂ 'ਤੇ ਅਧਾਰਿਤ ਸਿਫ਼ਤਾਂ ਹੈਦੀਆਂ ਸਨ। ਜਿਵੇਂ ਕਿ ਮਿੱਤਰਾਂ ਦੀ ਲੂਣ ਦੀ 
ਡਲੀ ਮਿਸ਼ਰੀ ਬਰੋਬਰ ਜਾਣੀ” ਜਿਹੀ ਸਾਂਝੀਵਾਲਤਾ, ਅਪਣੱਤ ਤੇ ਆਪਸੀ ਮੋਹ-ਮੁਹੱਬਤ 
ਹੁੰਦੀ ਸੀ। ਇਸ ਪ੍ਰਥਾਇ ਸਾਡੇ ਪੱਡੂ ਸਮਾਜ ਵਿਚ 'ਕੁੱਲੀ ਯਾਰ ਦੀ ਸੁਰਗ ਦਾ ਝੁਟਾ; ਅੱਗ 
ਲਾਵਾਂ ਮਹਿਲਾਂ ਨੂੰ” ਜਿਹੀ ਲੋਕ ਚੇਤਨਾ ਪ੍ਰਧਾਨ ਹੁੰਦੀ ਸੀ। 

ਜ਼ਾਹਿਰ ਹੈ ਕਿ ਪੈਜਾਬੀ ਲੋਕ ਕੁਦਰਤ ਦੇ ਬਹੁਤ ਨੇੜੇ ਹਨ ਤੇ ਇਸ ਕਰਕੇ ਸਾਡੀ 
ਪੰਜਾਬੀ ਬੋਲੀ ਵਿਚ ਨਿਰੋਲ ਧਰਾਤਲੀ ਔਸ਼ ਤੇ ਖੂਬੀਆਂ ਮੰਜੂਦ ਹਨ। ਇਸ ਤਰ੍ਹਾਂ ਹੀ 
ਹਾਸਾ-ਮਜ਼ਾਕ ਪੰਜਾਬੀਆਂ ਦੀ ਗੱਲਬਾਤ ਵਿਚ ਗੰਨ੍ਹਿਆਂ ਪਿਆ ਹੈ। ਬੋਲਬਾਣੀ ਦੇ ਸਬੰਧ 
ਵਿਚ ਕਿਹਾ ਜਾਂਦਾ ਹੈ ਕਿ ਬੋਲੀ ਬਾਰਾਂ ਕੋਹਾਂ ਅਰਥਾਤ 18 ਮੀਲ ਬਾਅਦ ਬਦਲ ਜਾਂਦੀ 
ਹੈ। ਇਕ ਮਿਸਾਲ ਵਜੋਂ ਮਾਨਸਾ ਤੇ ਸੁਨਾਮ ਦੇ ਇਲਾਕੇ ਦੇ ਲੋਕ 'ਸੀ” ਨੂੰ “ਤੀ” ਤੇ 'ਯ” ਨੂੰ 
“ਅ” ਦੀ ਧੁਨੀ ਨਾਲ ਬੋਲਦੇ ਹਨ। ਇਸ ਲਈ ਉਹ ਕਹਿੰਦੇ ਹਨ ਕਿ “ਮੇਰੇ ਆਰ ਕਿਥੇ ਗਿਆ 
ਤੀ” ਭਾਵ ਮੇਰੇ ਯਾਰ ਤੂੰ ਕਿਥੇ ਗਿਆ ਸੀ। ਇਸ ਤਰ੍ਹਾਂ ਹੀ ਫਿਰੋਜ਼ਪੁਰ ਤੇ ਜਲਾਲਾਬਾਦ 
ਇਲਾਕੇ ਦੇ ਰਾਏ ਸਿੱਖਾਂ ਤੇ ਕੋਬੋਜ ਬਰਾਦਰੀ ਦੀ ਗੱਲਬਾਤ ਵਿਚ ਛੋਹਰਾ, ਲਕੀਰ 
ਖਚੀਚਣਾਂ, ਗੱਲ ਕਟੀਚਣਾਂ ਤੇ ਹਾਂਗੀ-ਸਾਂਗੀ ਜਿਹਾ ਹਾਸਰਸੀ ਰੋਗ ਹੰਦਾ ਹੈ। 
ਇਲਾਕਿਆਂ ਦੇ ਖਾਸ ਹਾਸ-ਵਿਐਗ 

ਇਸ ਪ੍ਰਸੈਗ ਵਿਚ ਖਾਸ ਕਰਕੇ ਪੁਆਧ ਇਲਾਕੇ ਦੇ ਲੌਕ ਤੇ ਰੋਪੜੀਏ ਹਿੰਦੀ ਤੇ 
ਪੰਜਾਬੀ ਦਾ ਅਜਿਹਾ ਮਿਲਗੋਭਾ ਕਰ ਦਿੰਦੇ ਹਨ ਕਿ ਸੁਣ ਕੇ ਹਾਸਾ ਹੀ ਆਉਂਦਾ ਹੈ। ਸਾਡੇ 
ਇਕ ਮਿੱਤਰ ਅਫ਼ਸਰ ਸੁ. ਮਹਿਤਾਬ ਸਿੰਘ ਰੜਕੀ ਹੀਰਾਂ ਵਾਲੇ ਇਕ ਹੋਈ ਬੀਤੀ ਖਾਸੇ 
ਪੁਰਾਣੇ ਸਮੇਂ ਦੀ ਗੱਲ ਸੁਣਾਉਂਦੇ ਹਨ ਕਿ ਕਿਸੇ ਗੋਹਰ ਭਾਵ ਪਹੀ ਵਿਚ ਕੋਈ ਸਾਨ੍ਹ-ਝੋਟਾ 
ਜਾ ਰਿਹਾ ਸੀ। ਇਸ ਲਈ ਇਕ ਬੈਦਾ ਦੂਜੇ ਬੰਦੇ ਨੂੰ ਪੁਛਣ ਲੱਗਾ ਕਿ 'ਮਾਰ੍ਹੇ ਯਾਰ ਥੱਨੇ 
ਪਤਾ ਹੋਣੈ ਕੇ ਸਾਨੂ ਮਾਰ੍ਹੀ ਗੋਰ ਮਾ; ਜਾ ਥਾਰੀ ਮਾ ਜ-ਹੈ'। ਫਿਰ ਪਟਿਆਲੇ ਵਾਲਿਆਂ ਦੇ 
ਗੈਲ-ਗੈਲ ਤੇ ਗੱਭੇ ਤੇ ਗੱਭੇ ਜਿਹੇ ਕਿੰਨੇ ਹੀ ਸ਼ਬਦ ਹਨ ਜੋ ਕਿ ਸੁਣਨ ਵਾਲੇ ਨੂੰ ਅਜੀਬ 
ਜਿਹੇ ਲਗਦੇ ਹਨ। ਇਉ ਹੀ ਪਟਿਆਲਵੀ 'ਜਾਂਦਾ ਸੀ” ਦੀ ਥਾਂ ਜਾਂਦਾ ਸਾ” ਜਿਹੀ 
ਸ਼ਬਦਾਵਲੀ ਵਰਤਦੇ ਹਨ। 

ਇਸ ਤਰ੍ਹਾਂ ਹੀ ਪਜਾਬ ਦਾ ਹੀ ਹਿੱਸਾ ਰਹੇ ਬਾਂਗਰ ਨਾਮ ਨਾਲ ਜਾਣੇ ਜਾਂਦੇ ਇਲਾਕੇ 
ਦੇ ਲੌਕਾਂ ਦੀ ਬੋਲੀ ਵੀ ਨਿਆਰੀ ਹੀ ਹੈ। ਹਰਿਆਣਵੀ ਲੋਕ ਆਪਣੀ ਭਾਸ਼ਾ ਵਿਚ ਸੈ” ਦਾ 


141/ ਹਸਦਿਆਂ ਦੇ ਘਰ ਵਸਦੇ 


ਪ੍ਰਯੋਗ ਕਰਦੇ ਹਨ। ਫਿਰ ਇਉਂ ਹੀ ਰਾਜਸਥਾਨੀ ਲੋਕ ਹਰ ਗੱਲ ਵਿਚ 'ੜ” ਅੱਖਰ ਨੂੰ ਬਹੁਤ 
ਘੋਟਦੇ ਹਨ, ਜਿਵੇਂ ਕਿ ਉੱਟੜਾ, ਜਾਇੜਾ ਤੇ ਖਾਇੜਾ ਆਦਿ ਸ਼ਬਦ ਹਨ। ਇਸ ਤਰ੍ਹਾਂ ਹੀ 
ਉਹ 'ਕੀ' ਨੂੰ “ਰੀ” ਕੇ ਨੂੰ ਰੈ, ਕੋ ਨੂੰ ਰੋ ਜਿਹੇ ਸ਼ਬਦ ਬੋਲਦੇ ਹਨ। ਮਿਸਾਲ ਵਜੋਂ ਹਲਦੀ ਘਾਟੀ 
ਦੇ ਮੈਦਾਨ ਵਿਚ ਮਹਾਰਾਣਾ ਪ੍ਰਤਾਪ ਦੇ ਛੋਟੇ ਭਾਈ ਸ਼ਕਤੀ ਸਿੰਘ ਨੇ ਉਸ ਨੂੰ “ਨੀਲੇ ਰਾ” 
ਭਾਵ “ਨੀਲੇ ਦਾ” ਸਵਾਰ ਕਹਿ ਕੇ ਪੁਕਾਰਿਆ ਸੀ। 

ਇਸ ਪ੍ਰਸੈਗ ਵਿਚ ਸੈਨ 2004 ਵਿਚ ਲੌਕ ਸਭਾ ਇਲੈਕਸ਼ਨਾਂ ਦੇ ਸਮੇਂ ਮੈਨੂੰ ਜ਼ਿਲ੍ਹਾ 
ਝੁੰਣਝਣੂੰ ਵਿਚ ਆਬਜ਼ਰਵਰ ਬਣਨ ਦਾ ਮੰਕਾ ਮਿਲਿਆ। ਉੱਥੋਂ ਦੇ ਜ਼ਿਲ੍ਹਾ ਕੁਲੈਕਟਰ ਕੁੰਜੀ 
ਲਾਲ ਮੀਣਾ ਦੀ ਰਾਜਸਥਾਨੀ ਭਾਸ਼ਾ ਵਿਚ ਲਿਖੀ ਚਿੱਠੀ ਦੇ ਮੈਂ ਹੇਠ ਲਿਖੇ ਅਨੁਸਾਰ ਕੁਝ 
ਵਨਗੀ ਮਾਤਰ ਅਔਸ਼ ਦੇ ਰਿਹਾ ਹਾਂ। 

ਸਿੱਧੂ ਸਾਹਿਬ, ਘਣੀ ਖਮ੍ਹਾ! 

5 ਮਈ 2004 ਕੌ ਦਿਨ ਝੁੰਨਝਨੂੰ ਜ਼ਿਲ੍ਹਾ ਮੈਂ ਲੋਕਸਭਾ ਚੁਨਾਵ ਕੇ ਵਾਸਤੇ ਬੋਟਾਂ ਕੋ 
ਦਿਨ ਹੋ। ਆਪ ਈ ਮੱਕਾ ਪਰ ਭਾਰਤ ਨਿਰਵਾਚਨ ਆਯੋਗ ਕੀ ਅੰਰ ਸੂ ਪ੍ਯਵੇਸਕ ਬਣ ਕਰ 
ਮਾਰੇ ਜ਼ਿਲ੍ਹਾ ਪਧਾਰਿਆ। ਅਪਰੈਲ ਅਰ ਮਈ ਮਹੀਨਾਂ ਮੇਂ ਆਪ ਰੇ ਸਾਥ ਮਾਹਣੇ ਚੁਨਾਵ ਰੋ 
ਕਾਮ ਕਾਜ ਕਰਣ ਰੋ ਮੰਕੋ ਮਿਲਿਓ, ਓ ਮਾਰੇ ਵਾਸਤੇ ਭੋਤ ਹੀ ਖੁਸ਼ੀ ਰੀ ਬਾਤ ਹੀ। ਜਿਣ ਢੰਗ 
ਸੁ ਆਪ ਝੁੰਨਝਨੂੰ ਮੈਂ ਦਿਨ ਗੁਜਾਰਯਾ, ਵੇ ਇਸੀ ਯਾਦ ਛੋੜ ਕਰ ਗਿਆ ਕਿ ਆਜ ਭੀ 
ਅਧਿਕਾਰੀਆਂ ਅਰ ਅਨੇ ਕੀ ਜਨਤਾ ਮੇਂ ਆਪ ਰੇ ਮਿਲਣਸਾਰ ਸਵਭਾਵ ਅਰ ਆਪ ਰੈ ਕਾਮ 
ਕਾਜ ਕੇ ਤੱਰ ਤਰੀਕਾ ਰੀ ਬਾਤਾਂ ਹੋਤੀ ਰਵੈ। 

ਵਾਸਤਵ ਮੈ ਚੁਣਾਵਾਂ ਰੈ ਟੇਮ ਅਧਿਕਾਰੀਆਂ ਨੇ ਭੋਤ ਸਜਗਤਾ ਸੁੰ ਕਾਮ ਕਰਣ ਪੜੇ। 
ਅਨੈ ਰਾ ਅਧਿਕਾਰੀ ਭੀ ਆਪ ਰੀ ਕਸ਼ਮਤਾ ਮੁਜਬ ਯੋ ਕਾਮ ਕਰ ਪਾਏ। ਆਪ ਜਿਸ ਢੰਗ ਸੁ 
ਅਨੈ ਰੀ ਸੈਸਕ੍ਰਿਤੀ, ਅਨੈ ਰੈ ਰਹਿਣ ਸਹਿਣ ਅਰ ਅਨੇ ਰੇ ਖਾਣ-ਪਾਣ ਵ ਬੋਲੀ ਚਾਲੀ ਮੈ ਰਚ- 
ਬਸ ਕਰ ਚੁਨਾਵ ਰਾ ਕਾਮ ਮੈ ਐਜਾਮ ਦਿਰਾਓ, ਬਾ ਏਕ ਖਾਸ ਬਾਤ ਹੀ। ਆਪ ਪੈਲੀ ਹੀ ਬੈਠਕ 
ਮਾਯੇ ਅਧਿਕਾਰੀਆਂ ਰੋ ਦਿਲ ਜੀਤ ਲਿਓ। ਖਾਸ ਬਾਤ ਯਾ ਰਹੀ ਕਿ ਚੁਨਾਵ ਜਿਸਾ ਖਾਸ ਅਰ 
ਕਠਿਨ ਕਾਮ ਨੈ ਭੀ ਆਪ ਸਹਿਜ ਅਰ ਰੋਚਕ ਢੰਗ ਸੁੰ ਕਰਨੇ ਕੀ ਪ੍ਰੇਰਣਾ ਅਧਿਕਾਰੀਆਂ ਨੇ 
ਦੀ। ਆਪ ਰੀ ਈ ਪ੍ਰਰਣਾ ਰੋ ਭੀ ਨਤੀਜੋ ਹੋ ਕੀ ਸਗਲਾ ਅਧਿਕਾਰੀ ਏਕ ਟੀਮ ਭਾਵਨਾ ਸੁ 
ਜ਼ਿਲ੍ਹਾ ਮੈ ਕਾਮ ਕਰੀਓ ਅਰ ਪੈਲੀ ਬਾਰ ਬਿਨ੍ਹਾਂ ਕੋਈ ਘਟਨਾ ਅਪਰਾਧ ਕੈ ਜ਼ਿਲ੍ਹਾ 
ਮਾਯੇ ਚੁਨਾਵਾਂ ਰੋ ਕਾਮ ਸੈਪਨ ਹੋਯੋ। 

ਕਈ ਮੰਕਾਂ ਪਰ ਆਪ ਰਾਜਸਥਾਨੀ ਚੁੰਨੜੀ ਰੋ ਸਾਫੋ ਬਾਂਧਿਓ, ਬੜੇ ਚਾਵ ਸੁੰ ਆਪ 
ਅਨੈ ਰੋ ਦੇਸੀ ਖਾਣੌ ਬਾਜਰੇ ਰੀ ਰੋਟੀ ਅਰ ਸਾਂਗਰੀ ਰੋ ਸਾਗ ਜੀਮਿਓ; ਛਾਛ ਰਾਬੜੀ ਛਕਿਉ 
ਅਰ ਲੋੌਗਾਂ ਸੁੰ ਮਿਲਣੈ ਰੀ ਟੇਮ ਆਪ ਬਾਤਚੀਤ ਮੈ ਰਾਜਸਥਾਨੀ ਭਾਸਾ ਰਾ ਮੀਠਾ ਮੀਠਾ 
ਸ਼ਬਦ ਅਰ ਵਾਕਯਾ ਕਾਮ ਮੈ ਲਿਯਾ ਜਿਣ ਸੁ ਆਪ ਅਠ ਰਾ ਲੋਗਾਂ ਕੇ ਦਿਲ ਦਿਮਾਗ ਮੋ 


142/ ਹਸਦਿਆਂ ਦੇ ਘਰ ਵਸਦੇ 


ਰਚ ਬਸਗਾ। ਈਸਾ ਗੁਣ ਹਰ ਆਦਮੀ ਮੈ ਕੋਣੀ ਮਿਲ ਸਕੇ। ਚਾਹੈ ਅਧਿਕਾਰੀ ਹੋ ਯਾ 
ਕਰਮਚਾਰੀ ਯਾ ਜਨਤਾ ਕੋ ਕੋਈ ਆਦਮੀ, ਜਿਕੋਂ ਭੀ ਆਪ ਰੇ ਸੈਪਰਕ ਮੈਂ ਆਯੋ, ਵੋ ਆਪ 
ਸੁੰ ਘਣੋ ਪ੍ਰਭਾਵਿਤ ਹੋਯੋ। 
ਚੁਨਾਵ ਤੋ ਇਣ ਸੁ ਪੈਲੀ ਭੀ ਭੋਤ ਹੋਯਾ ਹੈ ਅਰ ਆਗੈ ਭੀ ਹੋਵੈਗਾ ਪਣ ਆਪ ਰੈ 
ਸਾਨਿਧਯ ਮੈ ਹੋਯਾ ਲਾਰਲਾ ਚੁਣਾਵਾਂ ਕੀ ਬਾਤ ਹੀ ਕੁਛ ਅਰ ਹੀ। ਯੇ ਸਗਲੀ ਯਾਦਾਂ 
ਮਾਰੇ ਅਰ ਮਾਰੇ ਜ਼ਿਲ੍ਹਾ ਕੀ ਜਨਤਾ ਕੈ ਦਿਲ ਦਿਮਾਗ ਮਾਯੈ ਬਰਸਾਂ ਤਕ ਬਣੀ ਰਵੈਗੀ। 
ਕਈ ਬਾਰ ਮੈਂ ਖੁਦ ਭੀ ਸੋਚੁੰ ਹੂੰ ਕੀ ਪ੍ਰਸ਼ਾਸਨਿਕ ਅਧਿਕਾਰੀਆਂ ਰੈ ਕਾਮ ਕਾਜ ਕਰਨੈ ਕੋ 
ਢੰਗ ਯਦੀ ਆਪ ਜਿਸੋ ਹੋ ਜਾਵੈ ਤੋ ਪੁਸ਼ਾਸਨ ਅਰ ਜਨਤਾ ਰੈ ਬੀਚ ਕੌ ਫਾਸਲੋ ਕਾਫੀ ਕਮ 
ਹੋ ਸਕੈ। ਮੈਂ ਤੋ ਖੁਦ ਏਕ ਛੋਟਾ ਸਾ ਗਾਂਵ ਮਾਯੋ ਪਲਯੋ-ਬੜਿਓ ਅਧਿਕਾਰੀ ਹੂੰ ਇਣ 
ਵਾਸਤੇ ਕਾਮ ਕਾਜ ਕਰਣੈ ਕਾ ਦੇਸੀ ਢੌਗ ਮੈ ਆਛੀ ਤਰਹਾ ਸਮਝੂੰ ਭੀ ਹੂੰ ਅਰ ਮਾਣੈ ਈਸਾ 
ਤੌਰ ਤਰੀਕਾ ਘਣਾ ਆਚਛਿਆ ਭੀ ਲਾਗੈ। 
ਮਾਨੈ ਉਪਰ ਭੀ ਈ ਬਾਤ ਰੋ ਬਖਾਣ ਕਰੀਓ ਹੈ ਅਰ ਏਕ ਬਾਰ ਫੇਰ ਕਹਿਣੌ ਚਾਵੁੰ ਹੂੰ 
ਕਿ ਝੰਨਝਨੂੰ ਮੈ ਆਪ ਰੇ ਸਾਥ ਗੁਜਾਰਿਓ ਏਕ ਏਕ ਦਿਨ ਅਰ ਏਕ ਏਕ ਪਲ ਈਤੋ ਮਨ 
ਭਾਯੋ ਕਿ ਮਹੈ ਕਦੇ ਹੀ ਈ ਗੁਜਰਿਆ ਸਮੋ ਨੈ ਭੂਲ ਨਹੀਂ ਸਕਾਂਗਾ। ਭਗਵਾਨ ਸੁੰ 
ਪ੍ਰਾਰਥਨਾ ਹੈ ਕਿ ਆਪ ਹਮੇਸ਼ਾ ਨਿਰੋਗ ਅਰ ਭਲਾ-ਚੌਗਾ ਰਹਿਵੌ ਅਰ ਜਨਤਾ ਕੀ ਸੇਵਾ 
ਕਰਤਾ ਰੇਵੋ। 
ਮਾਰੀ ਔਰ ਸੁੰ, ਮਾਰੇ ਜ਼ਿਲ੍ਹਾ ਕਾ ਸਗਲਾ ਅਧਿਕਾਰੀਆਂ ਅਰ ਸਗਲੀ ਜਨਤਾ 
ਕਾਣੀ ਸੁੰ ਆਪ ਰੈ ਵਾਸਤੇ ਘਣੀ-ਘਣੀ ਸ਼ੁਭ ਕਾਮਨਾਵਾਂ ਸਵੀਕਾਰ ਕਰੋ। ਮਾਣੈ ਵਿਸ਼ਵਾਸ 
ਹੈ ਕਿ ਆਪ ਈ ਜ਼ਿਲ੍ਹਾ ਉਪਰ ਅਰ ਮਾਰੇ ਉਪਰ ਆਪ ਰੋ ਪ੍ਰੰਮ ਭਾਵ ਯੂੰ ਹੀ ਬਣਾਯੋ ਰਾਖੋਗਾ। 
ਘਣਾ ਮਾਣ-ਸੈਮਾਣ ਕੇ ਸਾਥ। 
ਸਦੈਵ ਹੀ ਆਪਕਾ, 
ਕੁੰਜੀ ਲਾਲ ਮੀਣਾ 
ਕਲੈਕਟਰ ਏਵਮ ਜ਼ਿਲ੍ਹਾ ਮੈਜਿਸਟਰੇਟ 
ਝੁੰਣਝਣੂੰ (ਰਾਜਸਥਾਨ) 
ਇਉਂ ਹੀ ਉਦਾਹਰਣ ਵਜੋਂ ਪੰਜਾਬ ਦੇ ਵੱਖੋ-ਵੱਖ ਇਲਾਕਿਆਂ ਵਿਚ ਆਪੋ-ਆਪਣੀ 
ਬੋਲਬਾਣੀ ਹੈ ਜਿਵੇਂ ਕਿ ਆਮ ਤੌਰ 'ਤੇ ਮਲਵਈ ਕਹੇਗਾ ਕਿ 'ਮਖਾਂ ਬਾਈ ! ਕਿੱਧਰ ਬੁਥਾੜ 
ਚਕਿਐ” ਭਾਵ ਮੈਂ ਆਖਿਆ ਬਾਈ, ਕਿੱਧਰ ਨੂੰ ਮੁਹ ਚੁੱਕਿਆ ਹੈ। ਇਸ ਤਰ੍ਹਾਂ ਹੀ ਮਝੇਲ 
ਕਹਿੰਦੇ ਹਨ ਕਿ “ਭਾਊ ਘਾਣੀ ਕਾਈ ਨੀਂ; ਬੂਹੇ ਗਾੜੀ ਗੱਡ ਲਾ ਦਿਆਂਗੇ” ਭਾਵ ਭਾਊ 
ਕਹਾਣੀ ਕੋਈ ਨਹੀਂ, ਆਪਾਂ ਉਨ੍ਹਾਂ ਦੇ ਬੂਹੇ ਅੱਗੇ ਗੱਡਾ ਲਾ ਦਿਆਂਗੇ। ਇਸ ਤਰ੍ਹਾਂ ਹੀ 
ਦੁਆਬੀਏ “ਵ?” ਨੂੰ 'ਬ” ਬੋਲਦੇ ਹਨ। ਉਹ “ਬੀਰੇ ਨੇ ਬਹਿੜਕੇ ਦੀ ਬੱਖੀ ਬਿੱਚ ਬੱਟਾ 


143/ ਹਸਦਿਆਂ ਦੇ ਘਰ ਵਸਦੇ 


ਮਾਰਿਆ” ਅਰਥਾਤ ਵੀਰੇ ਨੇ ਵਹਿੜਕੇ ਦੀ ਵੱਖੀ ਵਿਚ ਵੱਟਾ ਮਾਰਿਆ ਕਹਿੰਦੇ ਹਨ। 

ਜ਼ਾਹਿਰ ਹੈ ਕਿ ਇਸ ਤਰ੍ਹਾਂ ਜਿਹੇ ਦੀ ਵਿਕੋਲਿਤਰੀ ਬੋਲਬਾਣੀ ਆਪਣੇ ਆਪ ਵਿਚ ਹੀ 
ਪੱਡੂ ਹਾਸਰਸ ਦਾ ਸ੍ਰੋਤ ਬਣ ਜਾਂਦੀ ਹੈ। 

ਖੇਰ! ਜ਼ਿਕਰਯੋਗ ਹੈ ਕਿ ਹੁਣ ਟਕਸਾਲੀ ਪੰਜਾਬੀ ਬੋਲੀ ਤਾਂ ਪਾਕਿਸਤਾਨ ਬਣਨ 
ਪਿਛੋਂ ਲਹਿੰਦੇ ਪਜਾਬ ਦੀ ਹੀ ਬਣ ਕੇ ਰਹਿ ਗਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡੀ 
ਮਾਂ-ਬੋਲੀ ਪੰਜਾਬੀ ਲਹਿੰਦੇ ਪਜਾਬ ਵਿਚ ਸ਼ੁਰੂ ਤੋਂ ਲੈ ਕੇ ਹੁਣ ਤਕ ਸਾਡੇ ਚੜ੍ਹਦੇ ਪੰਜਾਬ ਦੇ 
ਮੁਕਾਬਲੇ ਵਿਚ ਆਪਣੇ ਸ਼ੁਧ, ਠੇਠ ਤੇ ਟਕਸਾਲੀ ਰੂਪ ਵਿਚ ਪ੍ਰਚਲਿਤ ਹੈ। ਮੁਢ-ਕਦੀਮ ਤੋਂ 
ਹੀ ਲਹਿੰਦੇ ਭਾਵ ਪੱਛਮੀ ਪੋਜਾਬ ਤੇ ਚੜ੍ਹਦੇ ਭਾਵ ਪੁਰਬੀ ਪੈਜਾਬ ਦੇ ਬਾਸ਼ਿੰਦੇ ਕ੍ਰਮਵਾਰ 
ਲਹਿੰਦੀ ਤੇ ਚੜ੍ਹਦੀ ਪਜਾਬੀ ਦੀਆਂ ਉਪ-ਭਾਸ਼ਾਵਾਂ ਬੋਲਦੇ ਆ ਰਹੇ ਹਨ। ਚੜ੍ਹਦੇ ਪੰਜਾਬ 
ਦੀਆਂ ਮੁਖ ਉਪ-ਭਾਸ਼ਾਵਾਂ ਵਿਚ ਮਲਵਈ, ਮਝੇਲੀ ਤੇ ਦੁਆਬੀਆ ਅਤੇ ਲਹਿੰਦੇ ਪੰਜਾਬ 
ਦੀਆਂ ਉਪ-ਭਾਸ਼ਾਵਾਂ ਵਿਚ ਸਿੰਧੀ, ਪੇਠੌਹਾਰੀ, ਮੁਲਤਾਨੀ ਤੇ ਝਾਂਗੀ ਬੋਲੀਆਂ ਦਾ ਸ਼ੁਮਾਰ 
ਹੁੰਦਾ ਹੈ। 

ਵੈਸੇ ਆਉ ਹੁਣ ਆਪਾਂ ਹਾਸਰਸ ਦੇ ਚਲ ਰਹੇ ਇਸ ਪ੍ਰਸੈਗ ਵਿਚ ਪੰਜਾਬੀ ਜਨਜੀਵਨ 
ਵਿਚ ਅਣਵੰਡੇ ਪਜਾਬੀ ਸਮਾਜ ਦੇ ਕੁਝ ਕੁ ਤਬਕਿਆਂ ਦੇ ਹਾਸੇ-ਠੱਠੇ ਤੇ ਹੈਸੂ-ਹੈਸੂ ਕਰਦੇ 
ਹਸਮੁਖ ਸੁਭਾਅ ਦੀ ਗੱਲ ਕਰੀਏ। ਇਹ ਖਾਸ ਤਬਕੇ ਆਪਣੇ ਹਾਸਰਸੀ ਸੁਭਾਅ ਤੇ 
ਪੁਸ਼ਨੁੰਮਾਂ ਬੋਲਬਾਣੀ ਕਰਕੇ ਸੈਸਾਰ ਪੁਸਿੱਧ ਹਨ। ਇਸ ਸਬੈਧ ਵਿਚ ਜ਼ਿਕਰਯੋਗ ਹੈ ਕਿ ਜਦੋਂ 
ਪਾਕਿਸਤਾਨ ਬਣਿਆ ਤਾਂ ਉਧਰੋਂ ਲੱਖਾਂ ਜ਼ਿਮੀਦਾਰ ਤੇ ਦੁਕਾਨਦਾਰ ਲੌਕ ਘਰੋਂ-ਬੇਘਰ ਹੋ 
ਕੇ ਬੇ-ਸਿਰੋ-ਸਾਮਾਨ ਤੇ ਨੰਗੇ ਧੜ ਇਧਰ ਆਏ ਸਨ। ਪਰ ਇਨ੍ਹਾਂ ਹਸਮੁਖ ਬੰਦਿਆਂ ਦੀਆਂ 
ਖੁਸ਼ਦਿਲ ਰੂਹਾਂ ਦੇ ਅਸ਼ਕੇ ਜਾਈਏ ਕਿ ਇਨ੍ਹਾਂ ਨੇ ਮੁਧੇ ਮੁੰਹ ਡਿੱਗਣ ਅਤੇ ਬੇ-ਬਹਾ ਮੁਸ਼ਕਿਲਾਂ 
ਦੇ ਬਾਵਜੂਦ ਵੀ ਆਪਣੇ-ਆਪ ਨੂੰ ਪੈਰਾਂ ਭਾਰ ਕਰ ਲਿਆ। ਇਨ੍ਹਾਂ ਲੋਕਾਂ ਦੀ ਬੋਲੀ ਤੇ 
ਗੱਲਬਾਤ ਦੀ ਵਿਲੱਖਣਤਾ ਆਪਣੇ-ਆਪ ਵਿਚ ਹਾਸਰਸੀ ਲਹਿਰਾਂ ਪੈਦਾ ਕਰ ਦਿੰਦੀ ਹੈ। 

ਇਸ ਸਬੋਧ ਵਿਚ ਪੱਛਮੀ ਪਾਕਿਸਤਾਨ ਦੇ ਮੁਲਤਾਨ, ਬਹਾਵਲਪੁਰ, ਰਾਵਲਪਿਡੀ ਤੇ 
ਲਾਇਲਪੁਰ ਜਿਹੇ ਕਿੰਨੇ ਹੀ ਇਲਾਕਿਆਂ ਤੋਂ ਆਏ ਲੋਕਾਂ ਦੀ ਵੱਖਰੀ ਜਿਹੀ ਬੋਲਬਾਣੀ 
ਇੱਧਰ ਸਾਡੇ ਪਜਾਬ ਦੇ ਵਾਸੀਆਂ ਵਾਸਤੇ ਕਈ ਵਾਰੀ ਹਾਸੇ-ਮਖੰਲ ਦਾ ਬਾਇਸ ਬਣਦੀ ਹੈ। 

ਇਸ ਪ੍ੁਰਥਾਇ ਇਕ ਮੁਲਤਾਨੀ ਦੁਕਾਨਦਾਰ ਦੀ ਕਿਸੇ ਗਾਹਕ ਨਾਲ ਹੋ ਰਹੀ ਗੱਲਬਾਤ 
ਜਦੋਂ ਵੀ ਯਾਦ ਆਉਂਦੀ ਹੈ ਤਾਂ ਕੈਨ ਹੱਸਣ ਲਗਦੇ ਹਨ। ਦੁਕਾਨਦਾਰ ਕਿਸੇ ਗਾਹਕ ਨੂੰ 
ਕਹਿ ਰਿਹਾ ਸੀ ਕਿ ਸਾਬਣ ਦੀ ਚੱਕੀ 'ਬਾਵੀ` ਰਪਏ ਦੀ ਹੈ। ਅਗੋਂ ਗਾਹਕ ਪੁੱਛਣ ਲੱਗਾ 
ਕਿ 'ਬਾਵੀ” ਕਿੰਨੇ ਹੈਦੇ ਹਨ ਤਾਂ ਦੁਕਾਨਦਾਰ ਨੇ ਜਵਾਬ ਦਿੱਤਾ ਕਿ ਡਾਹ-ਡਾਹ ਡੂ ਵਾਰੀ 
ਤੇ ਹਿੱਕ ਵਾਰ ਡੂ ਭਾਵ ਦਾਹ-ਦਾਹ ਰੁਪਏ ਦੋ ਵਾਰ ਤੇ ਇਕ ਵਾਰੀ ਦੋ ਰੁਪਏ ਨਾਲ “ਬਾਈ 
ਰੁਪਏ” ਬਣਦੇ ਹਨ। 


144/ ਹਸਦਿਆਂ ਦੇ ਘਰ ਵਸਦੇ 


ਇਸ ਤਰ੍ਹਾਂ ਹੀ ਲਹਿੰਦੇ ਪੰਜਾਬ ਦੀ ਬੋਲਬਾਣੀ ਦੇ ਸਿਲਸਿਲੇ ਵਿਚ ਗੱਲ ਕੀਤੀ ਜਾ 
ਸਕਦੀ ਹੈ ਕਿ ਕੋਈ ਭਾਪਾ ਜੀ ਆਪਣੀ ਕਾਰ ਦੀ ਸਪੀਡ ਅਤੇ ਆਪਣੇ ਮੁੰਡੇ ਦੀ ਤੇਜ਼ 
ਡਰਾਈਵਿੰਗ ਦਾ ਜ਼ਿਕਰ ਬੜਾ ਹੱਥ ਕੇ ਕਰ ਰਹੇ ਸਨ। ਭਾਪਾ ਜੀ ਕਹਿ ਰਹੇ ਸਨ ਕਿ ਕੀ 
ਪੁੱਛਦੇ ਓ! ਸਾਡਾ ਪੰਪੁ ਤਾਂ ਆਪਣੀ ਗੰਡੀ ਨੂੰ ਕਦੇ ਇਕ ਸੋ, ਕਦੇ “ਇਕ ਸੋ-ਦਾਹ” ਤੇ 
ਬੱਲੇ-ਬੱਲੇ ਕਦੇ “ਇਕ ਸੋ-ਵੀਹ” ਕਿਲੋਮੀਟਰ 'ਤੇ ਭਜਾਈ ਫਿਰਦਾ ਹੇ। ਇਸ ਤਰ੍ਹਾਂ ਹੀ ਕੋਈ 
ਰਾਵਲਪਿੰਡੀ ਤੋਂ ਆਇਆ ਸ਼ਹਿਰੀ ਸਿੱਖ ਨਵੀਂ-ਨਵੀਂ ਸ਼ਰਾਬ ਪੀਣ ਦੀ ਆਦਤ ਸਬੈਧੀ 
ਬੜਾ ਹੁਬ ਕੇ ਦਸ ਰਿਹਾ ਸੀ ਕਿ 'ਅਸਾਂ ਸਾਰੀ ਬਾਲਟੀ ਵਿਚ ਹਿੱਕ ਬੋਤਲ ਸ਼ਰਾਬ ਚਾ- 
ਮਿਲਾਈ ਤੇ ਬਸ ਸਾਰਾ ਟੱਬਰ ਅੰਟ ਅਰਥਾਤ ਆਊਟ ਹੋ ਗਿਆ। 

ਖੈਰ! ਇਥੇ ਲਹਿੰਦੇ ਪੈਜਾਬ ਦੇ ਮੁਲਤਾਨ ਤੇ ਝੰਗ ਇਲਾਕੇ ਦੇ ਰਫਿਊਜੀ ਵਰਗ ਦੀ 
ਗੱਲ ਕਰੀਏ ਤਾਂ ਪਤਾ ਚਲਦਾ ਹੈ ਕਿ ਇਨ੍ਹਾਂ ਇਲਾਕਿਆਂ ਦੀ ਬੋਲੀ ਵਿਚ ਟਕਸਾਲੀ 
ਪ੍ਰਭਾਵ ਘਟ ਤੇ ਉਥੋਂ ਦੇ ਜਾਂਗਲੀ ਇਲਾਕੇ ਦਾ ਪ੍ਰਭਾਵ ਜ਼ਿਆਦਾ ਦਿਸਦਾ ਹੈ। ਭਾਸ਼ਾ ਦੀ 
ਭਿੰਨਤਾ ਸਬੈਧੀ ਚਲ ਰਹੇ ਹਾਸਰਸ ਦੇ ਇਸ ਪ੍ਰਸੈਗ ਵਿਚ ਜ਼ਿਕਰਯੋਗ ਹੈ ਕਿ ਮੋਗੇ ਵਿਚ 
ਰਫਿਊਜੀਆਂ ਦੇ ਕੈਂਪ ਦੇ ਨਾਮ ਨਾਲ ਜਾਣੀ ਜਾਂਦੀ ਬਸਤੀ ਵਿਚ ਰਾਮਲੀਲਾ ਅਤੇ ਕਿਤੇ 
ਨਾ ਕਿਤੇ ਰੈਗਮੇਚ 'ਤੇ ਹੋਣ ਵਾਲੇ ਨਾਟਕਾਂ ਦੀ ਸ਼ੈਲੀ ਤੇ ਸੈਵਾਦ ਤੇ ਖਾਸ ਕਰਕੇ ਵੱਖਰੇ 
ਜਿਹੇ ਪ੍ਰਸੈਗ ਬਸ ਹਾਸੇ-ਮਖੰਲ, ਰੌਣਕ-ਮੇਲੇ ਤੇ ਮਨੋਰੋਜਨ ਦੀਆਂ ਰੋਮਾਂਚਿਕ ਜਿਹੀਆਂ 
ਤਰੈਗਾਂ ਛੇੜ ਦਿੰਦੇ ਸਨ। 

ਇਕ ਵਾਰੀ ਰਜਫ਼ਿਊਜੀਆਂ ਦੀ ਸਟੇਜ ਤੋਂ -ਦੇਵਦਾਸ” ਨਾਮੀ ਇਕ ਪ੍ਰਸਿੱਧ ਨਾਟਕ ਖੋ 
ਡਿਆ ਜਾ ਰਿਹਾ ਸੀ ਤਾਂ ਦੇਵਦਾਸ ਨੇ ਪਾਰੋ ਨੂੰ ਅਵਾਜ਼ ਮਾਰੀ। ਉਧਰੋਂ ਪਿਛੋਂ ਸਟੇਜ ਤੋਂ 
ਅਵਾਜ਼ ਆਈ ਕਿ ਕਿਉਂ ਐਵੇਂ ਕਾਂਵਾਂ ਰੌਲੀ ਪਾਈ ਆ; ਪਾਰੋ ਸਿਗਰਟ ਪੀਂਵਦੀ ਪਈ- 
ਆ। ਉਹ ਦੋ ਸੁਟੇ ਲਾ ਕੇ ਆਪੇ ਆ-ਜਾਸੀ। ਫਿਰ ਇਸ ਤੋਂ ਅੰਗੇ ਜਦੋਂ ਪਾਰੋ ਸਟੇਜ ਤੇ 
ਆਈ ਤਾਂ ਦੇਵਦਾਸ ਆਪਣੇ ਰਕੀਬ ਭਾਵ ਵਿਰੋਧੀ-ਪ੍ਰੰਮੀ ਨੂੰ ਕਹਿੰਦਾ ਹੈ ਕਿ “ਭਾਊ ਤੂੰ 
ਪਾਰੋ ਡੇਵਣੀਂ ਹੇ ਕਿ ਨਾਈਂ”। ਅੱਗੋਂ ਦੇਵਦਾਸ ਨੂੰ ਉਸ ਦਾ ਰਕੀਬ ਪੁਛਦਾ ਹੈ ਕਿ “ਉਏ 
ਸੰਹਰੀ-ਦਿਆ ਤੂੰ ਦਸ ਪਾਰੋ ਕੀ ਤੇਰੀ ਬੈਹਣ ਲੱਗਦੀ ਏ; ਜੋ ਤੂੰ ਐਨੀ ਰੌਲੀ ਘੱਤੀ ਆ'। 
ਸੋ ਇਸ ਤਰ੍ਹਾਂ ਦੇ ਹਾਸੇ ਭਰਪੂਰ ਸੈਵਾਦ ਆਮ ਹੀ ਪੱਛਮੀ ਪਾਕਿਸਤਾਨ ਤੋਂ ਆਏ ਲੋਕਾਂ ਦੀ 
ਬੋਲੀ ਵਿਚ ਸੁਣਨ ਨੂੰ ਮਿਲਦੇ ਸਨ। 

ਇਉਂ ਹੀ ਕਿਤੇ ਆਧੁਨਿਕ ਤਕਨੀਕ ਦੇ ਵਿਕਸਿਤ ਹੋਣ 'ਤੇ ਕਿਤੇ ਰਾਮਲੀਲਾ ਹੋ 
ਰਹੀ ਸੀ। ਇਸ ਲਈ ਮਾਡਰਨ ਤਕਨੀਕ ਅਨੁਸਾਰ ਹਨੂੰਮਾਨ ਜੀ ਨੂੰ ਸੈਜੀਵਨੀ ਬੁਟੀ 
ਲਿਆਉਣ ਸਮੇਂ ਉਡਦੇ ਹੋਏ ਦਿਖਾਉਣ ਲਈ ਕਨਵੇਅਰ ਬੈਲਟ 'ਤੇ ਲੈ ਕੇ ਆਉਣਾ ਸੀ। 
ਉਧਰੋਂ ਕਿਤੇ ਰੱਸੇ ਦੀ ਗੈਢ ਫਸ ਗਈ ਤੇ ਵਾਰ-ਵਾਰ ਇਕੋ ਹੀ ਡਾਇਲਾਗ ਦੁਹਰਾਇਆ 
ਜਾਣ ਲੱਗਾ ਕਿ ਇੰਨੀ ਦੇਰ ਹੋ ਗਈ ਹੈ ਕਿ ਹਨੂੰਮਾਨ ਜੀ ਕਿਉਂ ਨਹੀਂ ਆਏ। ਬਹਿਰਹਾਲ, 


145/ ਹਸਦਿਆਂ ਦੇ ਘਰ ਵਸਦੇ 


ਗੱਲ ਅੱਗੇ ਚਲਦੀ ਨਾ ਵੇਖ ਕੇ ਡਾਇਰੈਕਟਰ ਨੇ ਰੱਸਾ ਵੱਢਣ ਦਾ ਆਦੇਸ਼ ਦੇ ਦਿਤਾ, 
ਜਿਸ ਕਰਕੇ ਹਨੂੰਮਾਨ ਜੀ ਦਾ ਰੋਲ ਕਰਨ ਵਾਲਾ ਬਦਾ ਥੱਲੇ ਆ ਡਿੱਗਿਆ ਤੇ ਸਟੇਜ 
ਵੱਲ ਨੂੰ ਵਧਿਆ। ਸਟੇਜ ਤੋਂ ਜਦੋਂ ਡਾਇਲਾਗ ਬੋਲਿਆ ਜਾ ਰਿਹਾ ਸੀ ਕਿ ਲਉ ਹਨੂੰਮਾਨ 
ਜੀ ਆ ਗਏ ਹਨ ਤਾਂ ਅੱਗੋਂ ਉਹ ਬੋਲਿਆ ਮੈਂ ਤਾਂ ਆ ਗਿਆ ਹਾਂ, ਪਰ ਪਹਿਲਾਂ ਤਾਂ ਇਹ 
ਦੱਸੋ ਕਿ ਰੱਸਾ ਕਿਸ ਨੇ ਵੱਢਿਆ ਹੈ। ਇਸ ਤਰ੍ਹਾਂ ਸਟੇਜ 'ਤੇ ਹੱਥੋਪਾਈ ਸ਼ੁਰੁ ਹੋ ਗਈ ਤੇ 
ਰਾਮਲੀਲਾ ਦਾ ਮਾਹੌਲ ਦਰਹਮ-ਬਰਹਮ ਹੋ ਗਿਆ। 

ਇਸ ਤਰ੍ਹਾਂ ਹੀ ਕਹਿੰਦੇ ਹਨ ਕਿ ਕਿਸੇ ਸ਼ਹਿਰ ਵਿਚ ਰਾਮਲੀਲਾ ਦੌਰਾਨ ਹਨੂੰਮਾਨ ਜੀ 
ਦੇ ਅਸ਼ੋਕ ਵਾਟਿਕਾ ਵਿਚ ਆਗਮਨ ਦਾ ਸੀਨ ਸੀ, ਜਿਸ ਵਿਚ ਅਸ਼ੋਕ ਵਾਟਿਕਾ ਉਜੜੀ 
ਪਈ ਸੀ। ਜਦੋਂ ਰਾਵਣ ਦੀ ਸੈਨਾ ਉਨ੍ਹਾਂ ਨੂੰ ਫੜਕੇ ਰਾਵਣ ਕੋਲ ਲੈ ਕੇ ਗਈ ਤਾਂ ਉਸ ਨੇ 
ਬੜੇ ਜਬ੍ਹੇ ਨਾਲ ਹਨੂੰਮਾਨ ਜੀ ਨੂੰ ਪੁਛਿਆ ਕਿ ਤੂੰ ਅਸ਼ੋਕ ਵਾਟਿਕਾ ਕਿਉਂ ਉਜਾੜੀ ਹੈ। 
ਅੰਗੋਂ ਹਨੂੰਮਾਨ ਜੀ ਦਾ ਰੋਲ ਅਦਾ ਕਰਨ ਵਾਲਾ ਪਾਤਰ ਕਹਿਣ ਲੱਗਾ ਕਿ 'ਹਜ਼ੂਰ ਮੈਂ ਤਾਂ 
ਨੱਥੂ ਹਲਵਾਈ ਹਾਂ” ਮੈਨੂੰ ਤਾਂ ਰਾਮਲੀਲਾ ਵਾਲੇ ਫੜਕੇ ਲਿਆਏ ਹਨ। ਮੈਂ ਤੁਹਾਡਾ ਕੋਈ 
ਬਾਗ-ਬਗੀਚਾ ਨਹੀਂ ਉਜਾੜਿਆ। 

ਮਢ-ਕਦੀਮ ਤੋਂ ਹੀ ਗਰੀਬ ਤੇ ਪੱਛੜੇ ਲੌਕਾਂ ਦਾ ਸ਼ੁਰ ਤੋਂ ਹੀ ਪਦਾਰਥਵਾਦ ਤੇ ਨਵੀਂ 
ਤਹਿਜ਼ੀਬ ਨਾਲ ਕੋਈ ਜ਼ਿਆਦਾ ਵਾਹ-ਵਾਸਤਾ ਨਹੀਂ ਰਿਹਾ। ਪਰ ਇਕ ਗੱਲ ਮਨਣ 
ਵਾਲੀ ਹੈ ਕਿ ਇਹ ਲੋਕ ਆਪਣਾ ਕੁਦਰਤੀ ਹਾਸੇ-ਖੁਸ਼ੀਆਂ ਤੇ ਨੱਚਣ-ਕੁੱਦਣ ਨੂੰ ਕਦੇ 
ਵੀ ਨਹੀਂ ਭੁੱਲੇ। ਇਸ ਸਬੋਧ ਵਿਚ ਜ਼ਿਕਰਯੋਗ ਹੈ ਬੇਸ਼ੱਕ ਅਗਰੇਜ਼ਾਂ ਨੇ ਲਹਿੰਦੇ ਪੰਜਾਬ 
ਵਿਚ ਬਾਰਾਂ ਦੇ ਇਲਾਕਿਆਂ ਵਿਚ ਨਵੀਆਂ ਕਾਲੌਨੀਆਂ ਆਬਾਦ ਕੀਤੀਆਂ, ਪਰ ਉੱਥੋਂ 
ਦੇ ਝਾਂਗੀ, ਮਰਾਸੀ ਤੇ ਮੁਲਤਾਨੀ ਲੋਕਾਂ ਦੇ ਸੁਭਾਅ ਵਿਚ ਖਾਸ ਕਰਕੇ ਭੰਤਿਕਵਾਦ ਪ੍ਰਤੀ 
ਕਟਾਖਸ਼ ਕਾਇਮ ਰਿਹਾ ਹੈ। 

ਇਸ ਸਬੰਧ ਵਿਚ ਝਾਂਗੀਆਂ ਬਾਰੇ ਕੰਮਾਂਤਰੀ ਪੰਜਾਬੀ ਸੱਥ ਦਾ ਕਰਤਾ-ਧਰਤਾ ਸੁ. 
ਮੋਤਾ ਸਿੰਘ ਇਕ ਗੱਲ ਸੁਣਾਉਂਦਾ ਹੈ ਕਿ ਇਕ ਵਾਰ ਕਿਸੇ ਪਿੰਡ ਵਿਚ ਹੜ੍ਹ ਆ ਗਿਆ 
ਤੇ ਸਾਰੇ ਪਿੰਡ ਦਾ ਮਾਲ-ਅਸਬਾਬ ਰੜ੍ ਨ ਲੱਗਾ। ਉਂਦੋਂ ਕੋਈ ਝਾਂਗੀ ਆਪਣੀ ਪਠ- 
ਪਠੌਰੀ ਭਾਵ ਬੱਕਰੀ ਦੇ ਮੇਮਣੇ ਤੇ ਆਪਣਾ ਹੁੱਕਾ ਲੈ ਕੇ ਉਚੇ ਢਾਰੇ `ਤੇ ਜਾ ਚੜ੍ਹਿਆ। ਉਸ 
ਨੂੰ ਸਾਰੇ ਪਿੰਡ ਵਾਲੇ ਲਾਹਨਤਾਂ ਪਾਉਣ ਲੱਗੇ ਕਿ ਪਿੰਡ ਰੁੜ੍ਹ ਰਿਹਾ ਹੈ, ਪਰ ਮੁਰਖ 
ਝਾਂਗੀਆਂ ਤੂੰ ਹੁੱਕੇ ਦੀ ਗੁੜ-ਗੁੜ ਲਾ ਰੱਖੀ ਹੈ। ਅਗੋਂ ਝਾਂਗੀ ਕਹਿਣ ਲੱਗਾ ਕਿ ਯਾਰੋ ! 
ਤੁਸੀਂ ਤਾਂ ਸਾਰੀ ਉਮਰ ਐਸ਼ ਕੀਤੀ ਹੈ, ਪਰ ਮੈਂ ਤਾਂ ਪਹਿਲੀ ਵਾਰੀ ਗਰੀਬੀ ਦਾ ਅਨੰਦ 
ਮਾਣ ਰਿਹਾ ਹਾਂ। 

ਇਸ ਸੈਦਰਭ ਵਿਚ ਝਾਂਗੀਆਂ ਤੇ ਮਰਾਸੀਆਂ ਦੇ ਮਨਚਲੇ ਤੇ ਮਨਮੰਜੀ ਸੁਭਾਅ 
ਦੀਆਂ ਤਾਂ ਕਈ ਗੱਲਾਂ ਇੰਨੀਆਂ ਵਿਕੋਲਿਤਰੀਆਂ ਹਨ ਕਿ ਭਾਵੇਂ ਉਹ ਸਮਾਜਿਕ ਤੌਰ 'ਤੇ 


146/ ਹਸਦਿਆਂ ਦੇ ਘਰ ਵਸਦੇ 


ਜਚਦੀਆਂ ਤਾਂ ਨਹੀਂ, ਪਰ ਫਿਰ ਵੀ ਹਾਸਰਸ ਦੇ ਸੈਸਾਰ ਵਿਚ ਆਪਣਾ ਕੋਈ ਸਾਨੀ ਨਹੀਂ 
ਰੱਖਦੀਆਂ। ਬੰਦੇ ਦੀ ਰੂਹ ਨੂੰ ਝੁਣਝੁਣੀਆਂ ਛੇੜਨ ਦੇ ਇਸ ਪ੍ਰਸੈਗ ਵਿਚ ਕਹਿੰਦੇ ਹਨ ਕਿ 
ਕੋਈ ਝਾਂਗੀ ਤੇ ਉਸ ਦੀ ਘਰਵਾਲੀ ਗ੍ਰਹਿਸਥੀ ਦੀ ਰਾਸ-ਲੀਲਾ ਰਚਾ ਕੇ ਦਿਨੇ ਹੀ 
ਦੁਨੀਆਂਦਾਰੀ ਕਰ ਰਹੇ ਸਨ ਕਿ ਉਤੋਂ ਉਨ੍ਹਾਂ ਦੇ ਬੱਚੇ ਆ ਗਏ। ਝਾਂਗੀ ਤੁਰਤ ਚਾਦਰ 
ਤਾਣ ਕੇ ਪੈ ਗਿਆ ਤੇ ਝਾਂਗਣ ਵੈਣ ਪਾਉਣ ਲੱਗ ਪਈ। ਇੰਨੇ ਨੂੰ ਉਨ੍ਹਾਂ ਦੇ ਇਕ ਮੌਡੇ ਨੇ 
ਅਔਦਰੁਨੀ ਜਿਹੀ ਹਿਲਜੁਲ ਵੇਖੀ ਤਾਂ ਉਹ ਰੌਲਾ ਪਾਉਣ ਲੱਗ ਪਿਆ ਕਿ ਬੇਬੇ ਤੂੰ ਕਿਉਂ 
ਰੌਂਦੀ ਹੈਂ। ਬਾਪੁ ਤਾਂ ਸਾਡਾ ਮਰਿਆ ਹੈ, ਤੇਰਾ ਖਸਮ ਤਾਂ ਹਾਲੇ ਕਾਇਮ ਹੈ। 

ਇਉਂ ਹੀ ਕਿਸੇ ਝਾਂਗੀ ਨੂੰ ਜਦੋਂ ਆਪਣੀ ਘਰਵਾਲੀ ਦੇ ਇਸ਼ਕ-ਪੇਚੇ ਦਾ ਪਤਾ 
ਲੱਗਾ ਤਾਂ ਬਿੜਕ ਰੱਖਣ ਲਗ ਪਿਆ। ਇਕ ਦਿਨ ਉਸ ਦਾ ਉਹ ਪੁਰਾਣਾ ਯਾਰ-ਬੇਲੀ 
ਉਸ ਦੀ ਘਰਵਾਲੀ ਵਾਸਤੇ ਵਧੀਆ ਜੁੱਤੀ ਲੈ ਕੇ ਆਇਆ। ਦੋਨੋਂ ਪ੍ਰੇਮੀ ਖੁਸ਼ੀ ਵਿਚ ਖੀਵੇ 
ਹੋ ਕੇ ਜਗਤ-ਰਵੀਰੇ ਵਿਚ ਰੁਝ ਗਏ। ਬਹਿਰਹਾਲ, ਝਾਂਗਣ ਨੂੰ ਖਿਆਲ ਹੀ ਨਾ ਆਇਆ 
ਕਿ ਉਹ ਜੁੱਤੀ ਲਾਹ ਲਵੇ। ਉਧਰ ਝਾਂਗੀ ਵੀ ਮੇਜੇ ਥੱਲੇ ਪਿਆ, ਉਨ੍ਹਾਂ ਡੂੰਡ-ਆਸ਼ਕਾਂ ਦੀ 
ਪੂਰੀ ਰਾਸ-ਲੀਲਾ ਸੁਣ ਰਿਹਾ ਸੀ। ਜਦੋਂ ਝਾਂਗਣ ਨੇ ਪੁਛਿਆ ਕਿ ਸੱਜਣਾਂ ਇਹ ਜੁੱਤੀ 
ਕਿੰਨੀ ਕੁ ਦੇਰ ਚੱਲੂਗੀ ਤਾਂ ਅਗੋਂ ਉਸ ਦਾ ਘਰਵਾਲਾ ਮੋਜੇ ਥੱਲਿਉਂ ਕੁਰਲਾ ਉਠਿਆ ਕਿ 
ਜੇ ਸਥਿਤੀ ਆਹ ਹੀ ਰਹੀ ਤਾਂ ਭਾਗਵਾਨੇ ਇਹ ਜੁੱਤੀ ਤਾਂ ਸਾਰੀ ਉਮਰ ਹੀ ਨਹੀਂ ਟੁੱਟਣੀ। 

ਇਉਂ ਹੀ ਮਜ਼ਾਕੀਆ ਸੁਭਾਅ ਤੇ ਮਖੰਲਬਾਜ਼ੀ ਵਿਚ ਮਰਾਸੀਆਂ ਦਾ ਵੀ ਕੋਈ ਸਾਨੀ 
ਨਹੀਂ ਹੈ। ਇਕ ਵਾਰ ਦੀ ਗੱਲ ਹੈ ਕਿ ਮਰਾਸੀ ਅਰਦਾਸਾਂ ਕਰਦਾ ਤੁਰਿਆ ਜਾਵੇ ਕਿ ਸੱਚੇ 
ਪਾਤਸ਼ਾਹ ਸਵਾਰੀ ਵਾਸਤੇ ਕੋਈ ਘੋੜੀ ਦਾ ਜੁਗਾੜ ਹੀ ਕਰ ਦੇਹ। ਇੰਨੇ ਨੂੰ ਅੱਗੇ ਕਿਸੇ 
ਸਰਦਾਰ ਦੀ ਘੋੜੀ ਸੁਅ ਪਈ। ਉਸ ਸਰਦਾਰ ਨੇ ਮਰਾਸੀ ਨੂੰ ਵਛੇਰੀ ਚੁਕਵਾ ਦਿੱਤੀ ਤਾਂ 
ਸਵਾਰੀ ਵਾਸਤੇ ਮੇਗੀ ਸੀ ਤੇ ਤੂੰ ਮੈਨੂੰ ਹੀ ਵਛੇਰੀ ਚੁਕਵਾ ਦਿੱਤੀ ਹੈ। 

ਕੁਝ ਸਮਾਂ ਪੈ ਕੇ ਫਿਰ ਉਹ ਹੀ ਸਰਦਾਰ ਮਰਾਸੀ ਨੂੰ ਕਿਤੇ ਰਾਹ ਜਾਂਦਾ ਫਿਰ ਮਿਲ 
ਗਿਆ ਤਾਂ ਉਸ ਨੂੰ ਮਰਾਸੀ ਨੂੰ ਸੁਲ੍ਹਾ ਮਾਰੀ ਕਿ ਤੂੰ ਘੋੜੀ ਉਤੇ ਚੜ੍ਹ ਜਾਹ। ਮਰਾਸੀ 
ਪਹਿਲਾਂ ਹੀ ਡਰਿਆ ਹੋਇਆ ਸੀ ਕਿ ਕਿਤੇ ਸਰਦਾਰ ਫਿਰ ਵਛੇਰੀ ਨਾ ਚੁਕਵਾ ਦੇਵੇ। ਇਸ 
ਵਾਸਤੇ ਉਹ ਮਿੰਨਤਾਂ ਕਰੀ ਜਾਵੇ ਕਿ ਮੈਂ ਘੋੜੀ 'ਤੇ ਨਹੀਂ ਚੜ੍ਹਨਾ। ਸਰਦਾਰ ਨੇ ਮਰਾਸੀ ਦੀ 
ਨਾਂਹ-ਨੁਕਰ ਦਾ ਬੁਰਾ ਮਨਾਇਆ। ਉਸ ਨੇ ਮਰਾਸੀ ਨੂੰ ਪੁੱਛਿਆ ਕਿ ਦਾਦਾ ਤੂੰ ਮੇਰਾ ਹੁਕਮ 
ਮਨ ਲਵਾਂ, ਪਰ ਘੋੜੀ 'ਤੇ ਚੜ੍ਹਨ ਨਾਲ ਮੈਂ ਕਿਤੇ ਘੋੜ-ਸਵਾਰ ਤਾਂ ਬਣ ਨਹੀਂ ਜਾਣਾ। 
ਇਸ ਲਈ ਮੈਂ ਘੋੜੀ 'ਤੇ ਨਹੀਂ ਚੜ੍ਹਦਾ ਕਿ ਇਸ ਨਾਲ ਸਗੋਂ ਮੇਰੀ ਚਾਲ ਹੀ ਵਿਗੜੂਗੀ। 
ਬਹਿਰਹਾਲ, ਇਸ ਵਾਸਤੇ ਹੁਣ ਮੈਂ ਅੰਕਾਤ ਤੇ ਤੋਰ ਨਹੀਂ ਗੁਆਉਣੀ ਚਾਹੁੰਦਾ। 


147/ ਹਸਦਿਆਂ ਦੇ ਘਰ ਵਸਦੇ 


ਇਸ ਚੱਲ ਰਹੇ ਪ੍ਰਸੈਗ ਵਿਚ ਲਹਿੰਦੇ ਪਜਾਬ ਵਿਚ ਰਹਿੰਦੇ ਖੁਸ਼-ਤਬੀਅਤ ਪਠਾਣਾਂ, 
ਜੱਟਾਂ, ਜੁਲਾਹਿਆਂ ਤੇ ਖਾਸ ਕਰਕੇ ਝਾਂਗੀਆਂ ਸਬੋਧੀ ਤਾਂ ਅਨੇਕਾਂ ਹੀ ਮਸ਼ਕਰੀਆਂ ਤੇ 
ਮਖੌਲ ਪ੍ਰਸਿੱਧ ਹਨ। ਕਹਿੰਦੇ ਹਨ ਇਕ ਵਾਰੀ ਕੋਈ ਜੱਟ ਆਪਣੇ ਪਠਾਣ ਦੋਸਤ ਦੇ ਘਰ 
ਦਾਅਵਤ 'ਤੇ ਗਿਆ। ਜਦੋਂ ਉਹ ਦਸਤਰ-ਖਾਨ 'ਤੇ ਖਾਣਾ ਖਾਣ ਬੈਠੇ ਤਾਂ ਪਠਾਣ ਨੇ 
ਆਪਣੇ ਨੰਕਰ ਨੂੰ ਬਜ਼ਾਰੇਂ ਦਹੀਂ ਲਿਆਉਣ ਭੇਜਿਆ। ਉਸ ਦਾ ਨੰਕਰ ਅਲਾਦੀਨ ਦੇ 
ਚਿਰਾਗ ਵਾਲੇ ਜਿੰਨ ਵਾਂਰੂੀ ਦੋ-ਚਾਰ ਮਿੰਟਾਂ ਵਿਚ ਹੀ ਦਹੀਂ ਲੈ ਕੇ ਹਾਜ਼ਰ ਹੋ ਗਿਆ। ਕੁਝ 
ਦਿਨ ਬਾਅਦ ਪਠਾਣ ਜਦੋਂ ਮੋੜਵੇਂ ਸੱਦੇ 'ਤੇ ਜੱਟ ਦੇ ਘਰ ਆਇਆ ਤਾਂ ਜੱਟ ਨੇ ਵੀ ਉਸ 
ਨੂੰ ਆਪਣੀ ਮਹਿਮਾਨ-ਨਿਵਾਜ਼ੀ ਦਾ ਜਲਵਾ ਦਿਖਾਉਣ ਦੀ ਖਾਤਿਰ ਆਪਣੇ ਨਕਰ ਨੂੰ 
ਹੁਕਮ ਚਾੜ੍ਹ ਦਿੱਤਾ ਕਿ ਜਾਹ ਭੱਜ ਕੇ ਦਹੀਂ ਲਿਆ। 

ਖ਼ੈਰ ! ਜਦੋਂ ਉਹ ਤਕਰੀਬਨ ਖਾਣਾ ਖਾ ਚੁੱਕੇ ਸਨ ਤਾਂ ਦਰਵਾਜ਼ੇ ਦਾ ਪਰਦਾ ਹਿੱਲਿਆ। 
ਜੱਟ ਨੇ ਤੁਰੈਤ ਆਪਣੇ ਨੰਕਰ ਨੂੰ ਕਿਹਾ ਕਿ ਲਿਆ ਛੇਤੀ ਕਰ ਸਾਨੂੰ ਦਹੀਂ ਦੇ ਦੇਹ। ਅੰਗੋਂ 
ਜਵਾਬ ਮਿਲਿਆ ਕਿ ਜਨਾਬ ਮੈਂ ਤਾਂ ਹਾਲੇ ਜੋੜੇ ਹੀ ਭਾਲਦਾ ਫਿਰਦਾ ਹਾਂ। ਜ਼ਾਹਿਰ ਹੈ ਕਿ 
ਵਿਖਾਵੇ ਮਾਤਰ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ; ਨਹੀਂ ਤਾਂ ਉਸ ਜੱਟ ਵਾਂਗ 
ਹਾਸੋਹੀਣੀ ਹਾਲਤ ਹੋ ਸਕਦੀ ਹੈ। ਇਸ ਪ੍ਰਸੈਗ ਵਿਚ ਕਈ ਵਾਰ ਰੀਸੋ-ਰੀਸੀ ਕੱਖਾਂ ਦੀ 
ਕੁੱਲੀ ਹਾਥੀ ਦੇਦ ਦਾ ਪਾੜਛਾ” ਦੇ ਅਖਾਣ ਅਨੁਸਾਰ ਕਈ ਲੋਕ ਵਿਤੋਂ ਵਧ ਖਰਚਾ ਕਰ 
ਦਿੰਦੇ ਹਨ, ਪਰ ਦਰਅਸਲ, ਕਿਸੇ ਨਾ ਕਿਸੇ ਪਾਸਿਉਂ ਉਨ੍ਹਾਂ ਦੀ ਪਤਲੀ ਹਾਲਤ 
ਦਿ੍‌ਸ਼ਟੀਗੋਚਰ ਹੋ ਹੀ ਜਾਂਦੀ ਹੈ। 

ਇਸ ਪ੍ਰਸੈਗ ਵਿਚ ਜੁਲਾਹੇ ਵੀ ਹਾਸੇ-ਠੱਠੇ ਤੇ ਹਾਸਰਸੀ ਸੁਭਾਅ ਦੇ ਪੱਖੋਂ ਕਿਸੇ ਨਾਲੋਂ 
ਘੱਟ ਨਹੀਂ ਮਨੋ ਗਏ। ਸਗੋਂ ਇਨ੍ਹਾਂ ਬਾਰੇ ਸਾਡੇ ਸਭਿਆਚਾਰ ਵਿਚ 'ਅਨ੍ਹਾਂ ਜੁਲਾਹਾ ਤੇ ਮਾਂ 
ਨਾਲ ਮਸ਼ਕਰੀਆਂ” ਜਿਹੀਆਂ ਕਹਾਵਤਾਂ ਪ੍ਰਸਿੱਧ ਹਨ। ਬਹਿਰਹਾਲ, ਜੁਲਾਹੇ ਬਹੁਤ ਮਿਹਨਤੀ 
ਤੇ ਲਗਨ ਵਾਲੇ ਹੁੰਦੇ ਹਨ ਕਿ ਇਹ ਦਿਨ-ਰਾਤ ਖੱਡੀਆਂ `ਤੇ ਕਪੜਾ ਬਣਦੇ ਰਹਿੰਦੇ ਹਨ। 
ਇਸ ਵਾਸਤੇ ਇਕ ਕਹਾਵਤ 'ਜੁਲਾਹੇ ਦੀ ਜੁੱਤੀ ਵਾਂਗ ਸੁਕਣਾ” ਮਸ਼ਹੁਰ ਹੈ ਕਿਉਂਕਿ ਪੈਰਾਂ 
ਨਾਲ ਖੱਡੀ ਚਲਾਉਣ ਵਾਸਤੇ ਸਾਰਾ-ਸਾਰਾ ਦਿਨ ਜੁੱਤੀ ਲਾਹੁਣੀ ਪੈਂਦੀ ਹੈ। ਇਸ 
ਪ੍ਰਥਾਇ ਹੀ ਜੇ ਕਿਸੇ ਦੀ ਕੋਈ ਤਜਵੀਜ਼ ਅਣਗੱਲੀ ਹੋ ਜਾਏ ਤਾਂ ਉਸ ਸਬੋਧੀ ਕਿਹਾ 
ਜਾਂਦਾ ਹੈ ਕਿ ਉਸ ਦੀ ਤਜਵੀਜ਼ ਤਾਂ ਜੁਲਾਹੇ ਦੀ ਜੁੱਤੀ ਵਾਂਗ ਪਈ ਸਕਦੀ ਰਹੀ। ਇਉਂ 
ਹੀ 'ਜੁਲਾਹੇ ਦੀ ਤਾਣੀ ਦਾ ਉਲਝਣਾਂ” ਜਿਹੀ ਕਹਾਵਤ ਵੀ ਮਸ਼ਹੂਰ ਹੈ ਕਿਉਂਕਿ ਜੇ 
ਤਾਣਾ-ਪੇਟਾ ਉਲਝ ਜਾਏ ਤਾਂ ਉਸ ਨੂੰ ਤੌੋਦ-ਤੌਦ ਕਰਕੇ ਸੁਲਝਾਉਣਾ ਪੈਂਦਾ ਹੈ। ਫਿਰ ਜੇ 
ਕੋਈ ਬੇਵਜ੍ਹਾ ਹੀ ਕਿਸੇ ਗਰੀਬ ਦਾ ਨੁਕਸਾਨ ਕਰ ਰਿਹਾ ਹੋਵੇ ਤਾਂ ਇਸ ਸਬੈਧ ਵਿਚ 
“ਜੁਲਾਹੇ ਦੀ ਤਾਣੀ ਵਿਚ ਝੋਟਾ ਵਾੜਨ” ਵਾਲਾ ਅਖਾਣ ਬੋਲਿਆ ਜਾਂਦਾ ਹੈ। 

ਇਸ ਤਰ੍ਹਾਂ ਹੀ ਜੁਲਾਹਿਆਂ ਦੇ ਹਿਸਾਬ-ਕਿਤਾਬ ਦੇ ਪੁਥਾਇ ਵੀ ਕਹਿੰਦੇ ਹਨ ਕਿ 


148/ ਹਸਦਿਆਂ ਦੇ ਘਰ ਵਸਦੇ 


ਇਕ ਵਾਰ ਕਿਸੇ ਜੁਲਾਹੇ ਨੇ ਦਰਿਆ ਪਾਰ ਕਰਨਾ ਸੀ। ਉਸ ਨੇ ਆਪਣੇ ਟੱਬਰ ਦੀ ਅੰਸਤ 
ਉਚਾਈ ਮਿਣ ਲਈ ਅਤੇ ਨਾਲ ਹੀ ਦਰਿਆ ਦੀ ਅੰਸਤ ਡੂੰਘਾਈ ਵੀ ਮਾਪ ਲਈ। ਜਦੋਂ 
ਟੱਬਰ ਦੀ ਅਸਤ ਉਚਾਈ, ਦਰਿਆ ਦੀ ਅੰਸਤ ਡੂੰਘਾਈ ਨਾਲੋਂ ਜ਼ਿਆਦਾ ਨਿਕਲੀ ਤਾਂ 
ਉਸ ਨੇ ਆਪਣੇ ਬਾਲ-ਬੱਚੇ ਨੂੰ ਦਰਿਆ ਪਾਰ ਕਰਨ ਲਈ ਕਿਹਾ। ਜਦੋਂ ਦੋ ਕੁ ਜੀਅ ਡੁੱਬ 
ਗਏ ਤਾਂ ਜੁਲਾਹੇ ਨੇ ਹਿਸਾਬ-ਕਿਤਾਬ ਦੁਬਾਰਾ ਲਗਾਇਆ, ਪਰ ਅੰਸਤ ਠੀਕ ਨਿਕਲੀ। 
ਉਪਰਤ ਜੁਲਾਹਾ ਕਹਿਣ ਲੱਗਾ 'ਅਰਬਾ ਜਿਉਂ ਕਾ ਤਿਊਂ ਫਿਰ ਕੁਨਬਾ ਡੂਬੇ ਕਿਊਂ”। 
ਬਹਿਰਹਾਲ, ਜੁਲਾਹੇ ਦੀ ਉਲਝੀ ਤਾਣੀ ਤਾਂ ਸਾਡੇ ਪੰਜਾਬ ਦੇ ਵਿਗੜੇ ਹਿਸਾਬ-ਕਿਤਾਬ 
ਦੀ ਹੀ ਨਹੀਂ ਸਗੋਂ ਸਾਡੇ ਉਲਝੇ ਜਨ-ਜੀਵਨ ਦੀ ਹੀ ਪ੍ਰਤੀਕ ਬਣ ਚੁੱਕੀ ਹੈ। 
ਕਿਉਂਕਿ ਕੁਝ ਕੁ ਸਾਧਾਂ ਨੇ ਆਪਣੀਆਂ ਭੌਗ-ਸੁਲਫੇ ਪੀਣ ਜਿਹੀਆਂ ਵਹਿਵਤਾਂ ਕਰਕੇ 
ਸਾਧਪਣੇ ਨੂੰ ਵੀ ਬਦਨਾਮ ਕਰ ਰੱਖਿਆ ਹੈ। ਗੱਰਤਲਬ ਹੈ ਕਿ ਰਾਜਸਥਾਨ ਤੇ ਹਰਿਆਣੇ 
ਦੇ ਇਲਾਕੇ ਵਿਚ ਸਾਧ ਆਮ ਤੌਰ 'ਤੇ ਸਿਰੋਂ ਘੋਨ-ਮੋਨ ਤੇ ਰੋਡੇ-ਭੋਡੇ ਹੈਦੇ ਸਨ ਅਤੇ 
ਪੰਜਾਬ ਵਿਚ ਇਹ ਜਟਾ-ਜੁਟ ਰੁਪ ਵਿਚ ਵਿਚਰਦੇ ਸਨ। ਲੋਕ ਆਮ ਤੌਰ 'ਤੇ ਇਨ੍ਹਾਂ ਦੀਆਂ 
ਵੀ ਕਹਿੰਦੇ ਹਨ। 

ਜ਼ਿਕਰਯੋਗ ਹੈ ਕਿ ਜਦੋਂ ਤਕ ਇਨ੍ਹਾਂ ਸਾਧਾਂ ਦੇ ਡੇਰਿਆਂ ਵਿਚ ਮਾਣ-ਮਰਿਆਦਾ 
ਬਣੀ ਰਹਿੰਦੀ ਹੈ, ਉਂਦੋਂ ਤਕ ਲੋਕਾਂ ਦੀ ਸ਼ਰਧਾ-ਆਸਥਾ ਵੀ ਰਹਿੰਦੀ ਹੈ। ਨਿਰਸੈਦੇਹ ਜਪੀ- 
ਤਪੀ ਸਾਧਾਂ ਦੀ ਆਪਣੀ ਮਾਣ-ਮਰਿਆਦਾ ਹੁੰਦੀ ਹੈ ਤੇ ਉਨ੍ਹਾਂ ਦੇ ਜੀਵਨ ਬਾਰੇ 'ਰੋਜ਼ 
ਦਿਵਾਲੀ ਸਾਧ ਕੀ, ਆਨੋ ਪਹਿਰ ਬਸੈਤ” ਜਿਹੇ ਢੁੱਕਵੇਂ ਸੁਖਨ ਬਣੇ ਹੁੰਦੇ ਹਨ। ਅਜਿਹੇ 
ਸੁਖਨ ਸਾਧਾਂ ਤੇ ਡੇਰਿਆਂ ਦੀ ਨੌਕੀ ਤੇ ਚੰਗੇਰੇਪਣ ਦੇ ਪ੍ਰਤੀਕ ਰਹੇ ਹਨ, ਪਰ ਜਦੋਂ ਡੇਰਿਆਂ 
ਵਿਚ ਭੰਗ ਤੇ ਸੁਲਫੇ ਦੀਆਂ ਲਾਟਾਂ ਪ੍ਰਧਾਨ ਹੋ ਗਈਆਂ ਤਾਂ ਉਸ ਦੇ ਨਾਲ ਹੀ ਲੋਕਾਂ ਦੀ 
ਸ਼ਰਧਾ ਵੀ ਘਟ ਗਈ ਤੇ ਉਨ੍ਹਾਂ ਦੀਆਂ ਮਾੜੀਆਂ ਭੱਦਰਕਾਰੀਆਂ ਸਬੰਧੀ ਚਹੇਡਾਂ- 
ਮਸ਼ਕਰੀਆਂ ਵੀ ਬਣ ਗਈਆਂ। 

ਇਸ ਤਰ੍ਹਾਂ ਹੀ ਪੱਡੂ ਕਸਬਿਆਂ ਵਿਚ ਸਾਧਾਂ ਦੇ ਕੁਝ ਕੁ ਡੇਰਿਆਂ 'ਤੇ ਦੜੇ-ਸੱਟੇ 
ਦੀਆਂ ਪੁਛਾਂ-ਪੁਛਣਾਂ ਦਿਤੀਆਂ ਜਾਂਦੀਆਂ ਹਨ। ਇਹ ਮਾੜੇ ਸਾਧ ਪੇਂਡੂ ਲੋਕਾਂ ਨੂੰ ਧਾਗੇ- 
ਤਵੀਤਾਂ ਤੋਂ ਲੈ ਕੇ ਦੜਾ-ਸੱਟਾ ਲਾਉਣ ਦੀ ਲਤ ਲਾ ਕੇ ਉਨ੍ਹਾਂ ਦੀ ਖੁਨ-ਪਸੀਨੇ ਤੇ 
ਮਿਹਨਤ ਦੀ ਕਮਾਈ ਨੂੰ ਲਾਂਬੂ ਲਾਉਣ ਵਿਚ ਬੜੇ ਘਾਤਕ ਸਿੱਧ ਹੁੰਦੇ ਰਹੇ ਹਨ। ਅਫ਼ਸੋਸ 
ਦੀ ਗੱਲ ਹੈ ਕਿ ਅਜ ਜ਼ਿਆਦਾਤਰ ਡੇਰੇ ਬਦਨਾਮ ਹੋ ਰਹੇ ਹਨ। ਡੇਰਿਆਂ ਵਿਚ 'ਸ਼ਕਲ 
ਮੋਮਨਾਂ ਤੇ ਕਰਤੂਤ ਕਾਫ਼ਿਰਾਂ` ਦੇ ਮੁਤਾਬਿਕ ਬਲਾਤਕਾਰ ਤੇ ਕਤਲਾਂ ਤਕ ਦੀਆਂ ਕਰਤੂਤਾਂ 
ਨਸ਼ਰ ਹੋ ਰਹੀਆਂ ਹਨ। ਇਸ ਸਬੈਧ ਵਿਚ ਪਹਿਲਾਂ ਕਦੇ ਇਕੜ-ਦੁਕੜ ਸਾਧ ਦੀ ਬਦਨਾਮੀ- 


149/ ਹਸਦਿਆਂ ਦੇ ਘਰ ਵਸਦੇ 


ਖੁਨਾਮੀ ਸੁਣਿਆ ਕਰਦੇ ਸੀ ਕਿ ਕਈ ਸਾਧ ਜ਼ਨਾਨੀਆਂ 'ਤੇ ਮਾੜੀ ਨਜ਼ਰ ਰੱਖਦੇ ਸਨ ਤੇ 
ਆਪਣੀ ਗੱਲਬਾਤ ਵਿਚ ਦੋਹਰੇ ਅਰਥਾਂ ਵਾਲੇ ਟੋਟਕੇ ਬੋਲਦੇ ਸਨ। 

ਇਸ ਸਬੈਧ ਵਿਚ ਪੁਰਾਣ ਲੋਕ ਦਸਦੇ ਹਨ ਕਿ ਕੋਈ ਸਾਧ ਚਾਲ-ਚਲਣ ਪੱਖੋਂ 
ਨਾਲੇ ਦਾ ਢਿੱਲਾ ਸੀ। ਉਸ ਨੇ ਕਿੱਲੀ ਨਾਲ ਇਕ ਨਾਲਾ ਬੈਨ੍ਹ ਰੱਖਿਆ ਸੀ। ਜਦੋਂ ਕੋਈ 
ਇੱਕਲੀ-ਇਕਹਿਰੀ ਤੀਂਵੀਂ-ਮਾਨੀ ਉਸ ਤੋਂ ਕੋਈ ਦੁੱਧ-ਪੁੱਤ ਦੀ ਉਮੀਦ ਵਿਚ ਪੁੱਛਣਾ 
ਲੈਣ ਆਉਂਦੀ ਤਾਂ ਉਹ ਨਾਲੇ ਦੀ ਗੈਢ ਢਿੱਲੀ ਕਰਨ ਨੂੰ ਕਹਿੰਦਾ। ਜੇ ਤਾਂ ਕੋਈ ਅੰਰਤ 
ਉਸ ਦੀ ਗੱਲ ਵਿਚ ਆ ਜਾਂਦੀ ਤਾਂ ਉਹ ਸਾਧ ਦਾ ਬਚਨ ਮੋਨ ਲੈਂਦੀ। ਪਰ ਇਸ ਦੇ 
ਉਲਟ ਜੇ ਸਾਧ ਦਾ ਮੱਥਾ ਕਿਸੇ ਸਤਵੰਤੀ ਨਾਲ ਲੱਗ ਜਾਂਦਾ ਤਾਂ ਸਾਧ ਬੜੀ ਹੁਸ਼ਿਆਰੀ 
ਨਾਲ ਕਹਿੰਦਾ ਕਿ ਭਾਈ ਮੈਂ ਤਾਂ ਤੈਨੂੰ ਆਹ ਸਾਹਮਣੇ ਕਿੱਲੀ ਨਾਲ ਬੈਨ੍ਹੋ ਨਾਲੇ ਦੀ ਗਢ 
ਖੋਲਣ ਵਾਸਤੇ ਕਿਹਾ ਸੀ। ਅਜਿਹੇ ਧਾਗੇ-ਤਵੀਤ, ਟੁਣੇ-ਟਾਮਣ ਕਰਨ ਵਾਲੇ ਤਾਂਤਰਿਕਾਂ 
ਸਬੋਧੀ ਸਿਆਣੇ ਲੋਕ ਬਹੁਤ ਹੀ ਹਿਕਾਰਤ ਭਰਿਆ ਨਜ਼ਰੀਆ ਰੱਖਦੇ ਸਨ। 

ਲੱਕਿਕ ਸਾਹਿਤ ਦੇ ਅਲੰਬਰਦਾਰ ਪ੍ਰ: ਕਰਮ ਸਿੰਘ ਆਪਣੀ ਪੁਸਤਕ “ਢੱਡ ਸਾਰੈਗੀ 
ਵਜਦੀ ਮਾਲਵੇ” ਵਿਚ ਅਜਿਹੇ ਘੋਨ-ਮੋਨ ਸਾਧਾਂ ਦੇ ਸਫਾਚੱਟ ਕੀਤੇ ਮੁੰਹ-ਸਿਰਾਂ ਅਤੇ 
ਉਨ੍ਹਾਂ ਦੇ ਚਾਲ-ਚਲਣ 'ਤੇ ਇਕ ਵਿਅਗਮਈ ਕਟਾਕਸ਼ ਕਰਦੇ ਹਨ। ਉਹ ਇਨ੍ਹਾਂ ਸਾਧਾਂ 
ਦੇ ਰਗੜ ਬਣਾਕੇ ਸਾਧ ਦੀ ਚਿੱਪੀ ਵਰਗੇ ਘੋਨ-ਮੋਨ ਸਿਰਾਂ ਸਬੈਧੀ ਇਕ ਵਿਅਗਮਈ 
ਪੁਰਾਣੀ ਬੋਲੀ ਦੁਆਰਾ ਕਹਿੰਦੇ ਹਨ ਕਿ 'ਟਾਂਡ ਮਨਾਏ, ਤੀਨ ਗੁਣ, ਸਿਰ ਕੀ ਮਿਟੀਓ 
ਖਾਜ। ਚੌਗਾ ਚੋਖਾ-ਖਾਣ ਨੂੰ ਲੋਕ ਕਹੇਂ ਮਹਾਰਾਜ।' 

ਬਹਿਰਹਾਲ, ਸਾਡੇ ਸਭਿਆਚਾਰ ਵਿਚ ਸੱਪ ਲੜਨ 'ਤੇ ਜ਼ਹਿਰ ਉਤਾਰਨ ਲਈ 
ਝਾੜ-ਫੂਕ ਤੇ ਟੁਣੇ-ਟਾਮਣ ਕਰਨ ਵਾਸਤੇ ਨਾਥਾਂ ਤੇ ਜੋਗੀਆਂ ਦੇ ਡੇਰੇ ਪ੍ਰਸਿੱਧ ਹੁੰਦੇ ਸਨ। 
ਜੋਗੀਆਂ ਦੀ ਆਪਸੀ ਲੜਾਈ ਬਾਰੇ ਕਿਹਾ ਜਾਂਦਾ ਸੀ ਕਿ 'ਸੱਪ ਨੂੰ ਸੱਪ ਲੜੇ; ਵਿਹੁ 
ਕੀਹਨੂੰ ਚੜ੍ਹੇ । ਆਖਿਰ ਨੂੰ ਜੋਗੀਆਂ ਦੇ ਝਗੜੇ ਵਿਚ ਦੁਵੱਲਿਉ' ਹੀ ਜੋਗੀਆਂ ਦੀ ਮੋਗਣ 
ਵਾਲੀ ਚਿੱਪੀ ਦਾ ਨੁਕਸਾਨ ਹੁੰਦਾ ਹੈ ਕਿਉਂਕਿ ਇਹ ਲੋਕ ਇਕ ਦੂਜੇ 'ਤੇ ਚਿੱਪੀਆਂ ਨਾਲ 
ਵਾਰ ਕਰਦੇ ਹਨ। ਇਸ ਪ੍ਰਥਾਇ ਹੀ 'ਸਾਨ੍ਹਾਂ ਦਾ ਭੇੜ ਤੇ ਫ਼ਸਲ ਦਾ ਖੰਅ” ਜਿਹੇ ਅਖਾਣ ਤੇ 
ਕਈ ਹੋਰ ਹਾਸਰਸੀ ਪ੍ਰਸੈਗ ਪ੍ਰਚਿਲਤ ਹਨ। 

ਗੌਰਤਲਬ ਹੈ ਕਿ ਕੋਈ 60-70 ਸਾਲ ਪਹਿਲਾਂ ਦੀ ਗੱਲ ਹੈ ਕਿ ਕੁਝ ਕੁ ਡੇਰਿਆਂ ਦੇ 
ਸਾਧਾਂ ਸਬੈਧੀ ਕਈ ਮਖੰਲ ਪ੍ਰਚੱਲਿਤ ਹੋਇਆ ਕਰਦੇ ਸਨ। ਇਕ ਵਾਰ ਦੀ ਗੱਲ ਹੈ ਕਿ 
ਕਿਸੇ ਡੇਰੇ ਦੀ ਖਾਸੀ ਖੁਨਾਮੀ ਹੋ ਗਈ, ਜਿਸ ਕਰਕੇ ਸ਼ਰਧਾਲੂਆਂ ਦੀ ਗਿਣਤੀ ਘਟ ਗਈ। 
ਇਸ ਸੁਰਤ ਵਿਚ ਇਕ ਦਿਨ ਡੇਰੇਦਾਰ ਸਾਧ ਆਪਣੇ ਚੇਲੇ ਨੂੰ ਕਹਿਣ ਲੱਗਾ ਕਿ ਭਾਈ 
ਹੁਣ ਤਾਂ ਦਿਨ ਕੱਟਣੇ ਅੱਖੇ ਹੋ ਗਏ ਹਨ। ਇਸ ਵਾਸਤੇ ਤੂੰ ਹੀ ਹੁਣ ਕੋਈ ਮਾੜਾ-ਮੋਟਾ 
ਹੀਲਾ-ਵਸੀਲਾ ਕਰ। ਤੂੰ ਹੋਰ ਨਹੀਂ ਤਾਂ ਘੱਟੋ-ਘੱਟ ਕੋਈ ਚੋਰੀ-ਚਕਾਰੀ ਦਾ ਕੌਮ ਹੀ ਸਿੱਖ 


150/ ਹਸਦਿਆਂ ਦੇ ਘਰ ਵਸਦੇ 


ਲੈ। ਅੰਗੋੇਂ ਚੇਲਾ ਸੱਤ ਬਚਨ ਬੋਲ ਕੇ ਕਹਿਣ ਲੱਗਾ ਕਿ ਚੰਗਾ ਬਾਬਿਉ ਤੁਸੀਂ ਹੀ ਚੋਰੀ 
ਕਰਨ ਦਾ ਕੋਈ ਵਧੀਆ ਗੁਰ ਸਿਖਾ ਦਿਉ। 

ਬਹਿਰਹਾਲ, ਉਹ ਸਾਧ ਇਕ ਰਾਤ ਆਪਣੇ ਸੇਵਕ ਨੂੰ ਚੋਰੀ ਕਰਨ ਦਾ ਢੰਗ 
ਸਿਖਾਉਣ ਲਈ ਨਾਲ ਲੈ ਗਿਆ। ਸਾਰੀ ਰਾਤ ਉਨ੍ਹਾਂ ਦਾ ਕੋਈ ਦਾਅ ਨਾ ਲੱਗਿਆ ਤਾਂ 
ਉਹ ਕਿਸੇ ਭਾਈ ਜੀ ਦੇ ਘਰ ਹੀ ਜਾ ਵੜੇ। ਉਥੇ ਕੋਈ ਕੀਮਤੀ ਸਮਾਨ ਤਾਂ ਮਿਲਿਆ 
ਨਹੀਂ, ਪਰ ਸਾਧ ਨੇ ਆਪਣੇ ਚੇਲੇ ਨੂੰ ਚੋਰੀ ਦਾ ਕੋਈ ਗੁਰ ਸਿਖਾਉਣ ਦੀ ਗਰਜ਼ ਨਾਲ 
ਭਾਈ ਜੀ ਦੀ ਢੋਲਕੀ ਹੀ ਚੁਕ ਲਈ। ਉਧਰ ਭਾਈ ਜੀ ਨੂੰ ਵੀ ਜਾਗ ਆ ਗਈ ਤੇ ਉਹ 
ਉਨ੍ਹਾਂ ਦੇ ਪਿੱਛੇ ਭੱਜ ਤੁਰਿਆ। ਉਹ ਭੱਜ ਕੇ ਸਾਹਮਣੇ ਕਪਾਹ ਦੀ ਨਿਆਈਂ ਵਿੱਚ ਵੜ 
ਗਏ। ਜਦੋਂ ਢੋਲਕੀ 'ਤੇ ਕਪਾਹ ਦੇ ਟੀਂਡੇ ਵੱਜਣ ਲੱਗੇ ਤਾਂ ਢੋਲਕੀ ਖੜਕਣ ਲੱਗ ਪਈ। 

ਜਦੋਂ ਸਾਧ ਨੂੰ ਆਪਣੀ ਗਲਤੀ ਦੀ ਸਮਝ ਆਈ ਤਾਂ ਉਹ ਕਹਿਣ ਲੱਗਾ ਕਿ ਭਾਈ 
ਸੇਵਕਾ ! ਚੋਰੀ ਕਰਨ ਦਾ ਤਰੀਕਾ ਤਾਂ ਇਹ ਹੀ ਹੈ, ਪਰ ਹੁਣ ਆਪਾਂ ਨੂੰ ਕਪਾਹ ਦੇ ਇਹ 
ਟੀਂਡੇ ਫਸਾਉਣਗੇ। ਅੰਗੋਂ ਚੇਲਾ ਬੋਲਿਆ ਕਿ ਬਾਬਾ ਜੀ, ਟੀਂਡਿਆਂ ਦਾ ਕੀ ਦੋਸ਼ ਹੈ 
ਕਿਉਂਕਿ ਜਦੋਂ ਬੰਦੇ ਦੀ ਕਿਸਮਤ ਮਾੜੀ ਹੁੰਦੀ ਹੈ ਤਾਂ ਢੋਲਕੀ ਆਪੇ ਹੀ ਵੱਜਦੀ ਹੈ। 

ਇਉਂ ਹੀ ਅਜ ਦੇ ਵਿਗੜ ਰਹੇ ਸਮਾਜਿਕ ਮਾਹੱਲ ਦੇ ਪਰਸੈਗ ਵਿਚ ਅਜਕਲ ਮੋਡਿਆਂ 
ਨੂੰ ਨਸ਼ੇ-ਪੱਤੇ ਕਰਨ, ਵਾਲ ਕਟਾਉਣ ਤੇ ਜ਼ੁਲਫ਼ਾਂ ਬਣਾਉਣ ਦਾ ਅਵੱਲਾ ਹੀ ਸ਼ੱਕ 
ਚੜ੍ਹਿਆ ਹੋਇਆ ਹੈ। ਇਕ ਵਾਰੀ ਇਕ ਨੰਜਵਾਨ ਨਾਈ ਦੀ ਦੁਕਾਨ 'ਤੇ ਦੇਵਾਨੰਦ 
ਵਰਗੀਆਂ ਜ਼ੁਲਫਾਂ ਬਨਾਉਣ ਦੇ ਚਾਅ ਵਿਚ ਜਾ ਬੇਠਾ। ਉਸ ਦੀਆਂ ਜ਼ੁਲਫ਼ਾਂ ਕਰਦੇ- 
ਕਰਾਉਂਦੇ ਕਦੇ ਇਕ ਪਾਸਿਓਂ ਤੇ ਕਦੇ ਦੂਜੇ ਪਾਸਿਓਂ ਘਟੀ-ਵਧੀ ਜਾਣ, ਜਿਸ ਕਰਕੇ ਉਹ 
ਮੁੰਡਾ ਨਾਈ ਨਾਲ ਖਹਿਬੜ ਪਿਆ। ਬਹਿਰਹਾਲ! ਨਾਈ ਉਸ ਨੂੰ ਕਹਿਣ ਲੱਗਾ, “ਤੂੰ 
ਅਰਾਮ ਨਾਲ ਬੈਠ ਜਾਹ, ਹੁਣ ਮੈਂ ਤੇਰੀਆਂ ਵਧੀਆ ਜ਼ੁਲਫ਼ਾਂ ਬਣਾਊਂਗਾ।” 

ਨਾਈ ਨੇ ਕਾਕਾ ਜੀ ਦੀ ਸੋਹਣੀ ਚੰਪੀ ਮਾਲਿਸ਼ ਕੀਤੀ, ਜਿਸ ਕਰਕੇ ਕਾਕਾ ਜੀ ਦੀ 
ਅੱਖ ਲੱਗ ਗਈ। ਨਾਈ ਨੇ ਗੁੱਸਾ ਕੱਢਣ ਲਈ ਉਸ ਦੇ ਸਾਰੇ ਸਿਰ 'ਤੇ ਹੀ ਉਸਤਰਾ ਫੇਰ 
ਦਿੱਤਾ। ਜਦੋਂ ਉਸ ਦਾ ਸਿਰ ਸਾਧ ਦੀ ਚਿੱਪੀ ਵਰਗਾ ਸਫਾ-ਚੱਟ ਹੋ ਗਿਆ ਤਾਂ ਨਾਈ 
ਉਸ ਨੂੰ ਕਹਿਣ ਲੱਗਾ, “ਬਾਈ ਰੋਡਿਆ ਜੋ ਹੋਇਆ, ਸੋ ਹੋਇਆ, ਹੁਣ ਤੂੰ ਤੁਰਦਾ ਬਣ, 
ਪਰ ਅੰਗੇ ਤੋਂ ਵੀ ਮਿਲਦਾ-ਗਿਲਦਾ ਰਹੀਂ, ਫੇਰ ਤੇਰੀਆਂ ਜ਼ੁਲਫਾਂ ਬਿਲਕੁਲ ਦੇਵਾਨੰਦ 
ਵਰਗੀਆਂ ਬਣਾ ਦੇਵਾਂਗੇ।” 

ਇਸ ਤਰ੍ਹਾਂ ਹੀ ਇਕ ਸਾਧ ਤੇ ਉਸ ਦੇ ਭਗਤ ਸਬੈਧੀ ਇਕ ਵਾਰਤਾ ਮਸ਼ਹੂਰ ਹੈ ਕਿ 
ਇਕ ਵਾਰ ਸਾਧ ਆਪਣੇ ਚੇਲੇ ਨੂੰ ਕਹਿਣ ਲੱਗਾ ਕਿ ਹਵਾ ਬਹੁਤ ਤੇਜ਼ ਹੈ, ਇਸ ਲਈ 
ਵਾਲ ਅੱਖਾਂ ਵਿਚ ਪੈਂਦੇ ਹਨ। ਅੰਗੋਂ ਉਸ ਦਾ ਚੇਲਾ ਤੁਰਤ ਹੀ ਬੋਲ ਉਠਿਆ ਕਿ ਬਾਬਾ 
ਜੀ, ਤੁਸੀਂ ਇਧਰ ਕਿਹੜਾ ਦਫ਼ਤਰ ਲਾਉਣਾ ਹੈ, ਆਪਾਂ ਦੂਜੇ ਪਾਸੇ ਨੂੰ ਤੁਰ ਪੈਂਦੇ ਹਾਂ। 


151/ ਹਸਦਿਆਂ ਦੇ ਘਰ ਵਸਦੇ 


ਖ਼ੈਰ! ਜ਼ਾਹਿਰ ਹੈ ਕਿ ਅਜਕਲੂ ਜਟਾ-ਜੁਟ ਬੁਬਣਿਆਂ ਤੇ ਘੋਨ-ਮੋਨ ਮੋਡੇ ਸਾਧਾਂ ਦੇ 
ਡੇਰਿਆਂ ਦੀ ਪਹਿਲਾਂ ਵਾਲੀ ਪਛਾਣ ਤੇ ਮਾਨਤਾ ਨਹੀਂ ਰਹੀ। ਸਗੋਂ ਡੇਰੇਦਾਰਾਂ ਤੇ ਮਹੈਤਾਂ 
ਦੀਆਂ ਮਾੜੀਆਂ ਕਰਤੂਤਾਂ ਦੇ ਕਾਰਨ ਸਿਆਣੇ ਲੋਕ ਤਾਂ ਹੁਣ ਇਨ੍ਹਾਂ ਨੂੰ ਬਹੁਤ ਮਾੜਾ 
ਸਮਝਣ ਲੱਗ ਪਏ ਹਨ। ਇਸ ਸਬੰਧ ਵਿਚ ਮੇਰਾ ਇਕ ਗਿਆਨੀ ਮਿੱਤਰ ਕਹਿੰਦਾ ਹੈ ਕਿ 
ਆਉਂਦਾ ਹੈ ਕਿ ਇਹ ਝੋਟਾ ਜ਼ਰਰ ਪਿਛਲੇ ਜਨਮ ਵਿਚ ਕੋਈ ਲੋਟੂ-ਖੋਟੂ ਬਿਰਤੀ ਵਾਲਾ 
ਮਹੌਤ ਹੋਣਾ ਹੈ, ਜੋ ਕਿ ਗੋਲਕ-ਚੋਰ ਜਾਂ ਪੂਜਾ ਦਾ ਧਾਨ ਛਕਦਾ ਰਿਹਾ ਹੋਵੇਗਾ। 
ਨਿਹੈਗ ਸਿੰਘਾਂ ਦਾ ਬਿਨੋਦੀ ਸੁਭਾਅ ਤੇ ਗੜਗੱਜ ਬੋਲੇ 

ਇਸ ਦੇ ਉਲਟ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਲਾਡਲੀਆਂ ਫੌਜਾਂ ਵਜੋਂ ਜਾਣੇ 
ਜਾਂਦੇ ਨਿਹੈਗ ਸਿੰਘ ਆਪਣੀ ਚੜ੍ਹਦੀ ਕਲਾ, ਬਿਨੋਦੀ ਸੁਭਾਅ ਤੇ ਖਾਲਸਾਈ ਪਹਿਰਾਵੇ 
ਕਰਕੇ ਦੁਨੀਆਂ ਭਰ ਦੀਆਂ ਸਦਾ ਖੁਸ਼ ਤੇ ਅਨੰਦ-ਮਗਲ ਰਹਿਣ ਵਾਲੀਆਂ ਕੰਮਾਂ ਵਿਚੋਂ 
ਸ਼ਰੋਮਣੀ ਮੋਨੇ ਗਏ ਹਨ। ਜ਼ਾਹਿਰ ਹੈ ਕਿ ਸਿੱਖ ਕੰਮ ਨੇ ਚੜ੍ਹਦੀ ਕਲਾ ਵਾਲੀ ਬਿਰਤੀ ਦੇ 
ਸਦਕਾ ਵੱਡੇ ਤੋਂ ਵੱਡੇ ਘੱਲੂਘਾਰਿਆਂ ਤੇ ਕੰਮੀ ਸੈਕਟਾਂ ਵਿਚ ਜੋ ਬਹਾਦਰੀ ਤੇ ਕੁਰਬਾਨੀ 
ਦਾ ਜਜ਼ਬਾ ਦਿਖਾਇਆ ਹੈ, ਉਸ ਕਰਕੇ ਵੱਡੇ-ਵੱਡੇ ਨਾਦਰ ਤੇ ਅਬਦਾਲੀ ਜਿਹੇ ਨਾਬਰਾਂ 
ਤੇ ਜਾਬਰਾਂ ਤੇ ਥੰਮ ਵੀ ਹਿਲ ਗਏ। 

ਇਸ ਸੈਦਰਭ ਵਿਚ ਹੀ ਜ਼ਿਕਰਯੋਗ ਹੈ ਕਿ ਗੁਰੁ ਨਾਨਕ ਸਾਹਿਬ ਦੀ ਕਲਮ ਦੇ ਸਫ਼ਰ 
ਤੋਂ ਲੈ ਕੇ ਦਸਮੇਸ਼ ਪਿਤਾ ਸੀ ਗੁਰ ਗੋਬਿੰਦ ਸਿੰਘ ਜੀ ਨੇ ਆਪਣੇ ਸਮੇਂ ਵਿਚ ਤਲਵਾਰ ਦੇ 
ਸਫ਼ਰ ਤਕ ਦਾ ਪੈਂਡਾ ਤਹਿ ਕੀਤਾ। ਇਸ ਕਲਮ ਤੋਂ ਤਲਵਾਰ ਤਕ ਦੇ ਸਫ਼ਰੀ-ਮਾਰਗ 
ਵਿਚ ਦਸਵੀਂ ਜੋਤ ਤਕ ਮਾਨਵਤਾ ਨੂੰ ਬਖਸ਼ੇ ਗਏ ਵਰਦਾਨਾਂ ਤੇ ਖਾਸ ਕਰਕੇ ਸਿੱਖ ਜਗਤ 
ਨੂੰ ਸਰਬੱਤ ਦਾ ਭਲਾ ਚਾਹੁਣ ਵਾਲੇ ਗੁਰੁ-ਸੇਵਾਰੇ ਤੇ ਗੁਰ-ਪਿਆਰੇ ਬਣਾਉਣ ਵਿਚ ਸਾਰੇ 
ਗੁਰੂ ਸਾਹਿਬਾਨ ਨੇ ਇਲਾਹੀ ਯੋਗਦਾਨ ਪਾਇਆ ਹੈ। ਗੰਰਤਲਬ ਹੈ ਕਿ ਇਸ ਅਧਿਆਤਮਿਕ 
ਬਦਲਾਅ ਦੇ ਕਾਰਨ ਪੰਜਾਬੀ ਸਮਾਜ ਵਿਚ ਸਾਧਾਂ ਤੇ ਨਾਥਾਂ ਦੇ ਡੇਰਿਆਂ ਪ੍ਰਤੀ ਬੜੀ 
ਵੱਡੀ ਮਾਨਸਿਕ, ਧਾਰਮਿਕ ਤੇ ਸਮਾਜਿਕ ਤਬਦੀਲੀ ਆਈ। ਮੁਕਦੀ ਗੱਲ ! ਖਾਸ ਕਰਕੇ 
ਗੁਰੁ ਕਾਲ ਵਿਚ ਪੰਜਾਬੀ ਜਨ-ਜੀਵਨ ਵਿਚ ਮੜੀਆਂ-ਮਸਾਣਾਂ ਤੇ ਬੁੱਤ ਪੂਜਾ ਦੀ ਥਾਂ 
ਅਕਾਲਿ ਉਸਤਿਤ ਤੇ ਅਕਾਲਿ ਦੀ ਪੂਜਾ ਸਿਰਮੰਰ ਹੋ ਗਈ। 

ਇਸ ਸੈਦਰਭ ਵਿਚ ਖਾਲਸਾ ਸਿਰਜਣਾ ਦੇ ਰੁਪ ਵਿਚ ਖਾਲਸਾਈ ਕ੍ਰਾਂਤੀ ਦੇ ਪ੍ਰਤੀਕ 
ਖਾਲਸਾ ਕੰਮ ਤੇ ਨਿਹੈਗ ਸਿੰਘਾਂ ਦਾ ਉਥਾਨ ਹੋਇਆ। ਹਾਲੇ ਵੀ ਨਿਹੰਗ ਸਿੰਘਾਂ ਦੀਆਂ 
ਚਲ ਰਹੀਆਂ ਛਾਉਣੀਆਂ, ਚਲਦੇ ਵਹੀਰਾਂ ਤੇ ਉਨ੍ਹਾਂ ਦੇ ਗੜਗੱਜ ਬੋਲਿਆਂ ਨੇ 18ਵੀਂ 
ਸਦੀ ਦੇ ਖਾਲਸਾਈ ਸਭਿਆਚਾਰ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਇਸ ਪ੍ਰਸੈਗ ਵਿਚ 
ਨਿਹੰਗਾਂ ਦੀਆਂ ਜਥੇਬੋਦੀਆਂ ਅਜ ਵੀ ਆਪਣੀਆਂ ਆਦਰਸ਼ ਪ੍ਰੰਪਰਾਵਾਂ, ਜੋਗੀ ਕਰਤਬਾਂ 

152/ ਹਸਦਿਆਂ ਦੇ ਘਰ ਵਸਦੇ 


ਤੇ ਆਪਣੇ ਵਿਲੱਖਣ ਖੁਸ਼ਰੋਗ ਜੀਵਨ ਨੂੰ ਵਿਸਾਖੀ, ਮਾਘੀ, ਹੋਲੇ-ਮੁਹੱਲੇ ਤੇ ਨਾਂਦੇੜ 
ਸਾਹਿਬ ਦੇ ਦੁਸਹਿਰੇ ਤੇ ਔਮਿਤਸਰ ਦੀ ਦਿਵਾਲੀ ਜਿਹੇ ਜੋੜ-ਮੇਲਿਆਂ 'ਤੇ ਦਿ੍‌ਸ਼ਟਮਾਨ 
ਕਰਦੀਆਂ ਹਨ। 

ਨਿਹੰਗ ਸਿੰਘਾਂ ਦੀ ਛਾਉਣੀਆਂ ਵਿਚ ਇਨ੍ਹਾਂ ਦੇ ਚੜ੍ਹ ਦੀ ਕਲਾ ਵਾਲੇ ਗੜਗੱਜ ਬੋਲੇ 
ਗੁੰਜਦੇ ਹਨ। ਇਹ ਸ਼ਸਤਰਾਂ ਸਮੇਤ ਸਨਦਬੱਧ ਖਾਲਸੇ ਦੇ ਲਿਬਾਸ ਨੂੰ “ਨਿਹੈਗ ਬਾਣਾ” 
ਦੀਆਂ ਬਰਕਤਾਂ ਵਾਸਤੇ ਇਨ੍ਹਾਂ ਦੇ ਸ਼ੁਕਰਾਨੇ ਦਾ ਪ੍ਰਤੀਕ ਹੈ। ਇਸ ਤਰ੍ਹਾਂ ਹੀ ਫਿਰ ਲੰਗਰ ਦੇ 
ਮੁੱਕ ਜਾਣ 'ਤੇ ਲੰਗਰ ਮਸਤਾਨਾ ਹੋਇਆ ਦੱਸਣਾ, ਫਟੇ ਕੱਪੜੇ ਨੂੰ ਬਿਰਧ ਚੋਲ੍ਹਾ ਦੱਸਣਾ 
ਜਾਂ ਕੌਮ ਦੇ ਸਮਾਪਨ 'ਤੇ ਫਤਹਿ ਹੋ ਜਾਣਾ ਕਹਿਣ ਜਿਹੇ ਬੋਲੇ ਇਨਾਂ ਦੇ ਸਬਰ-ਸੈਤੋਖ ਤੇ 
ਚੜ੍ਹਦੀ ਕਲਾ ਦੇ ਜਾਮਨ ਹਨ। ਥੋੜੇ ਨੂੰ ਸਵਾਇਆ ਤੇ ਇਕ ਬੰਦੇ ਨੂੰ ਸਵਾ ਲੱਖ ਫੌਜ 
ਅਨੂਹੰ ਨੂੰ ਸੁਰਮਾ, ਟੁੰਡੇ ਨੂੰ ਟੁੰਡੀਲਾਟ ਜਾਂ ਲੱਖ ਬਾਹਾਂ ਕਹਿਣਾ ਜਾਂ ਭੁੱਖੇ ਰਹਿ ਜਾਣ 'ਤੇ 
ਆਪਣੇ ਆਪ ਨੂੰ ਸੱਕ-ਮਾਂਜ ਹੋਇਆ ਦੱਸਣਾ ਇਨ੍ਹਾਂ ਦੇ ਬਿਨੌਦੀ ਸੁਭਾਅ ਤੇ ਚੜ੍ਹਦੀ 
ਕਲਾ ਦੇ ਲਖਾਇਕ ਹਨ। 

ਇਹ ਸੱਖ-ਨਿਧਾਨ ਤਿਆਰ ਕਰਨ ਭਾਵ ਸੁੱਖਾ ਰਗੜਨ ਵਾਸਤੇ ਅੰਠ ਤੋਂ ਦਸ ਫੁੱਟ 
ਉੱਚੇ ਘੋਟਣੇ ਛੱਤ ਨਾਲ ਬੰਨ੍ਹੇ ਹੈਦੇ ਹਨ ਤੇ ਤਿੰਨ-ਚਾਰ ਸਿੰਘ ਸੁੱਖ-ਨਿਧਾਨ ਦੀ ਦੇਗ 
ਤਿਆਰ ਕਰਦੇ ਹਨ। ਫਿਰ ਇਹ ਆਪਣੇ ਤੋਂ ਇਲਾਵਾ ਆਪਣੇ ਘੋੜਿਆਂ ਤੇ ਆਉਣ ਵਾਲੀ 
ਸੈਗਤ ਨੂੰ ਦੇਗਾਂ ਛਕਾਉਣ ਲਈ ਪ੍ਰਸਿੱਧ ਹਨ। ਇਨ੍ਹਾਂ ਨੇ ਜਦੋਂ ਸੁਖ-ਨਿਧਾਨ ਦੀ ਦੇਗ ਛਕੀ 
ਹੋਵੇ ਤਾਂ ਇਨ੍ਹਾਂ ਨੂੰ ਹਾਥੀ ਵੀ ਕੱਟਾ ਹੀ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਹੀ ਇਹ ਬੱਕਰੀ ਨੂੰ 
ਅਕਾਸ਼ਪਰੀ, ਭੇਡ ਨੂੰ ਭਾਗਭਰੀ, ਕੁੱਕੜ ਨੂੰ ਕਾਜ਼ੀ, ਅਫੀਮ ਨੂੰ ਮੁਲਤਾਨੀ ਬੇਗਮ, ਘੰਗਰੇ ਨੂੰ 
ਧੁੜਕੋਟ, ਪਜਾਮੇ ਨੂੰ ਦੋਸਾਂਗਾ, ਸਲਵਾਰ ਨੂੰ ਦੋਬਰਜੀ, ਅੰਡਰਵੀਅਰ ਨੂੰ ਖਿਸਕੂ ਲੰਗੋਟਾ ਤੇ 
ਰਜ਼ਾਈ ਨੂੰ ਅਫਲਾਤੂਨੀ ਅਤੇ ਗਦੇਲੇ-ਤਲਾਈ ਨੂੰ ਸੁਖਦਾਈ ਕਹਿੰਦੇ ਹਨ। 

ਨਿਹੈਗ ਸਿੰਘਾਂ ਦੇ ਗੜਗੱਜ ਬੋਲਿਆਂ ਵਿਚ ਘਿਓ ਨੂੰ ਤਿਰਪਰਾ, ਸੂਈ ਨੂੰ ਚਲਾਕਣ, 
ਬੰਹਕਰ ਨੂੰ ਸੇਵਾਦਾਰਨੀ, ਸ਼ੱਕਰ ਨੂੰ ਸਿਰਖਿਡੀ, ਗੁੜ ਨੂੰ ਸਿਰਜੋੜ, ਲੂਣ ਨੂੰ ਸੱਬਰਸ ਤੇ 
ਰੀਢੇ ਨੂੰ ਰੁਪਾ ਕਹਿੰਦੇ ਹਨ। ਇਉਂ ਹੀ ਇੰਜਣ ਨੂੰ ਤੇਜਾ ਸਿੰਘ, ਰੇਲ ਗੱਡੀ ਨੂੰ ਭੂਤਨੀ, ਕਾਰ 
ਨੂੰ ਸਾਬਣਦਾਨੀ, ਬੱਸ ਨੂੰ ਨੱਕ ਵੱਢੀ, ਚਾਨਣ ਨੂੰ ਪ੍ਰਕਾਸ਼ਾ ਸਿੰਘ, ਬਿਜਲੀ ਨੂੰ ਪ੍ਰਕਾਸ਼ 
ਕੌਰ, ਕਮਜ਼ੋਰ ਜਥੇ ਨੂੰ ਡੁਰਲੀ ਜਥਾ ਜਿਹੇ ਸਾਰੇ ਬੋਲੇ ਇਨ੍ਹਾਂ ਦੇ ਰੋਜ਼ਮਰਾ ਦੇ ਸ਼ਬਦ ਹਨ। 

ਨਿਹੰਗਾਂ ਦੀਆਂ ਛਾਉਣੀਆਂ ਵਿਚ ਇਨ੍ਹਾਂ ਦੇ ਸੁਕਣੇ ਪਾਏ ਦੁਮਾਲੇ ਭਾਵ ਪੱਗਾਂ, 
ਚੌਲੇ ਤੇ ਕਛਹਿਰੇ ਦੂਰੋਂ ਸੈਂਕੜੇ ਹੀ ਤੰਬੂਆਂ ਦਾ ਭੁਲੇਖਾ ਪਾਉਂਦੇ ਹਨ। ਇਹ ਕਛਹਿਰੇ 
ਬਦਲਣ ਨੂੰ ਵੀ ਛਾਉਣੀਆਂ ਬਦਲਣਾਂ ਕਹਿੰਦੇ ਹਨ। ਇਉਂ ਹੀ ਜੇ ਕੋਈ ਨਿਹੰਗ ਸਿੰਘਾਂ ਨੂੰ 


153/ ਹਸਦਿਆਂ ਦੇ ਘਰ ਵਸਦੇ 


ਕਹੇ ਕਿ ਸੰ ਜਾਉ ਤਾਂ ਅਗੋਂ ਇਹ ਕਹਿੰਦੇ ਹਨ ਕਿ 'ਸੰਦੀਆਂ ਸੁਸਰੀਆਂ ਹਨ ਤੇ ਪੈਂਦੀਆਂ 
ਜੁੰਆਂ ਹਨ”; ਇਸ ਵਾਸਤੇ ਨਿਹੈਗ ਸਿੰਘ ਤਾਂ ਅੜਿੰਗ-ਬੜਿੰਗ` ਹੋਣਗੇ। 

ਸ਼ਾਲਾ ! ਨਿਹੈਗ ਸਿੰਘ ਪੈਜਾਬੀਆਂ ਦੀ ਹੱਸਣ-ਖੋਡਣ ਦੀ ਅਜ਼ੀਮ ਵਿਰਾਸਤ ਨੂੰ ਇਸ 
ਤਰ੍ਹਾਂ ਹੀ ਸੀਨਾ-ਬ-ਸੀਨਾ ਅੱਗੇ ਤੋਰੀ ਰੱਖਣ। ਖ਼ੈਰ! ਇਨ੍ਹਾਂ ਬਾਰੇ ਇਹ ਵੀ ਮੋਨੀ-ਪ੍ਰਮੇਨੀ 
ਧਾਰਨਾ ਹੈ ਕਿ ਇਹ ਕਿਸੇ ਕੁਰਹਿਤੀਏ ਤੋਂ ਬਿਨਾਂ ਆਪਣੇ ਮਨ ਵਿਚ ਹੋਰ ਕਿਸੇ ਬਾਰੇ ਕੋਈ 
ਵੈਰ-ਵਿਰੋਧ ਨਹੀਂ ਰਖਦੇ। ਕਿਸੇ ਵੀ ਇਤਿਹਾਸਕ ਤੇ ਧਾਰਮਿਕ ਸਥਾਨ ਦੇ ਨਾਮ ਨਾਲ 
ਨਿਹੈਗ ਸਿੰਘ “ਸਾਹਿਬ” ਸ਼ਬਦ ਜ਼ਰੁਰ ਲਾਉਂਦੇ ਹਨ। ਮਿਸਾਲ ਵਜੋਂ ਇਹ ਅਨੰਦਪੁਰ ਸਾਹਿਬ, 
ਅਮ੍ਰਿਤਸਰ ਸਾਹਿਬ ਤੇ ਮੁਕਤਸਰ ਸਾਹਿਬ ਹੀ ਬੋਲਦੇ ਹਨ। ਇਸ ਪੁਰਥਾਇ ਇਕ ਵਾਰ 
ਨਿਹੈਗ ਸਿੰਘ ਬੱਸ ਵਿਚ ਸਫ਼ਰ ਕਰ ਰਿਹਾ ਸੀ ਤਾਂ ਇਕ ਸਵਾਰੀ ਨੇ ਕੰਡਕਟਰ ਨੂੰ ਕਿਹਾ 
ਕਿ ਮੈਨੂੰ ਅਨੰਦਪੁਰ ਦੀ ਟਿਕਟ ਕੱਟ ਦੇ। ਉਸ ਸਵਾਰੀ ਦੇ ਨਾਲ ਬੈਠੇ ਨਿਹੰਗ ਸਿੰਘ ਨੇ 
ਇਤਰਾਜ਼ ਵਜੋਂ ਉਸ ਦੇ ਲਫੇੜਾ ਮਾਰਿਆ ਕਿ ਉਸ ਨੇ ਅਨੰਦਪੁਰ ਸਾਹਿਬ ਕਿਉ ਨਹੀਂ 
ਕਿਹਾ। ਅੰਗੇ ਦੂਜੀ ਸਵਾਰੀ ਨੇ ਵੀ ਡਰਦੇ-ਡਰਦੇ ਨੇ ਕਿਹਾ ਕਿ ਮੈਨੂੰ ਮੋਰਿਡਾ ਸਾਹਿਬ ਦੀ 
ਟਿਕਟ ਦੇ ਦਿਉ। ਨਿਹੰਗ ਨੇ ਉਸ ਨੂੰ ਵੀ ਸੋਧਾ ਲਾ ਦਿੱਤਾ ਕਿ ਮੋਰਿੰਡਾ ਨੂੰ ਮੋਰਿੰਡਾ ਸਾਹਿਬ 
ਕਿਉਂ ਕਿਹਾ ਹੈ। ਖ਼ੈਰ! ਤੀਜੀ ਸਵਾਰੀ ਤੋਂ ਜਦੋਂ ਕੰਡਕਟਰ ਨੇ ਪੁੱਛਿਆ ਕਿ ਭਾਈ ਤੂੰ ਕਿਥੇ 
ਜਾਣਾ ਹੈ? ਤਾਂ ਉਹ ਕਹਿਣ ਲੱਗਾ ਕਿ ਜਾਣਾ ਤਾਂ ਮੈਂ ਕਿਤੇ ਵੀ ਹੋਵੇ, ਪਰ ਮੈਨੂੰ ਟਿਕਟ 
ਜਿਥੇ ਸਿੰਘ ਸਾਹਿਬ ਜਾਣਗੇ; ਉਥੋਂ ਦੀ ਹੀ ਦੇ ਦਿਉ। 

ਨਿਹੰਗਾਂ ਦੀ ਸਦਾ ਤਤਪਰਤਾ ਸਬੈਧੀ ਦਸਦੇ ਹਨ ਕਿ ਕੋਈ ਨਿਹੈਗ ਸਿੰਘ ਦਾਤਣ 
ਤੌੜਣ ਲਈ ਕਿੰਕਰ 'ਤੇ ਸਣੇ ਜੁੱਤੀ ਚੜ੍ਹਿਆ ਹੋਇਆ ਸੀ। ਕਿਸੇ ਨੇ ਪੁੱਛਿਆ ਕਿ ਨਿਹੰਗ 
ਸਿੰਘ ਜੀ ਜੋੜੇ ਤਾਂ ਥੱਲੇ ਲਾਹ ਦਿੰਦੇ। ਅਗੋਂ ਨਿਹੰਗ ਨੇ ਤੁਰਤ ਜਵਾਬ ਦਿੱਤਾ ਕਿ ਜੇ 
ਅਕਾਲਿ ਪੁਰਖ ਦਾ ਧੁਰੋਂ ਬੁਲਾਵਾ ਆ ਗਿਆ ਤਾਂ ਕੀ ਫਿਰ ਮੈਂ ਜੁੱਤੀ ਪਾਉਣ ਲਈ ਥੱਲੇਂ 
ਉਤਰੂੰਗਾ? 

ਇਸ ਤਰ੍ਹਾਂ ਹੀ ਨਿਹੰਗ ਸਿੰਘਾਂ ਬਾਰੇ ਇਕ ਹਾਸਰਸੀ ਪ੍ਰਸੈਗ ਹੈ, ਜੋ ਕਿ ਭਾਵੇਂ ਬਿਲਕੁਲ 
ਗਲਤ ਹੈ, ਪਰ ਫਿਰ ਵੀ ਇਹ ਨਿਹੰਗ ਸਿੰਘਾਂ ਦੇ ਬਿਨੌਦੀ ਤੇ ਬੇਪ੍ਰਵਾਹ ਸੁਭਾਅ ਦੇ ਸਬੈਧ 
ਵਿਚ ਚਲਦਾ ਆ ਰਿਹਾ ਹੈ। ਕਹਿੰਦੇ ਹਨ ਕਿ ਇਕ ਵਾਰੀ ਨਿਹੰਗ ਸਿੰਘਾਂ ਨੇ ਭੁਝੰਗੀਆਂ 
ਵਾਸਤੇ ਸੁਖ-ਨਿਧਾਨ ਦਾ ਬਾਟਾ ਤਿਆਰ ਕੀਤਾ। ਇੰਨੇ ਨੂੰ ਇਕ ਬੋਤੀ ਕੌਧੋਲੀ ਦੇ ਉਤੋਂ 
ਦੀ ਸਾਰਾ ਬਾਟਾ ਛਕ ਗਈ। ਇਸ 'ਤੇ ਨਿਹੰਗ ਉੱਸ ਨੂੰ ਕੁੱਟਣ ਲੱਗੇ। ਉਧਰੋਂ ਲੰਘਦੇ ਕਿਸੇ 
ਬੈਦੇ ਨੇ ਉਨ੍ਹਾਂ ਨੂੰ ਪੁੱਛਿਆ ਕਿ ਭਾਈ ਇਸ ਗਰੀਬ ਜਾਨਵਰ ਨੂੰ ਕਿਉਂ' ਕੁੱਟ ਰਹੇ ਹੋ। 

ਨਿਹੰਗ ਸਿੰਘ ਉਸ ਨੂੰ ਕਹਿਣ ਲੱਗੇ ਕਿ ਉਹ ਉਨ੍ਹਾਂ ਦੇ ਨਿੱਜੀ ਮਸਲੇ ਵਿਚ ਦਖਲ 
ਨਾ ਦੇਵੇ ਕਿਉਂਕਿ ਬੋਤੀ ਨੇ ਸੁਖ-ਨਿਧਾਨ ਤਾਂ ਛਕ ਲਿਆ ਹੈ, ਪਰ ਸਾਡੀ ਤਾਬਿਆ ਵਿਚ 
ਚਲਣ ਤੋਂ ਨਾਂਹ-ਨੱਕਰ ਕਰ ਰਹੀ ਹੈ। ਇਉਂ ਹੀ ਇਨ੍ਹਾਂ ਦਾ ਜਿਹੜਾ ਸਿੰਘ ਇਨ੍ਹਾਂ ਦੀ 


154/ ਹਸਦਿਆਂ ਦੇ ਘਰ ਵਸਦੇ 


ਮਰਿਯਾਦਾ ਦੀ ਪਾਲਣਾ ਨਹੀਂ ਕਰਦਾ, ਉਸ ਨੂੰ ਸਜ਼ਾ ਦੇਣ ਵਜੋਂ ਇਹ ਖੜਾ ਕਰਕੇ ਉਸ 
ਦੇ ਆਸੇ-ਪਾਸੇ ਲੱਕੜਾਂ ਗੱਡ ਦਿੰਦੇ ਹਨ ਤਾਂ ਕਿ ਉਹ ਬੈਠ ਨਾ ਸਕੇ। ਅਜਿਹੀ ਸਜ਼ਾ ਨੂੰ 
ਇਹ “ਕਾਠ ਲਾਉਣਾ” ਕਹਿੰਦੇ ਹਨ। 

ਇਸ ਦੇ ਨਾਲ ਹੀ ਜ਼ਿਕਰਯੋਗ ਹੈ ਕਿ ਨਿਹੰਗ ਸਿੰਘਾਂ 'ਤੇ ਅਜ ਤਕ ਵਾਹਿਗੁਰੁ ਦੀ 
ਕ੍ਰਿਪਾ ਰਹੀ ਹੈ ਕਿ ਭਾਵੇਂ ਇਹ ਕਿੰਨੀ ਵੀ ਤੌਗੀ-ਤੁਰਸ਼ੀ ਕੱਟ ਰਹੇ ਹੋਣ, ਪਰ ਇਹ ਕਿਸੇ ਦੇ 
ਅੰਗੇ ਹੱਥ ਨਹੀਂ ਫੈਲਾਉਂਦੇ। ਕੁਝ ਸਮਾਂ ਪਹਿਲਾਂ ਤਕ ਨਿਹੰਗ ਸਿੰਘਾਂ ਦੇ ਚਲਦੇ ਵਹੀਰ 
ਲੌਕਾਂ ਦੇ ਖੇਤਾਂ ਵਿਚੋਂ ਆਪਣੀ ਮਨਮਰਜ਼ੀ ਨਾਲ ਆਪਣੇ ਘੋੜਿਆਂ ਤੇ ਗਾਵਾਂ-ਮੱਝਾਂ ਲਈ 
ਚਾਰਾ-ਪੱਠਾ ਵੱਢਦੇ ਰਹੇ ਹਨ। ਲੋਕ ਵੀ ਸ਼ਰਧਾ ਸਹਿਤ ਨਿਹੈਗ ਸਿੰਘਾਂ ਨੂੰ ਸਮਾਜ ਦੇ 
ਰਖਵਾਲੇ ਸਮਝਦੇ ਸਨ ਅਤੇ ਖਾਸ ਕਰਕੇ ਕਿਰਸਾਣ ਲੌਕ ਇਨ੍ਹਾਂ ਰੱਬ ਦੇ ਭੇਜੇ ਹੋਏ ਰਾਖਿਆਂ 
ਦਾ ਆਪਣੀ ਫਸਲ ਤੇ ਦਾਣੇ-ਪੱਠੇ ਵਿਚ ਹੱਕ ਸਮਝਦੇ ਸਨ। ਇਸ ਪੁਥਾਇ ਹੀ ਇਕ 
ਪ੍ਰਸੰਗ ਪ੍ਰਚੱਲਿਤ ਹੈ ਕਿ ਇਕ ਨਿਹੰਗ ਨੂੰ ਚਾਹ ਦੀ ਤਲਬ ਲੱਗੀ ਤਾਂ ਉਸ ਨੇ ਤੁਰੇ ਜਾਂਦੇ 
ਕਿਸੇ ਬੰਦੇ ਨੂੰ ਚਾਹ ਪੀਣ ਲਈ ਇਕ ਰਪਈਆ ਦੇਣ ਦਾ ਹੁਕਮ ਚਾੜ੍ਹ ਦਿੱਤਾ। ਉਸ ਬੈਦੇ ਨੇ 
ਉਸ ਸਿੰਘ ਨੂੰ ਹੱਥ ਵਿਚ ਰਪਈਆ ਫੜਾਉਣਾ ਚਾਹਿਆ ਤਾਂ ਉਹ ਉਸ ਦੇ ਗਲ ਪੈ ਗਿਆ 
ਕਿ ਰਪਈਆ ਥੱਲੇ ਰੱਖ ਦੇਹ ਕਿਉਂਕਿ ਨਿਹੰਗ ਸਿੰਘ ਕਦੇ ਮੋਗਦੇ ਨਹੀਂ; ਸਗੋਂ ਮੋਦਾਨ ਲੜ ਕੇ 
ਮਾਇਆ ਜਿੱਤਦੇ ਹਨ। 
ਸੈਨਿਕਾਂ ਦੇ ਹਾਸਰਸੀ ਸ਼ਗੂਫ਼ੇ :- 

ਫੌਜੀ ਵੀ ਪਹਿਲਵਾਨਾਂ ਤੇ ਖਿਡਾਰੀਆਂ ਵਾਂਰੁੰ ਆਮ ਆਦਮੀ ਨਾਲੋਂ ਸਰੀਰਕ ਤੱਰ 'ਤੇ 
ਤਕੜੇ ਤੇ ਵਧ ਸ਼ੋਹਰਤ-ਯਾਫ਼ਤਾ ਹੈਦੇ ਹਨ। ਪਰ ਇਨ੍ਹਾਂ ਪ੍ਰਤੀ ਆਮ ਲੋਕਾਂ ਦੀ ਮਨੋਵਰਿਤੀ 
ਅਜਿਹੀ ਹੈਦੀ ਹੈ ਕਿ ਆਪਣੇ ਨਾਲੋਂ ਬਿਹਤਰ ਬੰਦਿਆਂ ਸਬੈਧੀ ਉਹ ਬੇਮਤਲਬ ਜਿਹੀ 
ਈਰਖਾ ਰੱਖਦੇ ਹਨ। ਇਸ ਵਾਸਤੇ ਕਿਉਂਕਿ ਅਸੀਂ ਉਨ੍ਹਾਂ ਦਾ ਸਰੀਰਕ ਪੱਖੋਂ ਕੁੱਝ ਵਿਗਾੜ 
ਤਾਂ ਨਹੀਂ ਸਕਦੇ, ਪਰ ਉਨ੍ਹਾਂ ਦੀ ਪਿੱਠ ਪਿੱਛੇ ਉਨ੍ਹਾਂ ਨੂੰ ਹਾਸੇ-ਮਖੰਲ ਦਾ ਕੇਂਦਰ ਜ਼ਰੂਰ 
ਬਣਾ ਲੈਂਦੇ ਹਾਂ। ਸਾਨੂੰ ਅਮੁਮਨ ਹੀ ਪਤਾ ਹੁੰਦਾ ਹੈ ਕਿ ਅਸੀਂ ਨਾ ਤਾਂ ਫੌਜ ਵਿਚ ਜਾਣ 
ਜੋਗੀ ਕਾਬਲੀਅਤ ਜਾਂ ਸਮਰਥਾ ਰੱਖਦੇ ਹਾਂ ਤੇ ਨਾ ਹੀ ਫੌਜੀ ਜੀਵਨ ਦੇ ਅਨੁਸ਼ਾਸਨ ਤੇ ਦੇ 
ਸ਼ ਪ੍ਰਤੀ ਆਸ਼ੇ-ਮਨਸ਼ੇ ਦੀ ਕੋਈ ਰੀਸ ਹੀ ਕਰ ਸਕਦੇ ਹਾਂ। ਇਸ ਲਈ ਸਾਡੇ ਸਮਾਜ ਵਿਚ 
ਫੌਜੀਆਂ ਬਾਰੇ ਵੀ ਬਹੁਤ ਹਾਸੇ-ਮਖੰੌਲ ਬਣੇ ਹੋਏ ਹਨ। 

ਸੈਨਿਕਾਂ ਦੀ ਜੀਵਨ ਸ਼ੈਲੀ ਹੀ ਇਸ ਤਰ੍ਹਾਂ ਦੀ ਹੈਦੀ ਹੈ ਕਿ ਸ਼ੁਰੁ ਤੋਂ ਇਨ੍ਹਾਂ ਵਿਚ 
ਮਾਨਸਿਕ ਤੌਰ 'ਤੇ ਦੇਸ਼ ਭਗਤੀ, ਦੇਸ਼ ਪ੍ਰਮ, ਤਿਆਗ ਤੇ ਅਨੁਸ਼ਾਸਨ ਦਾ ਜਜ਼ਬਾ ਭਰਿਆ 
ਜਾਂਦਾ ਹੈ। ਇਹ ਆਪਣੇ ਦੇਸ਼ ਤੇ ਕੰਮ ਤੋਂ ਆਪਣੇ ਆਪ ਨੂੰ ਹਰ ਵਕਤ ਵਾਰਨ ਲਈ 
ਤਤਪਰ ਰਹਿੰਦੇ ਹਨ। ਇਨ੍ਹਾਂ ਵਿਚ ਤਿਆਗ ਭਾਵਨਾ ਦੇ ਕਾਰਨ “ਆਇਆ ਤਲੀ ਮੇਂ 


155/ ਹਸਦਿਆਂ ਦੇ ਘਰ ਵਸਦੇ 


ਖਾਇਆ ਗਲੀ ਮੇਂ” ਵਾਲੀ ਬਿਰਤੀ ਹੈੰਦੀ ਹੈ। ਬਿਲਾ-ਸ਼ਭਾ ਸਾਡੀ ਥਲ ਸੈਨਾ, ਜਲ ਸੈਨਾ 
ਤੇ ਹਵਾਈ ਸੈਨਾ ਦੇ ਲੋਕ ਆਮ ਤੌਰ 'ਤੇ ਸਾਡੇ ਸਮਾਜ ਦੇ ਆਮ ਲੋਕਾਂ ਵਾਂਰ੍ਹੀ ਧਨ ਦੇ 
ਪੁਜਾਰੀ ਨਹੀਂ ਹੈਦੇ। ਇਸ ਵਾਸਤੇ ਇਹ ਸਾਡੇ ਆਮ ਸਮਾਜ ਦੇ ਅਵਾਮ ਤੇ ਖਾਸ ਕਰਕੇ 
ਸਿਵਲ ਸਰਵਿਸਿਜ਼ ਦੇ ਅਧਿਕਾਰੀਆਂ ਵਾਂਗੂ ਧਨ ਪਦਾਰਥਾਂ ਦੇ ਐਬਾਰ ਨਹੀਂ ਜੋੜਦੇ। 
ਕੁਲ ਮਿਲਾ ਕੇ ਇਨ੍ਹਾਂ ਸਾਰੇ ਸੈਨਿਕਾਂ ਦੀ ਜੀਵਨ ਸ਼ੈਲੀ ਅਗਰੇਜ਼ੀ ਦੇ ਇਕ ਮੁਹਾਵਰੇ “ਵਰਕ 
ਲਾਈਕ ਡੰਕੀ ਐਂਡ ਇਜੁਆਏ ਲਾਈਕ ਧ੍ਰਿਸ' ਭਾਵ ਗਧੇ ਵਾਂਰ੍ਹੀ ਕੌਮ ਕਰੋ ਤੇ ਰਾਜਕੁਮਾਰਾਂ 
ਵਾਂਰੂੰ ਜੀਵਨ ਦਾ ਅਨੰਦ ਮਾਣੋਂ। 

ਇਸ ਤਰ੍ਹਾਂ ਹੀ ਏਅਰ ਫੋਰਸ ਵਾਲੇ ਤਾਂ ਹੋਰ ਵੀ ਵਰਤਮਾਨ ਵਿਚ ਜਿਉਣ ਤੇ ਅਨੰਦ- 
ਮਗਲ ਰਹਿਣ ਨੂੰ ਤਰਜੀਹ ਦਿੰਦੇ ਹਨ। ਇਨ੍ਹਾਂ ਦੀ ਜੀਵਨ ਸ਼ੈਲੀ ਕੁਝ ਪੈਛੀਆਂ ਵਰਗੀ 
ਹੁੰਦੀ ਹੈ ਕਿ ਜੋ ਸੱਤ ਅਕਾਸ਼ਾਂ ਵਿਚ ਤਾਂ ਉਡਾਰੀਆਂ ਭਰਦੇ ਹਨ, ਪਰ ਆਪਣਾ ਪੱਕਾ ਘਰ 
ਨਹੀਂ ਬਣਾਉਂਦੇ। ਏਅਰ ਫੌਰਸ ਦਾ ਫ਼ਲਸਫ਼ਾ ਫਲਾਈ ਲਾਈਕ ਬਰਡਜ਼ ਹੂ ਨੌਜ਼ ਨੰਟ 
ਅਬਾਊਂਟ ਟੁਮਾਰੋ” ਭਾਵ ਪੰਛੀਆਂ ਵਾਂਗ ਉਡੋ ਜੋ ਆਉਣ ਵਾਲੇ ਕੱਲ੍ਹ ਦੀ ਫਿਕਰ ਨਹੀਂ 
ਕਰਦੇ। ਇਸ ਲਈ ਹਵਾਈ ਸੈਨਾ ਵਾਲੇ “ਹਰ ਦਿਨ ਨੂੰ ਇਕ ਨਵੀਂ ਜੋਗ” ਸਮਝਦੇ ਹਨ। 
ਇਸ ਕਰਕੇ ਇਹ ਜ਼ਿੰਦਗੀ ਵਿਚ ਵਧੀਆ ਰਹਿਣ-ਸਹਿਣ, ਖਾਣ-ਪੀਣ ਤੇ ਹਾਸੇ-ਮਖੱਲਾਂ 
ਨੂੰ ਸਭ ਤੋਂ ਵੱਧ ਅਹਿਮੀਅਤ ਦਿੰਦੇ ਹਨ। 
ਹਨ ਕਿ ਕਿਹਾ ਜਾ ਸਕਦਾ ਹੈ ਕਿ ਫੌਜੀ ਅਫ਼ਸਰਾਂ ਤੇ ਸੈਨਿਕਾਂ ਦੀ ਗੱਲਬਾਤ ਵਿਚ ਬੇਅਤ 
ਹਾਸੇ ਦੇ ਸ਼ਗੂਫ਼ੇ ਤੇ ਮਸ਼ਗੂਲੇ ਹੁੰਦੇ ਹਨ। 

ਇਸ ਸਬੋਧ ਵਿਚ ਜੇ ਗੱਲ ਕਰੀਏ ਤਾਂ ਏਅਰ ਫੋਰਸ ਵਿਚ ਖਾਸ ਕਰਕੇ ਜੱਟ ਪਾਇਲਟ 
ਤਾਂ ਮਾਨਸਿਕ ਤੌਰ 'ਤੇ ਹਵਾਈ ਜਹਾਜ਼ ਨੂੰ ਵੀ ਗੱਡਾ ਹੀ ਸਮਝਦੇ ਹਨ। ਇਸ ਪ੍ਰਸੈਗ ਵਿਚ 
ਮੈਨੂੰ ਇਕ ਘਟਨਾ ਯਾਦ ਹੈ ਕਿ 1988-89 ਦੇ ਕਰੀਬ ਮੈਂ ਪੱਡੂ ਵਿਕਾਸ ਦੀ ਟੇਨਿੰਗ ਲਈ 
ਹੈਦਰਾਬਾਦ ਗਿਆ ਸੀ। ਉਦੋਂ ਕੁ ਜਿਹੇ ਹੀ ਮੁਰਾਰਜੀ ਦੇਸਾਈ ਇਕ ਜਹਾਜ਼ ਦੇ ਹਾਦਸੇ 
ਵਿਚ ਵਾਲ-ਵਾਲ ਬਚੇ ਸਨ। ਜਦੋਂ ਮੈਂ ਦਿੱਲੀ ਤੋਂ ਹਵਾਈ ਜਹਾਜ਼ `ਤੇ ਚੜ੍ਹਿਆ ਤਾਂ 
ਕਾਕਪਿਟ ਵਲੋਂ ਆਪਣੇ ਵੱਲ ਆਉਂਦੇ ਇਕ ਸਰਦਾਰ ਪਾਇਲਟ ਨੂੰ ਵੇਖਿਆ। ਉਸ ਨੇ 
ਆਉਂਦੇ ਹੀ ਮੈਨੂੰ ਸਤਿ ਸੀ ਅਕਾਲ ਬੁਲਾ ਕੇ ਕਿਹਾ ਕਿ ਬਾਈ ਜੀ ਕੀ ਸੋਚ ਰਹੇ ਹੋਂ; ਤੁਸੀਂ 
ਸੀਟ ਕਿਉਂ ਨਹੀਂ ਲੈਂਦੇ? ਉਸ ਵਲੋਂ ਬਾਈ ਜੀ ਕਹਿਣ 'ਤੇ ਮੈਂ ਸਮਝ ਗਿਆ ਕਿ ਇਹ ਵੀ 
ਮਾਲਵੇ ਦਾ ਹੀ ਹੈ। 

ਮੈਂ ਵੀ ਉਸ ਨੂੰ ਸਿੱਖ ਭਰਾ ਹੋਣ ਦੇ ਨਾਤੇ ਮਖੌਲ ਜਿਹੇ ਨਾਲ ਪੁੱਛਿਆ ਕਿ ਬਾਈ ਜੀ ਤੁਸੀਂ 
ਜਹਾਜ਼ ਦਾ ਤੇਲ-ਪਾਣੀ ਤਾਂ ਚੈੱਕ ਕਰ ਲਿਆ ਹੈ ਕਿ ਨਹੀਂ? ਕਿਤੇ ਪੰਜਾਬ ਰੋਡਵੇਜ਼ ਦੀਆਂ 
ਬੱਸਾਂ ਵਾਂਰੁ ਧੱਕਾ ਹੀ ਨਾ ਲਵਾਉਂਦੇ ਰਿਹੋ। ਅੰਗੋਂ ਉਹ ਵੀ ਉਨ੍ਹਾਂ ਜੱਟ ਪਾਇਲਟਾਂ ਵਿਚੋਂ 


156/ ਹਸਦਿਆਂ ਦੇ ਘਰ ਵਸਦੇ 


ਸੀ ਕਿ ਜੋ ਮਖੰਲਬਾਜ਼ੀ ਵਿਚ ਜਹਾਜ਼ ਨੂੰ ਵੀ ਗੱਡਾ ਹੀ ਕਹਿੰਦੇ ਹਨ। 

ਮੋਰੀ ਗੱਲ 'ਤੇ ਉਹ ਜਗਰਾਵਾਂ ਵਾਲਾ ਬਾਈ ਅਵਤਾਰ ਸਿੰਘ ਵੀ ਹੱਸ ਪਿਆ ਤੇ 
ਕਹਿਣ ਲੱਗਾ ਕਿ ਇਹ ਤਾਂ ਅਸਮਾਨ ਵਿਚ ਜਾ ਕੇ ਹੀ ਪਤਾ ਲੱਗੂ ਕਿ ਇਹ ਸੰਹਰੀ ਦਾ 
ਕਿਤੇ ਧੱਕਾ ਸਟਾਰਟ ਤਾਂ ਨਹੀਂ। ਮੈਂ ਵੀ ਉਸ ਦੀ ਇਸ ਮਸ਼ਕਰੀ ਤੋਂ ਬਾਅਦ ਬੜੀ ਥੇ 
ਤੱਕਲਫ਼ੀ ਨਾਲ ਉਸ ਨੂੰ ਨੇੜੇ ਹੋ ਕੇ ਪੁੱਛਿਆ ਕਿ ਬਾਈ ਜੀ ਮੈਨੂੰ ਡਰ ਲੱਗਦਾ ਹੈ, ਇਸ ਲਈ 
ਇਹ ਤਾਂ ਦੱਸ ਦਿਉ ਕਿ ਜਦੋਂ ਜਹਾਜ਼ ਅਸਮਾਨ 'ਚ ਜਾਊ ਤਾਂ ਤੁਹਾਡੇ ਕੋਲ ਕੀ ਕੋਈ ਪੌੜੀ 
ਹੁੰਦੀ ਹੈ ਤਾਂ ਕਿ ਕਿਸੇ ਖਤਰੇ ਵੇਲੇ ਧਰਤੀ `ਤੇ ਉਤਰਿਆ ਤਾਂ ਜਾ ਸਕੇ। ਖੋਰ ! ਗੱਲ ਤਾਂ ਦੋਨੋਂ 
ਜੱਟਾਂ ਵਲੋਂ ਪਰਦੇਸ ਵਿਚ ਅਪਣੱਤ ਤੇ ਆਪਸੀ ਲਿਹਾਜ਼ ਵਿਖਾਉਣ ਅਤੇ ਫਿਰ ਹਵਾਈ 
ਜਹਾਜ਼ ਨੂੰ ਗੱਡਾ ਹੀ ਸਮਝਣ ਦੀ ਸੀ। 

ਇਸ ਤਰ੍ਹਾਂ ਹੀ ਜਲ ਸੈਨਾ ਤੇ ਮਰਚੈਂਟ ਨੇਵੀ ਵਾਲੇ ਆਲ ਟਾਈਮ ਅਵੇਅ ਫਰੌਮ 
ਅਰਥ ਐਂਡ ਫਰੀ ਮਾਈਂਡ?” ਵਾਲੇ ਮੈਨੇ ਜਾਂਦੇ ਹਨ। ਇਸ ਦਾ ਭਾਵ ਇਹ ਹੈ ਕਿ ਇਹ ਲੌਕ 
ਡੂੰਘੇ ਸਮੁੰਦਰਾਂ ਦੇ ਤਾਰੂ ਹੋਣ ਕਰਕੇ ਧਰਤੀ ਤੋਂ ਬਹੁਤ ਦੂਰ ਰਹਿੰਦੇ ਹਨ। ਇਸ ਕਰਕੇ 
ਸਮੁੰਦਰੀ ਜਹਾਜ਼ਾਂ ਵਿਚ ਇਨ੍ਹਾਂ ਦਾ ਆਪਣਾ ਹੀ ਕੁਣਬਾ ਤੇ ਆਪਣਾ ਹੀ ਸੈਸਾਰ ਹੰਦਾ ਹੈ। 
ਜਲ ਸੈਨਿਕਾਂ ਦੀਆਂ ਆਪਣੀਆਂ ਹੀ ਉੱਚੀਆਂ ਮਰਿਆਦਾਵਾਂ ਤੇ ਪ੍ਰੰਪਰਾਵਾਂ ਹਨ। ਜਲ 
ਸੈਨਿਕ ਆਪਣੇ ਡੁੱਬਦੇ ਜਹਾਜ਼ ਨੂੰ ਚੁਹਿਆਂ ਵਾਂਰੂ ਛੱਡ ਕੇ ਨਹੀਂ ਭੱਜਦੇ। ਸਗੋਂ ਨੇਵੀ ਦੀ 
ਇਕ ਪੁਰਾਣੀ ਪ੍ਰੰਪਰਾ ਹੈ ਕਿ ਜਲ ਸੈਨਿਕਾਂ ਤੋਂ ਕਮਾਂਡਰ ਤਕ ਆਪਣੇ ਜਹਾਜ਼ ਦੇ ਨਾਲ ਹੀ 
ਡੁੱਬਦੇ ਹਨ। 

ਸਮੁੰਦਰੀ ਸਫ਼ਰਾਂ ਵਿਚ ਰਹਿਣ ਵਾਲੇ ਇਹ ਲੌਕ ਜ਼ਿਆਦਾਤਰ ਅਜ਼ਾਦ ਤੇ ਹਸਮੁਖ 
ਸੁਭਾਅ ਵਾਲੇ ਹੁੰਦੇ ਹਨ। ਸਮੁੰਦਰੀ ਜਹਾਜ਼ 'ਤੇ ਇਨ੍ਹਾਂ ਦੇ 24 ਘੰਟੇ ਹਾਸੇ-ਮਖੱਲਾਂ ਵਿਚ ਹੀ 
ਗੁਜ਼ਰਦੇ ਹਨ। ਇਨ੍ਹਾਂ ਦੇ ਅਨੇਕਾਂ ਹੀ ਮਖੱਲਾਂ ਵਿਚੋਂ ਵੰਨਗੀ ਮਾਤਰ ਇਕ ਮਖੰਲ ਇਹ ਹੈ ਕਿ 
ਕੋਈ ਗੈਜਾ ਬੈਦਾ ਜਹਾਜ਼ ਤੋਂ ਸਮੋਦਰ ਵਿਚ ਡਿੱਗ ਪਿਆ। ਉਸ ਦੇ ਸਾਥੀਆਂ ਨੇ ਤੁਰਤ 
ਉਸ ਨੂੰ ਪਾਣੀ ਵਿਚੋਂ ਕੱਢਣ ਲਈ ਰੱਸਾ-ਪੈੜਾ ਤਿਆਰ ਕੀਤਾ। ਉਧਰ ਜਦੋਂ “ਗੈਜਾ” 
ਪਾਣੀ ਦੇ ਉਛਾਲ ਨਾਲ ਬਾਹਰ ਆਇਆ ਤਾਂ ਉਸ ਨੂੰ ਬਾਹਰ ਕੱਢਣ ਵਾਲੇ ਸੈਨਿਕ ਨੇ 
ਚੱਪੁ ਮਾਰ ਕੇ ਫਿਰ ਡੁਬੋ ਦਿਤਾ ਤੇ ਨਾਲ ਹੀ ਕਿਹਾ ਕਿ 'ਬਲੱਡੀ ਫੁਲ ਕਮ ਦੀ ਰਾਈਟ ਵੇ 
ਅ ਅੱਪ” ਭਾਵ ਉਏ ਬਦਜ਼ਾਤ ਬੰਦੇ ਪਿੱਠ ਉਪਰ ਕਰਕੇ ਆਉਣ ਦੀ ਬਜਾਏ ਸਿਰ ਉੱਤੇ 
ਕਰਕੇ ਬਾਹਰ ਆ। 
ਫੌਜੀਆਂ ਦੇ ਸ਼ੁਗਲ-ਮੁਗਲ :- 

ਖੇਰ! ਗੱਲ ਚਲ ਰਹੀ ਸੀ ਕਿ ਅਸੀਂ ਖੁਦ “ਨਾਚ ਨਾ ਜਾਣੇ ਆਂਗਣ ਟੇਢਾ” ਜਿਹੀ 
ਲਕੋਕਤੀ ਦੇ ਅਨੁਸਾਰ ਈਰਖਾ ਵੱਸ ਆਪਣੀਆਂ ਸਰਹੱਦਾਂ ਦੇ ਰਖਵਾਲੇ ਫੌਜੀਆਂ ਨੂੰ ਵੀ 
ਆਪਣੇ ਹਾਸੇ-ਠੱਠੇ ਦਾ ਨਿਸ਼ਾਨਾ ਬਣਾ ਲੈਂਦੇ ਹਾਂ। ਇਸ ਪ੍ਰਸੈਗ ਵਿਚ ਪੱਡੂ ਸਮਾਜ ਵਿਚ 


157/ ਹਸਦਿਆਂ ਦੇ ਘਰ ਵਸਦੇ 


ਫੌਜੀਆਂ ਦੀ ਪਰੇਡ ਤੇ ਡਰਿਲ ਬਾਰੇ ਅਜੇ ਵੀ ਪ੍ਰਚੱਲਿਤ ਹੈ ਕਿ ਫੌਜੀ ਤਾਂ ਆਪਣੀ 
ਘਰਵਾਲੀ ਤੇ ਆਪਣੇ ਨਿਆਣਿਆਂ ਨੂੰ ਵੀ ਲੈਫਟ-ਰਾਈਟ ਹੀ ਕਰਵਾਉਂਦੇ ਰਹਿੰਦੇ ਹਨ। 
ਸ਼ਾਇਦ ਇਸ ਵਾਸਤੇ ਹੀ 'ਫੰਜੀ ਨੂੰ ਨਾ ਦੇਈਂ ਬਾਬਲਾ; ਜਿਹੜਾ ਸਣੇ ਬੁਟ ਲੱਤ ਮਾਰੇ' 
ਜਿਹੀ ਸਾਡੀ ਇਕ ਲੋਕ ਬੋਲੀ ਵੀ ਹੈ। 

ਫੌਜੀ ਅਨੁਸ਼ਾਸਨ ਦੇ ਇਸ ਪ੍ਰਸੰਗ ਵਿਚ ਕਹਿੰਦੇ ਹਨ ਕਿ ਇਕ ਵਾਰੀ ਇਕ ਫੌਜੀ ਖੂਹ 
ਵਿਚ ਡਿੱਗ ਪਿਆ। ਉਸ ਦੇ ਸਾਥੀਆਂ ਨੇ ਉਸ ਨੂੰ ਰੱਸਾ ਲਮਕਾ ਕੇ ਬਾਹਰ ਕੱਢ ਲਿਆ। 
ਜਦੋਂ ਉਹ ਖੂਹ ਦੀ ਮੌਣ ਦੇ ਨੌੜੇ ਪਹੁੰਚਿਆ ਹੀ ਸੀ ਤਾਂ ਉਸ ਨੇ ਆਪਣੇ ਅਫ਼ਸਰ ਨੂੰ 
ਖਲੋਤਾ ਵੇਖਿਆ। ਇਸ 'ਤੇ ਫੌਜੀ ਨੇ ਸਲੂਟ ਮਾਰਨ ਵਾਸਤੇ ਰੱਸੇ ਨੂੰ ਛੱਡ ਦਿੱਤਾ ਤੇ ਫੇਰ 
ਖੁਹ ਵਿਚ ਜਾ ਡਿੱਗਿਆ। ਜਦੋਂ ਇਹੋ ਭਾਣਾ ਇਕ-ਦੋ ਵਾਰੀ ਹੋਰ ਵਰਤ ਗਿਆ ਤਾਂ ਜਾ ਕੇ 
ਬਾਕੀ ਦੇ ਫੌਜੀਆਂ ਨੂੰ ਸਮਝ ਪਈ ਕਿ ਜੇ ਇਸ ਨੂੰ ਖੂਹ ਵਿਚੋਂ ਕੱਢਣਾ ਹੈ ਤਾਂ ਅਫ਼ਸਰ ਨੂੰ 
ਕਿਤੇ ਆਸੇ-ਪਾਸੇ ਕੀਤਾ ਜਾਵੇ। 

ਇਸ ਤਰ੍ਹਾਂ ਹੀ ਫੌਜੀ ਡਿਸਪਲਿਨ ਸਬੰਧੀ ਪਿੰਡਾਂ ਵਿਚ ਇਕ ਦੌਦ ਕਥਾ ਮਸ਼ਹੂਰ ਹੈ ਕਿ 
ਕੋਈ ਫੌਜੀ ਕਣਕ ਦਾ ਗੱਡਾ ਲੈ ਕੇ ਮੇਡੀ ਗਿਆ। ਉਹ ਗੱਡੇ ਨੂੰ ਮੋੜਨ ਵਾਸਤੇ ਬਲਦਾਂ ਨੂੰ 
ਦਾਏਂ ਮੁੜ-ਬਾਏਂ ਮੁੜ ਕਹੀ ਜਾਵੇ, ਪਰ ਬਲਦ ਉਸ ਦੀ ਕਿੱਥੇ ਸੁਨਣ ਕਿਉਂਕਿ ਬਲਦਾਂ ਨੂੰ 
ਤਾਂ ਬਾਬਾ ਆਦਮ ਵੇਲੇ ਤੋਂ ਜੱਟ ਦੀ ਤੱਤਾ-ਤੱਤਾ ਤੇ ਠੱਠਾ-ਠੱਠਾ ਦੀ ਹੀ ਸਮਝ ਹੈ। 

ਸਾਡੇ ਸੈਨਿਕ ਬਲਾਂ ਦੇ ਡਰਾਈਵਰਾਂ ਬਾਰੇ ਵੀ ਪ੍ਰਸਿੱਧ ਹੈ ਕਿ ਉਹ ਆਪਣੀ ਗੱਡੀ 
ਦਾ ਐਕਸੀਡੈਂਟ ਹੋਣ 'ਤੇ ਕਦੇ ਵੀ ਸਿਧੇ ਤੌਰ 'ਤੇ ਆਪਣੀ ਗਲਤੀ ਨਹੀਂ ਮੈਨਦੇ। ਸਗੋਂ ਉਹ 
ਟੈਫਿਕ ਦੇ ਰੂਲ ਮਨਣ ਦੀ ਸਲਾਹੀਅਤ ਦੇ ਕਾਰਨ ਆਮ ਹੀ ਆਪਣੀ ਗੱਲ 'ਤੇ ਅੜਨ ਦੇ 
ਆਦੀ ਹੁੰਦੇ ਹਨ। ਇਸ ਵਾਸਤੇ ਉਹ ਅਕਸਰ ਹੀ ਕਹਿੰਦੇ ਹਨ ਕਿ ਜਨਾਬ ਇਸ ਵਿਚ ਮੇਰੀ 
ਕੋਈ ਗਲਤੀ ਨਹੀਂ ਹੈ, ਸਾਰੀ ਗਲਤੀ ਤਾਂ ਬਸ ਗਲਤ ਜਜਮੈਂਟ ਦੀ ਹੈ। 

ਫੌਜੀਆਂ ਬਾਰੇ ਹੋਰ ਵੀ ਬਹੁਤ ਹਾਸੇ-ਮਖੰਲ ਪ੍ਰਚੱਲਿਤ ਹਨ ਜਿਵੇਂ ਕਿ ਕਹਿੰਦੇ ਹਨ ਕਿ 


ਛਾਉਣੀ ਦੇ ਨੇੜਿਉਂ ਕੋਈ ਬਣਦਾ-ਤਣਦਾ ਪੈਜਾਬੀ ਬੈਦਾ ਲੰਘ ਰਿਹਾ ਸੀ ਤਾਂ ਅਗਰੇਜ਼ 
ਅਫ਼ਸਰਾਂ ਨੇ ਉਸ ਨੂੰ ਧੱਕੇ ਨਾਲ ਭਰਤੀ ਕਰ ਲਿਆ। ਉਸ ਨੇ ਬਹੁਤ ਰੌਲਾ ਪਾਇਆ ਕਿ 
ਰੱਬ ਨੇ ਉਸ ਨੂੰ ਖਾਣ-ਪੀਣ ਨੂੰ ਖੁੱਲ੍ਹਾ-ਡੁੱਲ੍ਹਾ ਦਿੱਤਾ ਹੈ। ਇਸ ਵਾਸਤੇ ਉਸ ਨੂੰ ਭਰਤੀ 
ਹੋਣ ਦੀ ਲੋੜ ਨਹੀਂ ਹੈ। ਪਰ ਜਦੋਂ ਅਫ਼ਸਰਾਂ ਨੇ ਕਿਹਾ ਕਿ ਤੈਨੂੰ ਵੀ ਅਫ਼ਸਰ ਬਣਾ ਕੇ ਜੀਪ 
ਦੇ ਦੇਵਾਂਗੇ ਤਾਂ ਉਹ ਨੌਜਵਾਨ ਮੋਨ ਗਿਆ। ਬਹਿਰਹਾਲ, ਉਸ ਨੂੰ ਛੇ ਮਹੀਨੇ ਦੀ ਫੌਜੀ ਟੇ 
ਨਿੰਗ ਦੇ ਨਾਲ-ਨਾਲ ਮਾੜੀ ਮੋਟੀ ਗੁਜ਼ਾਰੇ ਜੋਗੀ ਅਗਰੇਜ਼ੀ ਵੀ ਸਿਖਾ ਦਿੱਤੀ। ਜਦੋਂ ਉਸ 
ਨੂੰ ਡਿਊਟੀ `ਤੇ ਭੇਜਣ ਲੱਗੇ ਤਾਂ ਉਸ ਨੇ ਜੀਪ ਦੀ ਮੇਗ ਕੀਤੀ। 

ਔਗਰੇਜ਼ ਕਰਨਲ ਨੇ ਉਸ ਨੂੰ ਕੋਈ ਵਧੀਆ ਜੀਪ ਦੇਣ ਦਾ ਹੁਕਮ ਕੀਤਾ। ਬਹਿਰਹਾਲ, 


158/ ਹਸਦਿਆਂ ਦੇ ਘਰ ਵਸਦੇ 


ਜਦੋਂ ਉਸ ਨੇ ਜੀਪ ਦੇਖੀ ਤਾਂ ਉਹ ਪਿੱਟਣ ਲੱਗਾ ਕਿ ਇਹ ਤਾਂ ਸਰਾਸਰ ਧੋਖਾ ਹੈ ਕਿਉਂਕਿ 
ਤੁਸੀਂ ਤਾਂ ਅਜ ਤਕ ਜਾਪਾਨੀ ਔਰਤਾਂ ਨੂੰ ਜੈਪ-ਜੈਪ ਕਹਿੰਦੇ ਰਹੇ ਤੇ ਹੁਣ ਮੈਨੂੰ ਤੁਸੀਂ ਲੋਹੇ 
ਦੀ ਇਹ ਜੀਪ ਦੇਣ ਲੱਗੇ ਹੋ। ਸਗੋਂ ਮੈਂ ਤਾਂ ਸਮਝਿਆ ਸੀ ਕਿ ਟੇਨਿੰਗ ਤੋਂ ਬਾਅਦ ਤੁਸੀਂ 
ਮੋਰਾ ਵਿਆਹ ਕਿਸੇ ਜਾਪਾਨੀ ਅੰਰਤ ਨਾਲ ਕਰਾ ਦਿਉਂਗੇ। ਹੁਣ ਤੁਸੀਂ ਆਪ ਹੀ ਦੱਸੋ ਕਿ 
ਮੈਂ ਇਸ ਲੋਹੇ ਦੀ ਜੀਪ ਦਾ ਕੀ ਕਰਨਾ ਹੈ। 

ਇਉਂ ਹੀ ਇਕ ਫੌਜੀ ਲੰਦਨ ਗਿਆ ਤੇ ਸ਼ਾਮ ਨੂੰ ਕਿਸੇ ਪੱਥ ਵਿਚ ਦਾਰੁ ਪੀ ਕੇ ਹਵਾ- 
ਪਿਆਜ਼ੀ ਹੋ ਗਿਆ। ਜਦੋਂ ਉਹ ਸੈਸਾਰ ਪੁਸਿੱਧ “ਬਿੱਗ ਬੈਂਠਨ ਘੰਟਾ ਘਰ” ਕੋਲੋਂ ਦੀ ਲੰਘਣ 
ਲੱਗਾ ਤਾਂ ਉਸ ਨੇ ਦੇਖਿਆ ਕਿ ਇਕ ਬੋਦਾ ਪੰੜੀ ਲਾ ਕੇ ਘੜੀ ਨਾਲ ਕੋਈ ਛੇੜਖਾਨੀ 
ਕਰ ਰਿਹਾ ਹੈ। ਫੌਜੀ ਉਸ ਬੰਦੇ ਨੂੰ ਡਾਊਨ-ਡਾਊਨ ਕਹਿਕੇ ਅਵਾਜ਼ਾਂ ਮਾਰਨ ਲੱਗਾ। ਜਦੋਂ 
ਉਹ ਅੰਗਰੇਜ਼ ਥੱਲੇ ਉਤਰਿਆ ਤਾਂ ਫੌਜੀ ਉਸ ਨੂੰ ਕਹਿਣ ਲੱਗਾ ਕਿ ਤੈਨੂੰ ਪੰੜੀ ਲਾ ਕੇ 
ਟਾਈਮ ਦੇਖਣ ਦੀ ਕੀ ਲੋੜ ਸੀ ਕਿਉਂਕਿ ਮੈਂ ਥੱਲ੍ਹੇ ਖੜ੍ਹੇ ਨੇ ਹੀ ਤੈਨੂੰ ਟਾਈਮ ਦੱਸ ਦੇਣਾ 
ਸੀ। ਇਸ 'ਤੇ ਉਸ ਮਕੇਨਿਕ ਨੇ ਜੁਆਬ ਦਿਤਾ ਕਿ ਭਾਈ ਸਾਹਿਬ ਮੈਂ ਟਾਈਮ ਦੇਖਣ 
ਵਾਸਤੇ ਨਹੀਂ, ਸਗੋਂ ਘੜੀ ਦਾ ਸ਼ੀਸ਼ਾ ਸਾਫ਼ ਕਰਨ ਲਈ ਉਪਰ ਚੜ੍ਹਿਆ ਸੀ। 
ਹਨ। ਕਹਿੰਦੇ ਹਨ ਕਿ ਇਕ ਵਾਰੀ ਉਸ ਦੇ ਘਰ ਚੋਰ ਆ ਗਏ, ਪਰ ਫੌਜੀ ਨੂੰ ਜਾਗ 
ਆਉਣ 'ਤੇ ਉਹ ਭੱਜ ਗਏ। ਉਪਰੈਤ ਉਹ ਫੌਜੀ ਵੀ ਉਨ੍ਹਾਂ ਦੇ ਪਿੱਛੇ ਵਾਹੋ-ਦਾਹੀ 
ਭੱਜਿਆ। ਪਰ ਉਹ ਚੋਰਾਂ ਨੂੰ ਫੜਣ ਦੀ ਬਜਾਏ ਉਨ੍ਹਾਂ ਤੋਂ ਅੱਗੇ ਲੰਘ ਗਿਆ ਤੇ ਕਹਿਣ 
ਲੱਗਾ ਕਿ ਮੈਂ ਅਜ ਤਕ ਕਿਸੇ ਨੂੰ ਅੱਗੇ ਲੰਘਣ ਹੀ ਨਹੀਂ ਦਿਤਾ। ਇਉਂ ਹੀ ਕਿਸੇ ਫੌਜੀ 
ਸਬੋਧੀ ਇਕ ਗੱਲ ਬਣੀ ਪਈ ਹੈ ਕਿ ਉਹ ਰਾਤ ਦੀ ਗੱਡੀ ਵਿਚ ਦਿੱਲੀ ਨੂੰ ਜਾ ਰਿਹਾ ਸੀ। 
ਉਹ ਆਪਣੀ ਘਰਵਾਲੀ ਨੂੰ ਇਹ ਕਹਿ ਕੇ ਸੌ ਗਿਆ ਕਿ ਜਦੋਂ ਦਿੱਲੀ ਆਵੇ ਤਾਂ ਮੈਨੂੰ 
ਜਗਾ ਦੇਵੀਂ। 

ਬਹਿਰਹਾਲ, ਉਸ ਦੀ ਅਚਨਚੇਤ ਹੀ ਪਾਣੀਪਤ ਜਾ ਕੇ ਜਦੋਂ ਨੀਂਦ ਖੁੱਲ੍ਹੀ ਤਾਂ ਉਸ 
ਨੇ ਦੇਖਿਆ ਕਿ ਕਿਸੇ ਪਾਣੀ ਦੀ ਟੈਂਕੀ 'ਤੇ ਪਾਣੀ ਭੰਡਾਰ ਕਰਨ ਦੀ ਕਪੈਸਿਟੀ ਲਿਖੀ ਹੋਈ 
ਸੀ। ਇਸ 'ਤੇ ਫੌਜੀ ਨੇ ਰੌਲਾ ਪਾ ਦਿਤਾ ਕਿ ਭਾਗਵਾਨੇ ਦਿੱਲੀ ਸਿਟੀ ਤਾਂ ਲੰਘ ਗਿਆ ਹੈ, 
ਆਪਾਂ ਤਾਂ ਹੁਣ ਕੇਪਾ-ਸਿਟੀ ਪਹੁੰਚ ਗਏ ਹਾਂ। ਇਸ ਤਰ੍ਹਾਂ ਹੀ ਸਾਡੇ ਸੈਸਾਰ ਪ੍ਰਸਿੱਧ ਉਡਣੇ 
ਸਿੱਖ ਐਥਲੀਟ ਬਾਰੇ ਝੂਠੀ-ਸੱਚੀ ਗੱਲ ਮਸ਼ਹੂਰ ਹੈ ਕਿ ਉਸ ਨੂੰ ਕਿਸੇ ਐਗਰੇਜ਼ ਮੇਮ ਨੇ 
ਬਹੁਤ ਹੀ ਪਿਆਰ ਨਾਲ ਪੁੱਛਿਆ, ਆਰ ਯੂ ਰਿਲੈਕਸਿੰਗ?” ਤਾਂ ਸਿੰਘ ਜੀ ਅੰਗੋਂ ਕਹਿਣ 
ਲੱਗੇ ਕਿ ਨਹੀਂ ਮੈਂ ਤਾਂ ਮਿਲਖਾ ਸਿੰਘ ਹਾਂ। 

ਖੇਰ! ਫੌਜੀਆਂ ਬਾਰੇ ਭਾਵੇਂ ਇਹ ਭੰਕਾਂ-ਦੁਨੀਆਂ ਜੋ ਵੀ ਭਕਾਈ ਮਾਰੀ ਜਾਵੇ, ਪਰ 
ਇਨ੍ਹਾਂ ਰਣਬਾਂਕਿਆਂ ਦਾ ਕੋਈ ਮੁਕਾਬਲਾ ਨਹੀਂ ਹੈ। ਇਸ ਵਾਸਤੇ ਮੈਂ ਵੀ ਸੈਨਿਕਾਂ ਦੀ 


159/ ਹਸਦਿਆਂ ਦੇ ਘਰ ਵਸਦੇ 


ਜੀਵਨ ਸ਼ੈਲੀ ਤੋਂ ਅਚੇਤ-ਸੁਚੇਤ ਬਹੁਤ ਕੁਝ ਸਿੱਖਿਆ ਹੈ। ਸੈਨ 1999 ਵਿਚ ਮੈਨੂੰ 
ਸੁਭਾਗਵਸ ਬਤੰਰ ਡੀ.ਸੀ. ਰੁਪਨਗਰ ਅਨੰਦਪੁਰ ਸਾਹਿਬ ਵਿਖੇ ਖਾਲਸਾ ਸਿਰਜਣਾ ਦੀ 
ਤੀਜੀ ਸ਼ਤਾਬਦੀ ਮਨਾਉਣ ਸਮੇਂ ਜਨਰਲ ਪੱਧਰ ਦੇ ਅਫ਼ਸਰਾਂ ਤੋਂ ਲੈ ਕੇ ਸੈਨਿਕਾਂ ਤਕ 
ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ ਤਰ੍ਹਾਂ ਹੀ ਦੇਵਨੇਤ ਮੈਂ ਬਤੰਰ ਡੀ.ਸੀ. 
ਫਿਰੋਜ਼ਪੁਰ ਤੇ ਗੁਰਦਾਸਪੁਰ ਫੌਜੀ ਛਾਉਣੀਆਂ ਦੇ ਸੈਪਰਕ ਵਿਚ ਰਿਹਾ ਹਾਂ। ਇਸ ਵਾਸਤੇ ਮੈਂ 
ਫੌਜੀਆਂ ਦੇ ਦੇਸ਼ ਪਰਮ, ਆਪਣੀ ਡਿਊਟੀ ਪ੍ਰਤੀ ਨਿਸ਼ਠਾ ਤੇ ਅਨੁਸ਼ਾਸਨ ਦਾ ਹਮੇਸ਼ਾਂ 
ਕਾਇਲ ਰਿਹਾ ਹਾਂ। 

ਫੌਜੀਆਂ ਦੀ ਇਕ ਪ੍ਰੰਪਰਾ ਮਾਤਰ ਆਦਤ ਬਣੀ ਹੋਈ ਹੈ ਕਿ “ਚਲਤੀ ਚੀਜ਼ ਕੋ ਸਲੂਟ 
ਲਗਾਉ ਅੰਰ ਖੜ੍ਹੀ ਚੀਜ਼ ਕੋ ਚੂਨਾ ਲਗਾਉ” ਭਾਵ ਆਪਣੇ ਤੋਂ ਸੀਨੀਅਰ ਨੂੰ ਸਲੂਟ ਮਾਰੋ 
ਤੇ ਖੜ੍ਹੇ ਦਰੱਖਤਾਂ ਜਾਂ ਇੱਟਾਂ ਦੇ ਜੈਗਲਿਆਂ 'ਤੇ ਕਲੀ-ਚੂਨਾ ਫੇਰੋ। ਇਸ ਨਾਲ ਨਾਲੋਂ ਤਾਂ 
ਆਸੇ-ਪਾਸੇ ਦੀ ਖੂਬਸੂਰਤੀ ਵਧਦੀ ਹੈ ਤੇ ਦੂਜਾ ਕੋਈ ਫੌਜੀ ਵਿਹਲਾ ਨਹੀਂ ਰਹਿੰਦਾ 
ਕਿਉਂਕਿ ਇਨ੍ਹਾਂ ਦਾ ਮੈਨਣਾ ਹੈ ਕਿ 'ਵਿਹਲਾ ਮਨ ਸ਼ੇਤਾਨ ਦਾ ਚਰਖਾ” ਬਣ ਜਾਂਦਾ ਹੈ। 

ਖੈਰ! ਸਾਡੀ ਫੌਜ ਦੇ ਜਲ, ਥਲ ਤੇ ਹਵਾਈ ਵਿੰਗਾਂ ਵਾਂਗੂੰ ਪ੍ਰਸ਼ਾਸਨਿਕ ਖੇਤਰ 
ਵਿਚ ਵੀ ਅਜਿਹੇ ਨਵੇਂ-ਨਵੇਂ ਮਖੰਲ-ਮਸ਼ਗੁਲੇ ਨਿਤ ਉਭਰਦੇ ਰਹਿੰਦੇ ਹਨ। ਇਸ 
ਸਬੈਧੀ ਸਭ ਤੋਂ ਪਹਿਲਾਂ ਤਾਂ ਹਰ ਇਕ ਮਹਿਕਮੇ ਦੀ ਗੱਲਬਾਤ ਦਾ ਆਪਣਾ ਹੀ ਲਬੋ- 
ਲਹਿਜਾ, ਤੰਰ-ਤਰੀਕਾ, ਵੱਖਰਾ ਪਹਿਰਾਵਾ ਤੇ ਕਈ ਹੋਰ ਕਾਰਵਿਹਾਰੀ ਜਿਹੀਆਂ 
ਆਦਤਾਂ ਹੁੰਦੀਆਂ ਹਨ। ਇਸ ਲਈ ਇਹ ਮਹਿਕਾਮਾਨਾ ਲੱਕ “ਗੁੱਝੀ ਨਾ ਰਹੇ ਹੀਰ 
ਹਜ਼ਾਰ ਵਿਚੋਂ” ਦੇ ਕਥਨ ਅਨੁਸਾਰ ਕਿਤੇ ਸੱਥ-ਪਰ੍ਹੇ ਜਾਂ ਵੱਡੇ ਇਕੱਠ ਵਿਚ ਵੀ 
ਸੁਖਾਲੇ ਹੀ ਪਛਾਣੇ ਜਾਂਦੇ ਹਨ। 

ਬਹਿਰਹਾਲ, ਜੀਵਨ ਦੇ ਹਰ ਖੇਤਰ ਵਿਚ ਲੋਕਾਂ ਦੀ ਆਪਣੀ ਹੀ ਪਛਾਣ ਤੇ ਹਾਸਰਸ 
ਭਰਪੂਰ ਜੀਵਨ ਸ਼ੈਲੀ ਹੁੰਦੀ ਹੈ। ਗੌਰਤਲਬ ਹੈ ਕਿ ਵੱਖ-ਵੱਖ ਮਹਿਕਮਿਆਂ ਦੇ ਕਰਮਚਾਰੀਆਂ 
ਦੇ ਕਾਰਵਿਹਾਰੀ ਸਲੂਕ ਤੇ ਪਹਿਰਾਵੇ ਦੀ ਆਪਣੀ ਹੀ ਵਿਲੱਖਣ ਪਛਾਣ ਹੁੰਦੀ ਹੈ, ਜਿਸ 
ਕਰਕੇ ਉਹ ਦੂਰੋਂ ਹੀ ਪਛਾਣੇ ਜਾਂਦੇ ਹਨ। ਮਿਸਾਲ ਵਜੋਂ ਅਸੀਂ ਆਮ ਹੀ ਵੇਖਦੇ ਹਾਂ ਕਿ 
ਪੁਲਿਸ ਅਧਿਕਾਰੀ ਤੇ ਕਰਮਚਾਰੀ ਕਿਸੇ ਵਿਆਹ-ਸ਼ਾਦੀ ਜਾਂ ਕਿਸੇ ਹੋਰ ਸਮਾਜਿਕ ਸਮਾਗਮ 
ਵਿਚ ਆਮ ਲੋਕਾਂ ਵਾਂਗੂ ਸਧਾਰਨ ਕੱਪੜੇ ਹੀ ਪਹਿਨਦੇ ਹਨ, ਪਰ ਇਨ੍ਹਾਂ ਨੂੰ ਕੋਈ ਬਾਣ 
ਹੀ ਹੁੰਦੀ ਹੈ ਕਿ ਇਹ ਪੱਗ ਦੇ ਖਾਕੀ ਰੋਗ ਤੋਂ ਲੈ ਕੇ ਲਾਲ-ਫਿਫਟੀ ਤੇ ਕੁਝ ਹੋਰ ਨਹੀਂ ਤਾਂ 
ਮਹਿਕਮੇ ਦੀਆਂ ਖਾਕੀ ਜੁਰਾਬਾਂ ਜ਼ਰੂਰ ਆਪਣੀ ਸਿਵਲ ਡਰੈੱਸ ਵਿਚ ਸ਼ਾਮਿਲ ਕਰ ਲੈਂਦੇ 
ਹਨ। ਬਹਿਰਹਾਲ, ਚਲਦੇ-ਚਲਦੇ ਪੁਲਿਸ ਵਾਲਿਆਂ ਦੀ ਇਕ ਮਾੜੀ ਗੱਲ ਦਾ ਵੀ 
ਜ਼ਿਕਰ ਕਰ ਲਈਏ। ਬੇਸ਼ੱਕ ਇਨ੍ਹਾਂ ਦਾ ਕੌਮ ਹੀ ਸਮਾਜ ਦੇ ਮਾੜੇ ਅਨਸਰਾਂ ਨਾਲ ਪੈਜੀ- 
ਛਿੱਕਾ ਲੋਣਾ ਹੁੰਦਾ ਹੈ। ਇਸ ਵਾਸਤੇ ਪੁਲਿਸ ਵਿਭਾਗ ਵਿਚ ਅਫ਼ਸਰਾਂ ਤੋਂ ਲੈ ਕੇ ਸਿਪਾਹੀਆਂ 


160/ ਹਸਦਿਆਂ ਦੇ ਘਰ ਵਸਦੇ 


ਤਕ ਗਾਲ੍ਹ-ਮਦਾ ਕਰਨਾ ਲਾਜ਼ਮੀ ਜਿਹਾ ਬਣ ਗਿਆ ਹੈ। ਫਿਰ ਗਾਲ੍ਹਾਂ ਤਾਂ ਇਥੇ ਸਾਉਣ 
ਦੀ ਮੋਹਲੇਧਾਰ ਬਰਸਾਤ ਵਾਂਰੂ ਵਰ੍ਹਦੀਆਂ ਹਨ। 

ਇਸ ਤਰ੍ਹਾਂ ਹੀ ਫੌਜੀਆਂ ਦੀ ਆਣ-ਆਦਤ ਮੁਤਾਬਿਕ ਗੁਫ਼ਤਗੁ ਵਿਚ ਹਮ ਕੋ ਤੁਮ 
ਕੌ, ਦਾਏਂ-ਬਾਏਂ ਤੇ ਖਾਸ ਕਰਕੇ ਫੌਜੀ ਅਫ਼ਸਰਾਂ ਦੇ ਲਬੋ-ਲਹਿਜੇ ਵਿਚ ਬਾਸਟਰਡ ਅਰਥਾਤ 
ਹਰਾਮ ਦਾ ਜਿਹੇ ਸ਼ਬਦ ਸ਼ਾਮਿਲ ਹੁੰਦੇ ਹਨ। ਇਉ' ਹੀ ਰੇਲਵੇ ਦੇ ਵੱਡੇ-ਛੋਟੇ ਕਰਮਚਾਰੀਆਂ 
ਦੀ ਵਾਲਿਆਂ ਦੀ ਗੱਲਬਾਤ ਵਿਚ ਗਾੜੀ ਆ ਗਈ: ਗਾੜੀ ਛੂਟ ਗਈ ਆਮ ਹੀ ਸੁਣਨ 
ਨੂੰ ਮਿਲਦੀ ਹੈ। ਇਸ ਤਰ੍ਹਾਂ ਕਿਸੇ ਵੀ ਰੇਲਵੇ ਦੇ ਕਰਮਚਾਰੀ ਤੋਂ “ਵਨ ਬੀ.ਬੀ. ਆ ਗਈ ਅੰਰ 
“ਤੀਨ ਬੀ. ਬੀ. ਛੂਟ ਗਈ ਜਿਹੀ ਸ਼ਬਦਾਵਲੀ ਜਦੋਂ ਮਰਜ਼ੀ ਸੁਣ ਲਵੋ। ਇੰਝ ਹੀ ਅਧਿਆਪਕ 
ਵਰਗ ਦਾ ਸਕੂਲ ਜਾਂਦੇ ਸਮੇਂ ਬੱਸ ਵਿਚ ਅਖਬਾਰ ਪੜ੍ਹਨਾ ਤੇ ਫਿਰ ਹਰ ਵਕਤ ਸਕੂਲ ਤੋਂ 
ਲੈ ਕੇ ਰਾਹ-ਖੈਹਿੜੇ ਤਕ ਸੂਬਾਈ ਤੇ ਕੇਂਦਰੀ ਸਰਕਾਰਾਂ ਦੀਆਂ ਗਤੀਵਿਧੀਆਂ 'ਤੇ ਮੱਥਾ- 
ਪੱਚੀ ਕਰਨਾ ਇਕ ਵਿਲੱਖਣ ਜਿਹਾ ਸ਼ੱਕ ਹੈ। ਫਿਰ ਪਟਵਾਰੀਆਂ ਦੀ ਕਾਲੀ ਕਲਮ ਤੇ 
ਉਰਦੂ ਦੀ ਮੁਹਾਰਨੀ ਤੋਂ ਤਾਂ ਅਸੀਂ ਸਾਰੇ ਹੀ ਵਾਕਿਫ ਹਾਂ। ਇਉਂ ਬੰਦਿਆਂ ਦੀ ਬੋਲਬਾਣੀ ਤੋਂ 
ਸਹਿਜੇ ਹੀ ਪਛਾਣ ਹੋ ਜਾਂਦੀ ਹੈ ਕਿ ਉਹ ਕਿਸ ਮਹਿਕਮੇ ਨਾਲ ਸਬੈਧਿਤ ਹਨ। 

ਇਸ ਤਰ੍ਹਾਂ ਹੀ ਸਾਡੇ ਹੋਰ ਵੀ ਕਿੰਨੇ ਹੀ ਖੇਤੀਬਾੜੀ, ਸਿਹਤ ਤੇ ਆਬਕਾਰੀ ਵਿਭਾਗ 
ਜਿਹੇ ਕਿੰਨੇ ਹੀ ਅਦਾਰੇ ਹਨ ਕਿ ਜਿਨ੍ਹਾਂ ਦੇ ਕਰਮਚਾਰੀ ਆਪਣੀ ਕੌਮਕਾਜੀ ਤੇ ਕਾਰਵਿਹਾਰੀ 
ਸ਼ਬਦਾਵਲੀ ਤੇ ਬਿੰਬਾਵਲੀ ਕਰਕੇ ਪਛਾਣੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਸਮਾਜਿਕ ਪੱਧਰ 
`ਤੇ ਵੀ ਖੇਤੀ ਤੋਂ ਲੈ ਕੇ ਲੁਹਾਰਾ, ਤਰਖਾਣਾਂ ਤੇ ਦੁਕਾਨਦਾਰੀ ਜਿਹੇ ਕਿੰਨੇ ਹੀ ਹੋਰ ਕਿਸਬਥ- 
ਕਿੱਤੇ ਹਨ ਕਿ ਜਿਨ੍ਹਾਂ ਦੀ ਆਪਣੀ ਹੀ ਕਾਰਵਿਹਾਰੀ ਬੋਲਬਾਣੀ ਹੈ। ਫਿਰ ਜ਼ਾਹਿਰ ਹੈ ਕਿ ਹਰ 
ਵਰਗ ਦੀ ਨਿਵੇਕਲੀ ਜਿਹੀ ਬੋਲਬਾਣੀ ਵਿਚ ਆਪਣੀ ਹੀ ਸ਼ਬਦਾਵਲੀ ਤੇ ਬਿੰਬ ਹਨ। 

ਇਸ ਪ੍ਰਥਾਇ ਇਕ ਮਿਸਾਲ ਵਜੋਂ ਕਿਹਾ ਜਾ ਸਕਦਾ ਹੈ ਕਿ ਪੈਡਿਤ-ਪਾਂਧੇ ਵੀ ਰਾਹੂ- 
ਕੇਤੂ ਜਾਂ ਮੋਗਲ-ਸ਼ਨੀ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ ਕਰਦੇ। ਇਸ ਪੱਖੋਂ ਜੋਤਸ਼ੀ ਤਾਂ 
ਅੰਧੀ ਦੁਨੀਆਂ ਨੂੰ ਗੁਹਿ-ਚਾਲ ਦੇ ਗੇੜ ਵਿਚ ਪਾਈ ਫਿਰਦੇ ਹਨ। ਇਹ ਅਖੰਤੀ ਪੰਡਿਤ 
ਲੌਕਾਂ ਨੂੰ ਗਧੀ-ਗੇੜ ਵਿਚ ਪਾਉਣ ਲਈ ਗ੍ਰਹਿ ਚਾਲ ਤੇ ਇਸ ਦੇ ਸਾੜ੍ਹ-ਸੱਤੀ ਜਿਹੇ 
ਦੁਸ਼-ਪ੍ਭਾਵਾਂ ਨੂੰ ਉੰਗਲਾਂ `ਤੇ ਗਿਣਦੇ ਫਿਰਦੇ ਹਨ। ਇਹ ਪਾਂਧੇ ਆਮ ਤੌਰ `ਤੇ ਜੋਤਿਸ਼- 
ਗਿਆਨ ਜਿਹੀ ਸਾਇੰਸੀ-ਸਿਮਤ ਦਾ ਨਜ਼ਾਇਜ ਫਾਇਦਾ ਉਠਾ ਕੇ ਸਧਾਰਣ ਲੋਕਾਂ 
ਨਾਲ ਖਿਲਵਾੜ ਕਰਦੇ ਹਨ। ਇਸ ਤੋਂ ਅੰਗੇ ਤਾਂਤਰਿਕ ਤੇ ਕਾਲੇ ਇਲਮ ਵਾਲੋਂ ਤਾਂ ਚੰਗੇ 
-ਭਲੇ ਵਸਦੇ ਘਰਾਂ ਨੂੰ ਉਜਾੜ ਕੇ ਰੱਖ ਦਿੰਦੇ ਹਨ। ਇਸ ਕਰਕੇ ਹੀ ਸਾਡਾ ਪੱਡੂ ਸਮਾਜ 
ਰੂੜ੍ਹੀਵਾਦੀ ਹੋਣ ਦੇ ਬਾਵਜੂਦ ਵੀ ਅਖੰਤੀ ਬ੍ਰਾਹਮਣਾਂ ਤੇ ਤਾਂਤਰਿਕਾਂ ਨੂੰ ਕਾਲੀ ਜੀਭ ਵਾਲੇ 
ਮਨਦਾ ਰਿਹਾ ਹੈ ਅਤੇ ਇਹ ਹੀ ਕਾਰਨ ਹੈ ਕਿ ਘਰੋਂ ਤੁਰਨ ਵੇਲੇ ਕਿਸੇ ਬ੍ਰਾਹਮਣ ਦਾ ਮੱਥੇ 
ਲੱਗਣਾ ਮਾੜਾ ਸਮਝਿਆ ਜਾਂਦਾ ਹੈ। 


161/ ਹਸਦਿਆਂ ਦੇ ਘਰ ਵਸਦੇ 


ਬਹਿਰਹਾਲ, ਪੇਂਡੂ ਸਮਾਜ ਦੀ ਪੁਰਾਣੇ ਸਾਧਾਂ ਵਾਂਗੁ ਆਪਣੀ ਹੀ ਸਾਧ-ਭਾਖਿਆ 
ਜਿਹੀ ਬੋਲਬਾਣੀ ਹੁੰਦੀ ਹੈ। ਖਾਸ ਕਰਕੇ ਜੱਟ ਤਾਂ ਹਾੜ੍ਹੀ-ਸੰਣੀ, ਮੱਝਾਂ-ਗਾਈਆਂ, ਬਲਦਾਂ- 
ਉਠਾਂ, ਹਲ੍ਹ-ਪੰਜਾਲੀਆਂ, ਸੁਹਾਗਿਆਂ, ਕਹੀਆਂ-ਕੁਹਾੜੀਆਂ ਜਾਂ ਸੈਲਗਾਂ-ਤੌਗਲੀਆਂ 
ਜਿਹੇ ਆਪਣੇ ਸੈਦ-ਸੇਦੇੜਿਆਂ ਨੂੰ ਆਪਣੀ ਗੱਲਬਾਤ ਵਿਚ ਸ਼ਾਮਿਲ ਕਰ ਹੀ ਲੈਂਦਾ ਹੈ। 
ਖੇਡ-ਸੈਸਾਰ ਵਿਚ ਪਹਿਲਵਾਨਾਂ ਤੇ ਖਿਡਾਰੀਆਂ ਸਬੋਧੀ ਟੋਟਕੇ: 

ਖੈਰ! ਹੁਣ ਫਿਰ ਹੱਸਣ-ਖੇਡਣ ਤੇ ਖੇਡਣ-ਮੱਲਣ ਵਾਲਿਆਂ ਦੀਆਂ ਗਾਲਾਂ ਵਲ ਨੂੰ 
ਆਈਏ। ਇਸ ਪ੍ਰਸੈਗ ਵਿਚ ਪਹਿਲਵਾਨਾਂ , ਖਿਡਾਰੀਆਂ ਤੇ ਫੌਜੀਆਂ ਨੂੰ ਉਨ੍ਹਾਂ ਦੇ ਜਰਵਾਣੇ 
ਪਣ ਸਦਕਾ ਬੇਔਤ ਹੱਸਣਾ-ਖੇਡਣਾ ਆਉਂਦਾ ਹੈ। ਇਸ ਪੱਖੋਂ ਇਨ੍ਹਾਂ ਰਿਸ਼ਟ-ਪੁਸ਼ਟ 
ਜਰਵਾਣਿਆਂ ਤੇ ਮਰਜੀਵੜਿਆਂ ਨੂੰ ਕੁਦਰਤ ਵਲੋਂ ਹੀ ਇਹ ਨਿਆਮਤ ਮਿਲੀ ਹੁੰਦੀ ਹੈ ਕਿ 
ਇਹ ਜ਼ਿੰਦਗੀ ਦੀ ਖੇਡ ਨੂੰ ਹੱਸਦੇ-ਖੇਡਦੇ ਹੀ ਜਿਊਂਦੇ ਹਨ। ਬਹਿਰਹਾਲ, ਇਸ ਦੇ ਉਲਟ 
ਇਹ ਇਕ ਸਾਡੀ ਵੱਡੀ ਸਮਾਜਿਕ ਵਿਡੰਬਣਾ ਹੈ ਕਿ ਇਨ੍ਹਾਂ ਸ਼ਾਹਜ਼ੋਰਾਂ ਤੇ ਰਖਵਾਲਿਆਂ 
ਸਬੈਧੀ ਸਾਡੇ ਸਮਾਜ ਦੇ ਈਰਖਾਲੂ ਲੋਕਾਂ ਨੇ ਬਿਲਾ-ਵਜ੍ਹਾ ਹੀ ਸ਼ਰੀਕੇ ਵਜੋਂ ਕਈ ਟਿੱਚਰਾਂ 
ਤੇ ਮਖੰਲ-ਮਸ਼ਕਰੀਆਂ ਘੜੀਆਂ ਹੋਈਆਂ ਹਨ। ਪਰ ਫਿਰ ਵੀ ਇਹ 'ਮਾਈ ਦੇ ਲਾਲ” ਰੱਥੋਂ 
ਹੀ ਕੋਈ ਤੰਫ਼ੀਕ ਲੋ ਕੇ ਜੈਮੇ ਹੁੰਦੇ ਹਨ ਤੇ ਛੇਤੀ ਕੀਤੇ ਕਿਸੇ ਦੀ ਗੱਲ ਦਾ ਬੁਰਾ ਨਹੀਂ 
ਮਨਾਉਂਦੇ, ਸਗੋਂ ਲੋਕਾਂ ਦੇ ਹਾਸੇ-ਮਖੰਲ ਜਰ ਜਾਂਦੇ ਹਨ। 

ਇਸ ਸੈਦਰਭ ਵਿਚ ਆਮ ਤਰ 'ਤੇ ਨਾਮੀ ਪਹਿਲਵਾਨ ਤਾਂ ਬੜੀ ਆਸਥਾ ਤੇ ਨੇਕ 
ਜੀਵਨ ਵਾਲੇ ਹੁੰਦੇ ਹਨ। ਕੁਲ ਮਿਲਾ ਕੇ ਇਹ ਲੌਕ ਸਖੀ ਦਿਲ ਤੇ ਨਮਰ-ਸੁਭਾਅ ਦੇ ਹੁੰਦੇ 
ਹਨ। ਇਸ ਪ੍ਰਥਾਇ ਦੇਵ-ਕੱਦ ਪਹਿਲਵਾਨ ਕਿੱਕਰ ਸਿੰਘ ਕੁਸ਼ਤੀ-ਸੈਸਾਰ ਦੇ ਸਿਰਮੱਰ 
ਇਕ-ਦੋ ਸਿਤਾਰਿਆਂ ਵਿਚ ਗਿਣਿਆ ਜਾਂਦਾ ਹੈ। ਉਹ ਬਹੁਤ ਹੀ ਸਖੀ ਤੇ ਮਦਦਗਾਰ 
ਕਿਸਮ ਦਾ ਇਨਸਾਨ ਸੀ ਅਤੇ ਉਹ ਪੋਜ-ਛੇ ਮਹੀਨਿਆਂ ਵਿਚ ਇਕ ਵਾਰ ਜੱਗ 
ਕਰਵਾਉਂਦਾ ਹੁੰਦਾ ਸੀ। ਜਿਥੇ ਉਹ ਗਉਆਂ ਮਣਸਦਾ ਸੀ ਤੇ ਗਰੀਬ-ਗੁਰਬੇ ਦੀ ਰੱਜ ਕੇ 
ਮਦਦ ਵੀ ਕਰਦਾ ਸੀ। ਇਸ ਤੋਂ ਇਲਾਵਾ ਉਸ ਦੇ ਘਰ ਸਾਰਾ-ਸਾਰਾ ਦਿਨ ਲੰਗਰ 
ਚਲਦਾ ਰਹਿੰਦਾ ਸੀ, ਜਿਥੇ ਲੋੜਵੰਦ ਤੇ ਰਾਹੀ-ਪਾਂਧੀ ਲੰਗਰ ਛਕਦੇ ਰਹਿੰਦੇ ਸਨ। 

ਖੇਰ! ਪਹਿਲਵਾਨਾਂ ਦੀ ਤਾਂ ਦੁਨੀਆਂ ਹੀ ਨਿਰਾਲੀ ਹੁੰਦੀ ਹੈ। ਇਹ ਆਪਣੇ ਦਿਨ ਦੀ 
ਸ਼ੁਰੁਆਤ ਰੱਬ ਦੇ ਨਾਮ ਨਾਲ ਕਰਦੇ ਹਨ ਤੇ ਸਵੇਰੇ ਤਿੰਨ-ਚਾਰ ਵਜੇ ਉਠ ਕੇ ਕਸਰਤ 
ਕਰਨਾ ਇਨ੍ਹਾਂ ਲਈ ਸਭ ਤੋਂ ਵੱਡੀ ਇਬਾਬਤ ਹੌਦੀ ਹੈ। ਪਹਿਲਵਾਨ ਆਪਣੇ ਉਸਤਾਦ 
ਦੀ ਬੇਹੱਦ ਇਜ਼ਤ ਕਰਦੇ ਹਨ, ਜਿਸ ਕਰਕੇ ਇਨ੍ਹਾਂ ਦੀ ਕੋਈ ਵੀ ਗੱਲਬਾਤ ਆਪਣੇ 
ਪਹਿਲਵਾਨ-ਉਸਤਾਦ ਦੇ ਨਾਮ ਤੋਂ ਬਿਨਾਂ ਪੂਰੀ ਨਹੀਂ ਹੁੰਦੀ ਹੈ। ਕੋਈ ਪਹਿਲਵਾਨ ਕੋਈ 
ਕਿੰਨਾ ਵੀ ਤਕੜਾ ਹੋ ਜਾਏ, ਪਰ ਆਪਣੇ ਉਸਤਾਦ ਨਾਲ ਭੁੱਲ ਕੇ ਵੀ ਕੁਸ਼ਤੀ ਨਹੀਂ 
ਲੜਦਾ। ਇਸ ਦੀ ਇਕ ਸਭ ਤੋ ਵਧੀਆ ਮਿਸਾਲ ਰਸਤਮੇਂ-ਜ਼ਮਾਂ ਗਾਮਾ ਪਹਿਲਵਾਨ ਤੇ 

162/ ਹਸਦਿਆਂ ਦੇ ਘਰ ਵਸਦੇ 


ਉਸ ਦੇ ਛੋਟੇ ਭਰਾ ਤੇ ਚੇਲੇ ਅਮਾਮ ਬਖਸ਼ ਦੀ ਹੈ ਕਿ ਜਿੰਨੀ ਦੇਰ ਗਾਮਾ ਪਹਿਲਵਾਨ 
ਕੁਸ਼ਤੀ ਲੜਦਾ ਰਿਹਾ, ਉਨੀ ਦੇਰ ਅਮਾਮ ਬਖਸ਼ ਨੇ ਰਸਤਮੇਂ-ਹਿੰਦ ਦੀ ਗੁਰਜ ਵਾਸਤੇ ਵੀ 
ਕੁਸ਼ਤੀ ਹੀ ਨਹੀਂ ਲੜੀ। 

ਫਿਰ ਜ਼ਿਕਰਯੋਗ ਹੈ ਕਿ ਸਾਡੇ ਨਾਲੋਂ ਪਹਿਲਵਾਨਾਂ ਦੀ ਜੀਵਨ ਸ਼ੈਲੀ ਤੇ ਬਾਤਚੀਤ 
ਹੀ ਵੱਖਰੀ ਹੁੰਦੀ ਹੈ। ਪਹਿਲਵਾਨ ਸਾਡੇ ਵਾਂਰੂੰ ਪੱਗ ਉਤਾਰ ਕੇ ਉਲਟੀ ਨਹੀਂ ਰੱਖਦੇ , ਸਗੋਂ 
ਸਿੱਧੀ ਹੀ ਰੱਖਦੇ ਹਨ ਕਿਉਂਕਿ ਇਹ ਪੱਗ ਨੂੰ ਇੱਜ਼ਤ-ਓ-ਇਕਬਾਲ ਤੇ ਜਿੱਤ ਦੀ 
ਨਿਸ਼ਾਨੀ ਸਮਝਦੇ ਹਨ। ਇਸ ਲਈ ਇਨ੍ਹਾਂ ਵਾਸਤੇ ਪੱਗ ਉਲਟੀ ਰੱਖਣ ਦਾ ਮਤਲਬ 
ਕੁਸ਼ਤੀ ਵਿਚ ਕੰਡ ਲਗਣਾ ਭਾਵ ਹਾਰ ਹੁੰਦਾ ਹੈ। ਇਨ੍ਹਾਂ ਦੇ ਹਰ ਦਾਅ-ਪੇਚ ਦਾ ਕੋਈ ਨਾ 
ਕੋਈ ਨਾਮ ਜਿਵੇਂ ਕਿ ਧੋਬੀ ਪਟੜਾ, ਕਲਾ ਜੋਗ ਆਦਿ ਹੁੰਦੇ ਹਨ। ਪਹਿਲਵਾਨਾਂ ਦਾ 
ਜੋੜ ਪੁਆਉਣ ਵਾਲੇ ਲੋਕਾਂ ਨੂੰ “ਲਾਕੜੀ ਪਹਿਲਵਾਨ” ਕਹਿੰਦੇ ਹਨ ਤੇ ਰੈਫਰੀ ਨੂੰ ਇਹ 
ਮਨਸਿਫ਼ ਭਾਵ ਇਨਸਾਫ਼ ਕਰਨ ਵਾਲਾ ਕਹਿੰਦੇ ਹਨ। 

ਇਸ ਚਲ ਰਹੇ ਖੇਡਣ-ਮੱਲਣ ਦੇ ਸਬੰਧ ਵਿਚ ਗੱਰਤਲਬ ਹੈ ਕਿ ਪਹਿਲਵਾਨਾਂ ਬਾਰੇ 
ਮਸ਼ਹੂਰ ਹੈ ਕਿ ਉਹ ਜਿਸ ਤਰ੍ਹਾਂ ਨਿੱਗਰ ਤੇ ਸੁਡੰਲ ਸਰੀਰ ਦੇ ਮਾਲਕ ਹੁੰਦੇ ਹਨ; ਉਸ ਤਰ੍ਹਾਂ 
ਹੀ ਉਹ ਮਾਨਸਿਕ ਪੱਖੋਂ ਬਹੁਤ ਹੀ ਠਰੈਮੇ ਤੇ ਹਸਮੁੱਖ ਸੁਭਾਅ ਵਾਲੇ ਹੁੰਦੇ ਹਨ। ਬੇਸ਼ੱਕ 
ਪਹਿਲਵਾਨ ਘਟ ਬੋਲਦੇ ਹਨ, ਪਰ ਇਨ੍ਹਾਂ ਦੀ ਗੱਲਬਾਤ ਵਿਚ ਹੰਦੜਹੇਲ ਹਾਸਰਸ ਗੁੱਝਾ 
ਹੁੰਦਾ ਹੈ। ਇਸ ਸਬੈਧ ਵਿਚ ਪਹਿਲਵਾਨ ਕਿੱਕਰ ਸਿੰਘ ਜਿਸ ਦਾ ਪਹਿਲਾ ਨਾਮ ਪ੍ਰੰਮ ਸਿੰਘ 
ਸੀ, ਉਹ ਜਦੋਂ ਪਹਿਲੀ ਕੁਸ਼ਤੀ ਜਿੱਤ ਕੇ ਘਰ ਆਇਆ ਤਾਂ ਉਸ ਦੀ ਮਾਂ ਚੁੱਲ੍ਹੇ 'ਚ ਲੱਗੇ 
ਗਿੱਲੇ ਬਾਲਣ ਨੂੰ ਫੂਕਾਂ ਮਾਰ ਰਹੀ ਸੀ। ਪਰਮ ਸਿੰਘ ਨੇ ਆਪਣੀ ਮਾਂ ਨੂੰ ਜਦੋਂ ਕੁਸ਼ਤੀ 
ਜਿੱਤਣ ਦਾ ਸ਼ੁੱਭ ਸਮਾਚਾਰ ਸੁਣਾਇਆ ਤਾਂ ਅੰਗੋਂ ਉਹ ਕਹਿਣ ਲੱਗੀ ਕਿ ਮੈਂ ਤੇਰੀ 
ਕੁਸ਼ਤੀ ਦਾ ਕੀ ਅਚਾਰ ਪਾਉਣਾ ਹੈ। ਆਪਣੇ ਘਰ ਵਿਚ ਤਾਂ ਰੋਟੀ ਪਕਾਉਣ ਵਾਸਤੇ 
ਬਾਲਣ ਵੀ ਨਹੀਂ ਹੈ। 

ਪਹਿਲਵਾਨ ਪ੍ਰੇਮ ਸਿੰਘ ਨੇ ਸੋਚਿਆ ਕਿ ਅਜ ਬੇਬੇ ਦਾ ਨਿੱਤ-ਨਿੱਤ ਦਾ ਉਲਾਂਭਾ 
ਇਕੋ ਵਾਰੀ ਹੀ ਲਾਹ ਦਿੰਦੇ ਹਾਂ। ਉਹ ਖੇਤ ਵਿਚ ਗਿਆ ਤੇ ਇਕ ਕਿੱਕਰ ਹੀ ਪੁੱਟ ਕੇ ਲੈ 
ਆਇਆ। ਇਸ ਤਰ੍ਹਾਂ ਉਸ ਦਿਨ ਤੋਂ ਉਸ ਦਾ ਨਾਮ 'ਕਿੱਕਰ ਸਿੰਘ” ਹੀ ਪੈ ਗਿਆ। ਕਿੱਕਰ 
ਸਿੰਘ ਦਾ ਕੱਦ ਸੱਤ ਫੁੱਟ ਸੀ ਤੇ ਭਾਰ ਸਾਢੇ ਸੱਤ ਮਣ ਦੇ ਕਰੀਬ ਸੀ। ਉਹ ਆਟਾ ਪੀਹਣ 
ਵਾਲੇ ਖਰਾਸ ਦਾ ਕੋਈ ਦੋ ਮਣ ਭਾਰਾ-ਪੜ੍ਹ ਆਪਣੇ ਗਲ ਵਿਚ ਪਾ ਕੇ ਦੰੜਿਆ ਕਰਦਾ 
ਸੀ, ਜਿਸ ਕਰਕੇ ਉਸ ਦੀ ਧੌਣ 'ਤੇ ਬਲਦਾਂ ਵਾਂਗੂੰ ਕੈਨ੍ਹਾ ਪਿਆ ਹੋਇਆ ਸੀ। ਉਹ ਜਦੋਂ 
ਖੁਹ ਗੇੜਨ ਲੱਗਦਾ ਤਾਂ ਘੁਮਾਂ-ਘੁਮਾਂ ਪੈਲੀ ਰਮਾਂ ਛੱਡਦਾ ਸੀ। 

ਖੈਰ! ਇਨ੍ਹਾਂ ਵੱਡੇ ਪਹਿਲਵਾਨਾਂ ਦੀ ਖੁਰਾਕ ਵੀ ਆਪਣੇ ਆਪ ਵਿਚ ਸਾਡੇ ਵਰਗੇ 
ਆਮ ਬੰਦਿਆਂ ਨੂੰ ਹਾਸੋਹੀਣੀ ਹੀ ਲੱਗਦੀ ਹੈ। ਇਹ ਸੇਰ ਕੁ ਮੱਖਣ, ਸੇਰ ਸਵਾ ਸੇਰ ਘਿਉ 

163/ ਹਸਦਿਆਂ ਦੇ ਘਰ ਵਸਦੇ 


ਤੇ ਦੋ-ਤਿੰਨ ਸੇਰ ਯਖਣੀ ਤੇ ਪਾਈਆ-ਅੰਧ ਸੇਰ ਬਦਾਮਾਂ ਦੀ ਸ਼ਰਦਾਈ ਨਿੱਤ ਛਕ ਜਾਂਦੇ 
ਸਨ। ਇਹ ਗੱਲ ਵੱਖਰੀ ਹੈ ਕਿ ਇਹ ਲੋਕ ਸਵੇਰੇ-ਸ਼ਾਮ ਕਸਰਤ ਵਿਚ ਦੋ-ਦੋ ਹਜ਼ਾਰ ਡੰਡ 
ਤੇ ਬੈਠਕਾਂ ਲਾਉਣ ਤੋਂ ਇਲਾਵਾ ਕਨਾਲ-ਦੋ-ਕਨਾਲ ਦਾ ਅਖਾੜਾ ਗੋਡਣ ਤੋਂ ਬਾਅਦ 
ਪਹਿਲਵਾਨਾਂ ਨਾਲ ਜ਼ੋਰ ਕਰਿਆ ਕਰਦੇ ਸਨ। ਕਹਿੰਦੇ ਹਨ ਕਿ ਕਿਸੇ ਬੈਦੇ ਨੇ ਕਿੱਕਰ 
ਸਿੰਘ ਨਾਲ ਸ਼ਰਤ ਲਾ ਲਈ ਕਿ ਜੇ ਤੂੰ ਇਕ ਸੇਰ ਤਿੱਲ ਖਾ ਲਵੇਂ ਤਾਂ ਮੈਂ ਤੈਨੂੰ ਇਕ ਮੱਝ 
ਦੇ ਦੇਵਾਂਗਾ। ਅਗੋਂ ਭਲਵਾਨ ਜੀ ਨੇ ਪੁੱਛਿਆ; ਕੀ ਤਿੱਲ ਛਿੱਲੋ-ਛੱਡੇ ਹਨ ਜਾਂ ਸਣੇ- 
ਸੱਲਰੀਂ ਖਾਣੇ ਹਨ। ਗੱਲ ਮੁੱਕੀ! ਪਹਿਲਵਾਨ ਕਿੱਕਰ ਸਿੰਘ ਇਕ ਸੇਰ ਤਿੱਲ ਸਣ 
ਛਿਲਕੇ ਹੀ ਫੱਕੇ ਮਾਰ ਗਿਆ ਤੇ ਇਉਂ ਉਸ ਨੇ ਸ਼ਰਤ ਜਿਤ ਲਈ। 

ਵੈਸੇ ਪਹਿਲਵਾਨਾਂ ਦੀ ਖੁਰਾਕ ਸੁਣ ਕੇ ਹੀ ਆਮ ਬੰਦੇ ਨੂੰ ਤਾਂ ਹੈਰਾਨੀ ਵੀ ਹੁੰਦੀ ਹੈ ਤੇ 
ਹਾਸਾ ਵੀ ਆਉਂਦਾ ਹੈ। ਸਗੋਂ ਇਨ੍ਹਾਂ ਰਸਤਮੱਂ-ਜ਼ਮਾਂ ਗਾਮੇ ਵਰਗੇ ਪੁਰਾਣੇ ਪਹਿਲਵਾਨਾਂ 
ਦੀ ਖੁਰਾਕ ਬਾਰੇ ਸੁਣ ਕੇ ਤਾਂ ਕਿਸੇ ਮਾੜੇ ਹਾਜ਼ਮੇ ਵਾਲੋਂ ਨੂੰ ਪੇਚਿਸ਼ ਦੀ ਸ਼ਿਕਾਇਤ ਵੀ ਹੋ 
ਸਕਦੀ ਹੈ। ਜਦੋਂ ਸੈਨ 1910 ਵਿਚ ਲੰਦਨ ਵਿਖੇ ਹੈਗਰੀ ਦੇ ਵਿਸ਼ਵ ਚੈਂਪੀਅਨ ਜ਼ਬਿਸਕੋ ਨੂੰ 
ਢਾਹ ਕੇ ਰਸਤਮ-ਏ-ਜ਼ਮਾ ਬਣਨ ਵਾਲਾ ਗਾਮਾ ਪਹਿਲਵਾਨ ਮਹਾਰਾਜਾ ਭੂਪਿਦਰ ਸਿੰਘ 
ਪਟਿਆਲਾ ਦੀ ਸਰਪ੍ਰਸਤੀ ਹੇਠ ਪਟਿਆਲੇ ਰਹਿੰਦਾ ਸੀ ਤਾਂ ਉਹ ਨਿੱਤ ਵੀਹ ਸੇਰ ਦੁੱਧ 
ਪੀਂਦਾ ਸੀ। ਇਸ ਤੋਂ ਇਲਾਵਾ ਉਹ ਤਿੰਨ ਪਾ ਘਿਉ, ਅੱਧ ਸੇਰ ਮੱਖਣ, ਇੱਕ ਸੇਰ ਬਦਾਮਾਂ 
ਦੀਆਂ ਗਿਰੀਆਂ ਤੇ ਪੰਜ-ਛੇ ਸੇਰ ਫਲ ਖਾਂਦਾ ਸੀ। ਫਿਰ ਉਹ ਬਾਰਾਂ ਸੇਰ ਮਾਸ ਦੀ ਯਖਣੀ 
ਵੀ ਪੀਂਦਾ ਸੀ। ਬਹਿਰਹਾਲ, ਅਜ ਕੱਲ੍ਹ ਹਮਾਤੜ ਲੋਕ ਤਾਂ ਇੰਨੀ ਵੱਡੀ ਮਾਤਰਾ ਵਿਚ 
ਖੁਰਾਕ ਸਬੈਧੀ ਸੁਣ ਕੇ ਜਾਂ ਖਾਸ ਕਰਕੇ ਦਰਸ਼ਨ ਕਰਕੇ ਹੀ ਡਾਕਟਰਾਂ ਕੋਲ ਬਲੱਡ ਪ੍ਰੈਸ਼ਰ 
ਦੀ ਦਵਾਈ ਲੈਣ ਤੁਰ ਪੈਂਦੇ ਹਨ। 

ਖੈਰ! ਅਜਿਹੀ ਖੁਰਾਕ ਦੇ ਪ੍ਰਸੈਗ ਵਿਚ ਹੀ ਮੇਰੇ ਧਿਡ ਦੇ ਬਾਬਾ ਜੀ ਬਖਤੌਰ ਸਿੰਘ ਬਾਰੇ 
ਵੀ ਮਸ਼ਹੂਰ ਸੀ ਕਿ ਇਕ ਵਾਰੀ ਉਨ੍ਹਾਂ ਦਾ ਭਤੀਜਾ ਨੰਹਰੇ ਅਰਥਾਤ ਪਸ਼ੂਆਂ ਦੀ ਹਵੇਲੀ 
ਵਿਚੋਂ ਮੱਝ ਚੋਅ ਕੇ ਆ ਰਿਹਾ ਸੀ। ਬਾਬਾ ਜੀ ਨੇ ਉਸ ਨੂੰ ਪੁਛਿਆ ਕਿ ਭਾਈ ਤੇਰੀ ਮੱਝ 
ਕਿੰਨਾਂ ਕੁ ਦੁੱਧ ਦੇ ਦਿੰਦੀ ਹੈ। ਉਨ੍ਹਾਂ ਦਾ ਭਤੀਜਾ ਕਹਿਣ ਲੱਗਾ ਕਿ ਸਾਡੀ ਮੱਝ ਸਤ-ਅੰਠ 
ਸੇਰ ਦੁੱਧ ਦੇ ਹੀ ਦਿੰਦੀ ਹੈ ਤੇ ਟੱਬਰ ਦਾ ਵਾਅਵਾ ਗੁਜ਼ਾਰਾ ਹੋ ਜਾਂਦਾ ਹੈ। ਉਸ ਨੂੰ ਅੱਗੋਂ ਬਾਬਾ 
ਜੀ ਕਹਿਣ ਲੱਗੇ ਕਿ ਭਾਈ ਇੰਨੇ ਦੁੱਧ ਨਾਲ ਤਾਂ ਮੈਂ ਕੱਲਾ ਹੀ ਨਹੀਂ ਰੱਜਦਾ। 

ਇਸ ਵਾਰਤਾਲਾਪ ਵਿਚ ਤਾਏ ਤੇ ਭਤੀਜੇ ਦੀ ਸ਼ਰਤ ਲਗ ਗਈ ਤੇ ਬਾਬਾ ਜੀ 
ਬਖਤੰਰ ਇਕੋ-ਡੀਕੇ ਹੀ ਬਾਲਟੀ ਵਾਲਾ ਸਾਰਾ ਦੁੱਧ ਪੀ ਗਏ। ਪਰ ਬਾਬਾ ਜੀ ਨੇ ਸ਼ਰਤ 
ਵਾਲੇ ਦਸ ਰੁਪਈਏ ਆਪਣੇ ਭਤੀਜੇ ਨੂੰ ਛੱਡ ਦਿਤੇ। ਜ਼ਿਕਰਯੋਗ ਹੈ ਕਿ 60-70 ਸਾਲ 
ਪਹਿਲਾਂ ਦੇ ਸਮੇਂ ਵਿਚ ਦਸ ਰਪਏ ਅਜ ਦੇ 500 ਰਪਈਏ ਦੇ ਬਰਾਬਰ ਹੈਦੇ ਸਨ। ਇਸ ਦੇ 


164/ ਹਸਦਿਆਂ ਦੇ ਘਰ ਵਸਦੇ 


ਨਾਲ ਹੀ ਬਾਬਾ ਜੀ ਨੇ ਆਪਣੇ ਭਤੀਜੇ ਨੂੰ ਨਹੀਸਤ ਵੀ ਕੀਤੀ ਕਿ ਜੇ ਕਿਤੇ ਸ਼ਰਤ 
ਲਾਉਣੀ ਵੀ ਪੈ ਜਾਵੇ ਤਾਂ ਸੋਚ-ਸਮਝ ਕੇ ਹੀ ਲਾਉਣੀ ਚਾਹੀਦੀ ਹੈ। ਸਪੱਸ਼ਟ ਹੈ ਕਿ ਉਦੋਂ 
ਦੇ ਪੁਰਾਣੇ ਲੋਕਾਂ ਵਿਚ ਹਾਸੇ-ਮਜ਼ਾਕ ਦੇ ਨਾਲ ਹੀ ਉਨ੍ਹਾਂ ਦੀ ਗੱਲਬਾਤ ਵਿਚ ਕੌਈ 
ਨਹੀਸਤੀ ਸਬਕ ਹੈਦਾ ਸੀ। 

ਇਸ ਤਰ੍ਹਾਂ ਹੀ ਪਹਿਲਵਾਨਾਂ ਬਾਰੇ ਇਕ ਮਖੱਲੀਆ ਜਿਹੀ ਗੱਲ ਮਸ਼ਹੂਰ ਹੈ ਕਿ ਕੋਈ 
ਆਮ ਜਿਹਾ ਮਾੜਕੂ ਪਹਿਲਵਾਨ ਇਕ ਵਾਰੀ ਕਿਸੇ ਤਕੜੇ ਪਹਿਲਵਾਨ ਨਾਲ ਘੁਲਣ 
ਦੀ ਜ਼ਿੱਦ ਫੜ ਬੈਠਾ। ਬਹਿਰਹਾਲ, ਉਹ ਛੁਟਕੂ ਪਹਿਲਵਾਨ ਖਹਿੜੇ ਹੀ ਪੈ ਗਿਆ ਤੇ ਉਸ 
ਨੇ ਸੌ ਰੁਪਏ ਦੀ ਸ਼ਰਤ ਵੀ ਲਾ ਲਈ। ਇਸ 'ਤੇ ਵੱਡੇ ਪਹਿਲਵਾਨ ਨੇ ਸੋਚਿਆ ਕਿ ਜੇ ਮੈਂ 
ਲੱਗੀ, ਪਰ ਇਸ ਦੇ ਉਲਟ ਜੇ ਕਿਤੇ ਮੈਂ ਹਾਰ ਗਿਆ ਤਾਂ ਬਦਨਾਮੀ ਜ਼ਰਰ ਹੋਵੇਗੀ। ਇਸ 
ਵਾਸਤੇ ਉਸਤਾਦ ਪਹਿਲਵਾਨ ਨੇ ਉਸ ਨੂੰ ਕਿਹਾ ਕਿ ਚੱਲ ਆਪਾਂ ਘੁਲਣਾ ਤਾਂ ਕੀ ਹੈ, 
ਪਰ ਜੇ ਤੂੰ ਮੋਥੋਂ ਕੰਨ ਛੁਡਾ ਲਵੇਂ ਤਾਂ ਤੂੰ ਸ਼ਰਤ ਜਿੱਤ ਜਾਵੇਂਗਾ। 

ਖੋਰ! ਵੱਡੇ ਪਹਿਲਵਾਨ ਨੇ ਉਸ ਨਿਕੜੇ ਪਹਿਲਵਾਨ ਦਾ ਕੌਨ ਫੜ ਲਿਆ। ਜਦੋਂ 
ਨਿੱਕੂ-ਮੱਲ ਨੇ ਕੰਨ ਛੁਡਾਉਣ ਵਾਸਤੇ ਆਪਣੇ ਸਿਰ ਨੂੰ ਜ਼ੋਰਦਾਰ ਝਟਕਾ ਮਾਰਿਆ ਤਾਂ 
ਉਸ ਨੂੰ ਲੱਗਾ ਕਿ ਉਸ ਨੇ ਆਪਣਾ ਕੌਨ ਛੁਡਵਾ ਲਿਆ ਹੈ। ਇਸ 'ਤੇ ਉਹ ਭਲਵਾਨ ਜੀ 
ਨੂੰ ਕਹਿਣ ਲੱਗਾ ਕਿ ਹੁਣ ਤੂੰ ਮੇਰੀ ਸ਼ਰਤ ਦਾ ਸੰ ਰਪਈਆ ਇਥੇ ਰੱਖ। ਬਹਿਰਹਾਲ, 
ਉਸਤਾਦ ਪਹਿਲਵਾਨ ਨੇ ਨਿੱਕੂ ਪਹਿਲਵਾਨ ਦਾ ਕੌਨ ਉਸ ਦੇ ਹੱਥ 'ਤੇ ਧਰ ਦਿੱਤਾ। 
ਦਰਅਸਲ ਇਹ ਹੋਇਆ ਕਿ ਪਹਿਲਵਾਨ ਦੀ ਪਕੜ ਬੜੀ ਮਜ਼ਬੂਤ ਸੀ, ਜਦੋਂ ਨਿੰਕੂ 
ਉਸਤਾਦ ਨੇ ਝਟਕਾ ਮਾਰਿਆ ਤਾਂ ਉਸ ਦਾ ਕੌਨ ਹੀ ਪੁੱਟਿਆ ਗਿਆ। 
ਖਿਡਾਰੀਆਂ ਸਬੋਧੀ ਹਾਸੇ-ਮਖੌਲ ਦੀਆਂ ਗੱਲਾਂ:- 

ਇਸ ਤਰ੍ਹਾਂ ਪਹਿਲਵਾਨਾਂ ਤੇ ਖਿਡਾਰੀਆਂ ਦੇ ਆਪਣੇ ਹੀ ਅਵੱਲੇ ਜਿਹੇ ਹਾਸੇ- 
ਮਖੰਲ ਬਾਕੀ ਦੁਨੀਆਂ ਨਾਲੋਂ ਨਿਆਰੇ ਹੀ ਹੁੰਦੇ ਹਨ। ਇਸ ਸੈਦਰਭ ਵਿਚ ਇਹ ਮੋਨੀ- 
ਪ੍ਰਮੇਨੀ ਸੱਚਾਈ ਹੈ ਕਿ ਖੇਡ-ਸੈਸਾਰ ਦੀ ਬਸ ਆਪਣੀ ਹੀ ਦੁਨੀਆਂ ਹੁੰਦੀ ਹੈ ਤੇ ਇਸ ਦੇ 
ਆਪਣੇ ਹੀ ਖੋਡ-ਨਿਯਮ ਹੌਦੇ ਹਨ। ਖਿਡਾਰੀ ਇਕ-ਦੂਜੇ ਦੇ ਖਿਲਾਫ਼ ਦੁਸ਼ਮਣੀ ਦੀ 
ਭਾਵਨਾ ਨਾਲ ਨਹੀਂ ਖੇਡਦੇ, ਸਗੋਂ ਇਹ ਲੋਕ ਹਾਰ-ਜਿਤ ਨੂੰ ਖੇਡਾਂ ਦੀ ਸਦਭਾਵਨਾ 
ਮੁਤਾਬਿਕ ਹੀ ਸਵੀਕਾਰ ਕਰਦੇ ਹਨ। ਤਕਰੀਬਨ ਸਾਰੇ ਹੀ ਖਿਡਾਰੀ ਹੱਸਣ-ਖੇਡਣ ਦੇ 
ਬੜੇ ਸ਼ੁਕੀਨ ਹੁੰਦੇ ਹਨ। 

ਇਸ ਪ੍ਰਸੈਗ ਵਿਚ ਹਰ ਖੇਡ ਦੇ ਖਿਡਾਰੀਆਂ ਦੀ ਆਪਣੀ ਹੀ ਕਿਸਮ ਦੀ ਬੋਲਬਾਣੀ, 
ਬਾਤਚੀਤ ਤੇ ਸ਼ਬਦਾਵਲੀ ਹੁੰਦੀ ਹੈ। ਇਸ ਤੋਂ ਇਲਾਵਾ ਵੱਖੋ-ਵੱਖ ਖੇਡਾਂ ਦੇ ਖਿਡਾਰੀਆਂ 


165/ ਹਸਦਿਆਂ ਦੇ ਘਰ ਵਸਦੇ 


੦੪ ੩ ੪ <=੨ ੩੨ 


ਕਿ੍‌ਕਟ ਵਾਲੇ ਆਪਣੀ ਗੱਲਬਾਤ ਵਿਚ ਟੈਸਟ ਮੈਚਾਂ ਦੇ ਅੰਕੜੇ ਤੇ ਚੱਕੇ- ਛਿੱਕੇ ਦੀ 
ਸ਼ਮੁਲੀਅਤ ਅਕਸਰ ਹੀ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਕੋਈ ਵੀ ਗੱਲ ਕਰਦੇ ਸਮੇ 
' ਕ੍ਰਿਕਟ ਦੇ ਖਿਡਾਰੀ ਆਪਣੇ ਹੱਥਾਂ ਦੇ ਘੁੰਮਾਅ ਨਾਲ ਗੇਂਦਬਾਜ਼ੀ ਜਾਂ ਬੈਟਿੰਗ ਕਰਨ ਦੀ 
ਪ੍ਰਕਿਰਿਆ ਕਰਨ ਦੇ ਆਦੀ ਹੁੰਦੇ ਹਨ। ਇਉਂ ਹੀ ਹਾਕੀ ਵਾਲੇ ਫੱਟੇ ਖੜਕਾਉਣ, ਦੰੜਾਕ 
ਹੀਟਾਂ ਲਾਉਣ ਤੇ ਪਹਿਲਵਾਨ ਜ਼ੋਰ ਕਰਨ ਅਤੇ ਭਾਰ ਤੋਲਿਕ ਸਨੈਚ-ਜਰਕ ਤੇ ਵੇਟ 
ਲਾਉਣ ਜਿਹੇ ਆਪਣੇ ਵਿਲੱਖਣ ਜਿਹੇ ਸ਼ਬਦਾਂ ਤੇ ਨਿਵੇਕਲੀ ਜਿਹੀ ਬਾਡੀ ਲੈਂਗੂਏਜ 
ਭਾਵ ਆਪਣੇ ਅਦਾਜ਼ ਤੋਂ ਪਛਾਣੇ ਜਾਂਦੇ ਹਨ। 

ਖੇਡ ਦੇ ਮੈਦਾਨ ਵਿਚ ਤਕੜੇ ਜੁਸੇ ਵਿਚ ਤਕੜੀ ਮਾਨਸਿਕਤਾ ਦੇ ਸਦਕਾ ਟਿੱਚਰਾਂ 
ਮਸ਼ਕਰੀਆਂ ਦਾ ਹੋਰ ਵੀ ਗੁੜ੍ਹਾ ਰੋਗ ਬੱਝਦਾ ਹੈ। ਉਥੇ ਨਾ ਕੋਈ ਕਿਸੇ ਦੀ ਮਸ਼ਕਰੀ ਦਾ ਬੁਰਾ 
ਮਨਾਉਂਦਾ ਹੈ ਤੇ ਨਾ ਹੀ ਕਿਸੇ ਟਿੱਚਰ ਮਖੰਲ ਦਾ ਬੁਰਾ ਮਨਾਉਣ ਦੀ ਕੋਈ ਬਹੁਤੀ 
ਰੀਜਾਇਸ਼ ਹੁੰਦੀ ਹੈ ਕਿਉਂਕਿ ਇਹ ਸਾਰੇ ਹੀ ਤਕਰੀਬਨ ਖੇਡਣ-ਮੱਲਣ ਦੇ ਸ਼ੁਕੀਨ ਹੁੰਦੇ 
ਹਨ। ਖਿਡਾਰੀਆਂ ਵਿਚ ਖੇਡਣ-ਕੁੱਦਣ ਤੇ ਹਾਸਰਸ ਦੇ ਪ੍ਰਸੈਗ ਵਿਚ ਜ਼ਿਕਰਯੋਗ ਹੈ ਕਿ 
ਫਰੀਦਕੋਟ ਦਾ ਗੁਰਚਰਨ ਸਿੰਘ “ਪਲੇਨ” ਇਡੀਆ ਪੱਧਰ ਦਾ ਹਾਕੀ ਪਲੇਅਰ ਹੋਇਆ ਹੈ 
ਜੋ ਕਿ ਬਾਅਦ ਵਿਚ ਪ੍ਰਸਿੱਧ ਰੈਫਰੀ ਵੀ ਬਣਿਆ। ਉਹ ਹਰ ਫਾਊਲ ਨੂੰ ਐਕਸ਼ਨ ਕਰਕੇ 
ਦਰਸਾਉਂਦਾ ਸੀ। ਉਸ ਨੂੰ ਲੋਕ “ਪਲੇਨ” ਇਸ ਲਈ ਕਹਿੰਦੇ ਸਨ ਕਿ ਜਦੋਂ ਵੀ ਕੋਈ ਗੋਲ 
ਹੁੰਦਾ ਸੀ ਤਾਂ ਉਹ ਧਰਤੀ 'ਤੇ ਢਿੱਡ ਭਾਰ ਲੰਮਾ ਪੇ ਜਾਂਦਾ ਸੀ ਤੇ ਗੋਲ ਹੋਣ ਦੀ ਲੰਬੀ 
ਸੀਟੀ ਮਾਰਦਾ ਹੋਇਆ ਆਪਣੇ ਦੋਨੋਂ ਹੱਥ ਤੇ ਪੈਰ ਜ਼ਮੀਨ ਤੋਂ ਇਉਂ ਚੁੱਕ ਲੈਂਦਾ ਸੀ ਕਿ 
ਜਿਵੇਂ ਉਹ ਕੋਈ ਹਵਾਈ ਜਹਾਜ਼ ਹੋਵੇ। 

ਪਲੇਨ ਦੀ ਨਿਗਾਹ ਬੱਢੇ ਵਾਰੇ ਖਾਸੀ ਘੱਟ ਗਈ, ਪਰ ਉਸ ਦਾ ਹਾਕੀ ਖੇਡਣ- 
ਖਿਡਾਉਣ ਦਾ ਸ਼ੌਕ ਨਹੀਂ ਘਟਿਆ। ਇਕ ਵਾਰੀ ਬਤੌਰ ਰੈਫਰੀ ਕੋਈ ਮੈਚ ਖਿਡਾਉਂਦੇ ਹੋਏ 
ਉਸ ਨੇ ਗੋਲਾਂ ਤੋਂ ਬਾਹਰ ਨਿਕਲੀ ਬਾਲ ਦਾ ਵੀ ਗੋਲ ਦੇ ਦਿੱਤਾ। ਇਸ 'ਤੇ ਰੌਲਾ ਪੈ 
ਗਿਆ, ਪਰ ਉਸ ਨੇ ਗੇਮ ਫਿਰ ਵੀ ਇਹ ਕਹਿ ਕੇ ਦੁਬਾਰਾ ਸਟਾਰਟ ਕਰਵਾ ਦਿੱਤੀ ਕਿ 
ਰੈਫਰੀ ਮੈਂ ਹਾਂ, ਇਸ ਵਾਸਤੇ ਤੁਹਾਨੂੰ ਮੇਰਾ ਫੈਸਲਾ ਮੇਨਣਾ ਪੈਣਾ ਹੈ। ਬਹਿਰਹਾਲ, ਜਦੋਂ 
ਪਹਿਲਾਂ ਗੋਲ ਕਰਨ ਵਾਲੀ ਧਿਰ ਦੇ ਪਾਸੇ ਵੀ ਬਾਲ ਗੋਲ-ਪੋਸਟ ਦੇ ਉਪਰੋਂ ਦੀ ਲੰਘ 
ਗਈ ਤਾਂ ਪਲੇਨ ਸਾਹਿਬ ਨੇ ਫਿਰ ਗੋਲ ਦੇ ਦਿੱਤਾ। ਇਸ 'ਤੇ ਫਿਰ ਰੌਲਾ ਪੈ ਗਿਆ ਤਾਂ 
ਉਨ੍ਹਾਂ ਨੇ ਦੋਹਾਂ ਟੀਮਾਂ ਨੂੰ ਸੈਂਟਰ ਵਿਚ ਸੱਦਿਆ ਤੇ ਤਾੜਨਾ ਕੀਤੀ ਕਿ, “ਜੇ ਪਹਿਲਾ ਗੋਲ 
ਨਹੀਂ ਸੀ, ਤਾਂ ਮੈਨੂੰ ਪਤਾ ਹੈ ਦੂਜਾ ਵੀ, ਕਿਹੜਾ ਗੋਲ ਹੈ? ਇਹ ਗੱਲ ਤਾਂ ਮੈਨੂੰ ਤੁਹਾਨੂੰ 
ਦੋਹਾਂ ਟੀਮਾਂ ਨੂੰ ਬਰਾਬਰ ਕਰਨ ਲਈ ਦਿੱਤਾ ਹੈ। ਬਾਕੀ ਇਥੇ ਤਾਂ ਹੁਣ ਬਤੰਰ ਰੈਫਰੀ ਮੇਰੀ ਹੀ 
ਚਲੂਗੀ। ਸੋ ਤੁਸੀਂ ਹੁਣ ਅੱਗੇ ਤੋਂ ਯਬੱਲੀਆਂ ਨਾ ਮਾਰਿਉਂ ਤੇ ਧਿਆਨ ਨਾਲ ਖੇਡਿਉ। 


166/ ਹਸਦਿਆਂ ਦੇ ਘਰ ਵਸਦੇ 


ਖੈਰ! ਇਸ ਸਾਰੇ ਪ੍ਰਸੈਗ ਵਿਚ ਪਲੇਨ ਸਾਹਿਬ ਦਾ ਵੀ ਆਖਿਰ ਨੂੰ ਇਹ ਕਹਿਣਾ ਸੀ 
ਕਿ ਪਲੇਅਰਾਂ ਨੂੰ ਰੈਫਰੀ ਦੇ ਫੈਸਲੇ ਦੀ ਕਦਰ ਕਰਨੀ ਸਿਖਣੀ ਚਾਹੀਦੀ ਹੈ। ਇਉ' ਨਿਸ਼ਕਪਟ 
ਸੁਭਾਅ, ਨਿਰਛਲ ਹਾਸੇ ਤੇ ਮਾਸੂਮੀਅਤ ਦੀ ਇੰਨੀ ਤਾਕਤ ਹੁੰਦੀ ਹੈ ਕਿ ਹਾਸਾ-ਮਜ਼ਾਕ 
ਤਾਂ ਮੋਦਾਨ ਵਿਚ ਲੜ-ਭਿੜ ਰਹੇ ਲੋਕਾਂ ਨੂੰ ਵੀ ਇਕ ਸਾਂਝੇ ਤੇ ਸਿਹਤਮੇਦ ਮਚ ਉਤੇ 
ਇਕੱਠਾ ਕਰ ਦਿੰਦਾ ਹੈ। 


167/ ਹਸਦਿਆਂ ਦੇ ਘਰ ਵਸਦੇ 


ਕੁੱਝ ਹੱਸ ਵੇ ਮਨਾਂ ਕੁੱਝ ਖੇਡ ਵੇ ਮਨਾਂ 


ਦਰਅਸਲ, ਮੁੱਕਦੀ ਗੱਲ ਤਾਂ ਇਹ ਹੈ ਕਿ ਪੰਜਾਬੀ ਲੋਕ ਸਹੀ ਰੁਪ ਵਿਚ ਧਰਤੀ ਮਾਂ ਦੇ 
ਪੁੱਤ ਹਨ। ਇਨ੍ਹਾਂ ਦੇ ਲੋਕ ਨਾਚਾਂ ਤੇ ਲੋਕ ਗੀਤਾਂ ਵਿਚ ਕੁਦਰਤ ਦੀ ਗੋਦ ਦਾ ਨਿੱਘ ਹੈ ਅਤੇ 
ਇਨ੍ਹਾਂ ਦੀਆਂ ਲੋਕ ਸਿਆਣਪਾਂ ਤੇ ਅਖਾਣਾਂ ਵਿਚ ਧਰਾਤਲੀ ਵਿਦਵਤਾ ਤੇ ਸੋਝੀ 'ਤੇ 
ਅਧਾਰਿਤ ਯਥਾਰਥਵਾਦੀ ਗੁੜ੍ਹ-ਗਿਆਨ ਵੀ ਹੈ। ਪਜਾਬੀਆਂ ਦੀਆਂ ਲੋਕ ਬੋਲੀਆਂ, ਅਖਾਣਾਂ 
ਤੇ ਮੁਹਾਵਰਿਆਂ ਵਿਚ ਮਾਂ ਦੀ ਬੁੱਕਲ ਵਾਲੀ ਨਿੱਘ ਤੇ ਅਪਣੱਤ ਵੀ ਹੈ ਤੇ ਇਸ ਦੇ ਨਾਲ ਹੀ 
ਟਕੋਰਾਂ ਵੀ ਹੈਦੀਆਂ ਹਨ। ਇਨ੍ਹਾਂ ਦੇ ਜੀਵਨ ਦੇ ਤਜਰਬੇ ਤੇ ਡੂੰਘੇ ਅਨੁਭਵ ਇਨ੍ਹਾਂ ਦੀ ਜੱਟ 
ਭਾਖਿਆ ਵਿਚ ਸਮੋਏ ਹੋਏ ਹੁੰਦੇ ਹਨ। ਇਸ ਲਈ ਮੇਰੇ ਖਿਆਲ ਵਿਚ “ਜੱਟ ਭਾਖਿਆ” ਤੇ 
ਸਾਧਾਂ ਦੀ 'ਸਾਧ ਭਾਖਿਆ” ਉੱਚੇ ਪੱਧਰ 'ਤੇ ਆ ਕੇ ਇਕ ਰੁਪ ਹੀ ਹੋ ਜਾਂਦੀ ਹੈ। 

ਮੇਰੇ ਉਪਰੋਕਤ ਵਿਚਾਰਾਂ ਨੂੰ ਵਾਰਿਸ ਸ਼ਾਹ ਦੇ ਕਥਨ “ਪਹਿਲਾਂ ਆਪ ਰੱਬ ਹੈ ਨੇ 
ਇਸ਼ਕ ਕੀਤਾ, ਮਾਸ਼ੂਕ ਹੈ ਨਬੀ ਰਸੂਲ ਮੀਆਂ। ਇਸ਼ਕ ਪੀਰ ਫਕੀਰ ਦਾ ਮਰਤਬਾ ਹੈ; ਫਰਜ਼ 
ਇਸ਼ਕ ਦਾ ਭਲਾ ਰਜੂਲ ਮੀਆਂ, ਖਿਲੋ ਤਿਨ੍ਹਾਂ ਦੇ ਬਾਗ ਕਲੂਬ ਅੰਦਰ; ਜਿਨ੍ਹਾਂ ਇਸ਼ਕ 
ਕੀਤਾ ਹੈ ਕਬੂਲ ਮੀਆਂ?” ਤੋਂ ਅਧਾਰ ਮਿਲਦਾ ਹੈ। ਸਾਡੇ ਲੋਕ ਗੀਤਾਂ ਤੇ ਅਖਾਣਾਂ ਵਿਚ 
ਧਰਾਤਲੀ ਜਜ਼ਬਿਆਂ ਤੇ ਵੇਗ ਭਰਪੁਰ ਵਲਵਲਿਆਂ ਨੂੰ ਨਸ਼ਰ ਕਰਦੀ ਸਿੰਧੀ-ਪੱਧਰੀ 
ਭਾਸ਼ਾ “ਸਾਧ ਭਾਖਿਆ” ਵਾਂਗ ਹੀ ਪ੍ਰਮਾਣਿਤ ਹੈ। 

ਖੈਰ ! ਇਥੇ ਜ਼ਿਕਰਯੋਗ ਹੈ ਕਿ ਰਸਟਿਕ ਹਿਊਮਰ ਭਾਵ ਦਿਹਾਤੀ ਹਾਸਾ-ਮਜ਼ਾਕ ਸਾਡੀ 
ਮਢ-ਕਦੀਮੀ ਵਿਰਾਸਤ ਹੈ। ਸਾਡੇ ਲੁੱਡੀ ਤੇ ਬਾਘੀਆਂ ਪਾਉਂਦੇ ਪਜਾਬੀ ਲੋਕ ਗੀਤ, ਅਨਖੇ 
ਲੀਆਂ ਕਰਦੀਆਂ ਬੋਲੀਆਂ ਅਤੇ ਕੁਤਕੁਤਾੜੀਆਂ ਕਰਦੇ ਸਾਡੇ ਅਖਾਣ-ਮਹਾਵਰੇ, ਮਸ਼ਕਰੀਆਂ 
ਤੇ ਟਿੱਚਰ-ਮਸਖ਼ੌਲ ਸਾਡੀਆਂ ਖੁਸ਼ੀਆਂ ਤੇ ਹਾਸੇ-ਖੇੜਿਆਂ ਦੇ ਪ੍ਰੇਰਣਾ ਸਰੋਤ ਹਨ। ਇਥੇ ਇਹ 
ਵਰਨਣਯੋਗ ਹੈ ਕਿ ਸਾਡੇ ਭੰਗੜੇ, ਲੁੱਡੀ ਤੇ ਬਾਘੀ ਪਾਉਂਦੇ ਲੋਕ ਗੀਤ ਤੇ ਲੋਕ ਬੋਲੀਆਂ 
ਖੁਸ਼ੀ ਦਾ ਮਾਹੌਲ ਸਿਰਜਕੇ ਇਕ ਵੱਖਰਾ ਜਿਹਾ ਹੀ ਰਗ ਬੈਨ੍ਹ ਦਿੰਦੇ ਹਨ। 

ਬਹਿਰਹਾਲ, ਇਸ ਹੱਸਣ-ਖੇਡਣ, ਮਨ-ਪ੍ਰਚਾਵੇ ਤੇ ਮਨੋਰੋਜਨ ਦੇ ਚਲ ਰਹੇ ਸੈਦਰਭ 
ਵਿਚ ਇਹ ਅਤਿਕਥਨੀ ਨਹੀਂ ਹੋਵੇਗੀ ਕਿ ਭੰਗੜਾ, ਨਾਚ-ਗਿੱਧਾ ਤੇ ਬੋਲੀਆਂ ਸਾਡੇ 

168/ ਹਸਦਿਆਂ ਦੇ ਘਰ ਵਸਦੇ 


ਪੰਜਾਬੀ ਸਮਾਜ ਤੇ ਖਾਸ ਕਰਕੇ ਸਾਡੇ ਤੀਮਤ ਸਮਾਜ ਦੀ ਬੜੀ ਕੋਮਲ ਤੇ ਵਿਲੱਖਣ ਜਿਹੀ 
ਕਮਜ਼ੋਰੀ ਹੈ। ਸੈਸਾਰ ਭਰ ਵਿਚ ਤੇ ਖਾਸ ਕਰਕੇ ਪੰਜਾਬ ਵਿਚ ਤਾਂ ਅੱਰਤਜ਼ਾਤ ਨਾਚ-ਗਿਗੱਧੇ 
ਤੇ ਬੋਲੀਆਂ ਨੂੰ ਆਪਣੇ ਦਿਲ ਤੇ ਵੇਗਾਂ-ਵਲਵਲਿਆਂ ਤੇ ਮਨ ਦੀ ਭੜਾਸ ਕੱਢਣ ਦਾ 
ਵਧੀਆ ਸਬੱਥੀ ਜ਼ਰੀਆ ਸਮਝਦੀ ਹੈ। ਕਿਹਾ ਜਾ ਸਕਦਾ ਹੈ ਕਿ ਸਾਡੇ ਲੋਕ ਗੀਤ 'ਲੁੱਡੀ 
ਤੇ ਬਾਘੀ” ਪਾਉਂਦੇ ਹਨ ਤੇ ਸਾਡੀਆਂ ਲੋਕ ਬੋਲੀਆਂ “ਅਠਖੇਲੀਆਂ” ਕਰਦੀਆਂ ਹਨ। 
ਰੂਹ ਨਾਲ ਅਠਖੇਲੀਆਂ ਕਰਦੀਆਂ ਕੁਝ ਕੁ ਲੋਕ ਬੋਲੀਆਂ:- 

ਸਾਉਣ ਮਹੀਨੇ ਦਿਨ ਗਿੱਧੇ ਦੇ; ਸਭੇ ਸਹੇਲੀਆਂ ਆਈਆਂ, 

ਨੱਚਣ-ਕੁੱਦਣ ਝੁਟਣ ਪੀਘਾਂ; ਵੱਡਿਆਂ ਘਰਾਂ ਦੀਆਂ ਜਾਈਆਂ, 

ਭਿੱਜ ਗਈ ਰੁਹ ਮਿੱਤਰਾ; ਸ਼ਾਮ ਘਟਾਂ ਚੜ੍ਹ ਆਈਆਂ। 

“_ ਗਿੱਧੇ ਵਿਚ ਕੰਮ ਕੀ ਘੁੰਡ ਦਾ; ਘੰਡ ਕੱਢਦੀ ਜਾਂ ਬਾਹਲੀ ਸੋਹਣੀ 

ਘੁੰਡ ਵਿਚ ਅੱਖ ਪਛਾਣੀ, ਖੁੱਲ੍ਹ ਕੇ ਨੱਚ ਲੈ ਨੀ, 
ਬਣ ਜਾ ਗਿੱਧੇ ਦੀ ਰਾਣੀ 

“_ ਕੁੱਲੀ ਯਾਰ ਦੀ ਸੁਰਗ ਦਾ ਝੁਟਾ; ਅੱਗ ਲਾਵਾਂ ਮਹਿਲਾਂ ਨੂੰ 

“ਗਿੱਧਾ ਪਾਇਆ ਮੋਲ ਨਚਾਇਆ, ਹੋਗੀ ਜਾਣ ਦੀ ਤਿਆਰੀ, ਹਾਕਾਂ ਘਰੋਂ 
ਵੱਜੀਆਂ, ਛੱਡ ਮਿੱਤਰਾ ਫੁਲਕਾਰੀ। 

“ਹੋਰਾਂ ਨੇ ਖਾਧੀਆਂ ਰੱਖੀਆਂ-ਮਿੱਸੀਆਂ, ਅਸਾਂ ਤਾਂ ਖਾਧੀਆਂ ਚੁਰੀਆਂ ਜੀ, ਅੱਜ 
ਹੋਈਆਂ ਸਾਡੀਆਂ ਮੁਰਾਦਾਂ ਪੁਰੀਆਂ ਜੀ। 

“ਸਾਡਾ ਚਿੜੀਆਂ ਦਾ ਚੌਬਾ ਵੇ, ਬਾਬਲ ਅਸੀਂ ਉੱਡ ਜਾਣਾ 
ਲਈ ਬਹੁਤ ਹੀ ਵਧੀਆ ਬੋਲੀਆਂ ਬਣਾਈਆਂ ਹਨ। ਇਹ ਕੋਈ ਅਤਿਕਥਨੀ ਨਹੀਂ ਹੈ ਕਿ 
ਗਿੱਧਾ ਤੇ ਬੋਲੀਆਂ ਤਾਂ ਸਮੱਚੀ ਅੰਰਤਜ਼ਾਤ ਦੀਆਂ ਦਬੀਆਂ ਭਾਵਨਾਵਾਂ ਦਾ ਮੋਖ-ਦੁਆਰ 
ਤੇ ਉਨ੍ਹਾਂ ਦੀ ਰਹ ਦੇ ਹੜ੍ਹ ਰਪੀ ਅਠੱਲੂ ਵੇਗ ਦਾ ਪ੍ਰਤੀਕ ਹਨ। ਪਿੰਡਾਂ ਵਿਚ ਆਮ ਤੌਰ 'ਤੇ 
ਦੇਖਣ ਵਿਚ ਆਉਂਦਾ ਸੀ ਕਿ ਇਕ ਪਾਸੇ ਹਾੜ੍ਹੀ ਦੀ ਫਸਲ ਸਾਂਭਣ ਅਤੇ ਸਾਉਣੀ ਦੀ 
ਫਸਲ ਬੀਜਣ ਉਪਰੈਤ ਵਿਹਲੀ ਜਿਹੀ ਰੁੱਤੇ ਸ਼ਾਦੀ-ਵਿਆਹ ਦੇ ਮੌਕਿਆਂ 'ਤੇ ਜੋਵ ਚੜ੍ਹੀ 
ਨਹੀਂ ਕਿ ਪਿਛੇ ਮਾਈਆਂ-ਬੀਬੀਆਂ ਤੇ ਭਰਜਾਈਆਂ ਗਿੱਧੇ ਦਾ ਖੰਰੁ ਪਾ ਦਿੰਦੀਆਂ ਸਨ। 
ਇਨ੍ਹਾਂ ਧਮਾਲਾਂ ਸਮੇਂ ਸ਼ੰਕਣ ਨੱਢੀਆਂ ਤੇ ਬੁੱਢੀਆਂ ਨੂੰ ਜੇਠ-ਹਾੜ ਦੀ ਸਿਖਰ ਦੁਪਿਹਰ ਦੀ 
ਤਿੱਖੜ ਧੁੱਪ ਜਾਂ ਗਰਮੀ ਦੀ ਵੀ ਕੋਈ ਪ੍ਰਵਾਹ ਨਹੀਂ ਹੈੰਦੀ ਸੀ। ਸ਼ਾਇਦ ਇਸ ਲਈ ਹੀ ਸ਼ੰਕ 
ਦੀਆਂ ਪੱਟੀਆਂ ਇਨ੍ਹਾਂ ਮੁਟਿਆਰਾਂ ਵਾਸਤੇ 'ਕਮਲੀ ਜਾਤ ਦੁਪਿਹਰੇ ਗਿੱਧਾ” ਜਿਹਾ ਸਾਡਾ 


169/ ਹਸਦਿਆਂ ਦੇ ਘਰ ਵਸਦੇ 


ਲੋਕ ਅਖਾਣ ਬਣਿਆ ਹੈ। 

ਖੇਰ! ਤੀਆਂ ਦੇ ਤਿਉਹਾਰ ਦੀ ਗੱਲ ਕਰੀਰੇ ਤਾਂ ਸਾਉਣ ਦੇ ਮਹੀਨੇ ਦੀਆਂ ਝੜੀਆਂ 
ਤਾਂ ਮਨੁੱਖ ਨੂੰ ਤਾਂ ਕੀ ਸਗੋਂ ਪਸ਼ੂ-ਪ੍ਰਾਣੀ ਤੇ ਬਨਸਪਤੀ ਸੈਸਾਰ ਨੂੰ ਵੀ ਮੰਲਣ ਲਾ 
ਦਿੰਦੀਆਂ ਹਨ। ਸਾਉਣ ਦੀਆਂ ਘਟਾਵਾਂ ਦੇਖ ਕੇ ਜਿਥੇ ਮੋਰ ਪੈਲਾਂ ਪਾਉਣ ਲੱਗ ਪੈਂਦੇ 
ਹਨ, ਉਥੇ ਹੀ ਕੋਮਲਭਾਵੀ ਅੱਰਤਾਂ ਦੇ ਮਨ ਵੀ ਨੱਚਣ-ਕੁੱਦਣ ਲਗ ਪੈਂਦੇ ਹਨ। ਤੀਆਂ 
ਦੇ ਤਿਉਹਾਰ 'ਤੇ ਕੀ ਨੱਢੀਆਂ ਤੇ ਕੀ ਬੁੱਢੀਆਂ ਬਸ ਸਾਰੀਆਂ ਹੀ ਆਪਣੇ ਮਨੋਂ-ਵੇਗਾਂ ਤੇ 
ਦਿਲ ਦੀ ਭੜਾਸ ਕੱਢਣ ਲਈ ਗਿਗੱਧੇ ਦੇ ਪਿੜ੍ਹ ਬੰਨ੍ਹ ਲੈਂਦੀਆਂ ਹਨ। ਫਿਰ ਇਹ ਤਨੌਂ-ਮਨੋਂ 
ਖੁਸ਼ੀ ਵਿਚ ਖੀਵੀਆਂ ਹੋ ਕੇ ਨੱਚਦੀਆਂ ਹਨ ਤੇ ਆਪਣੀ ਕਬੀਲਦਾਰੀ ਨੂੰ ਭੁਲ-ਭੁਲਾ ਕੇ 
ਆਪਣੇ ਅਤੀਤ ਨਾਲ ਰਲਗੱਡ ਹੋ ਜਾਂਦੀਆਂ ਹਨ। 
ਜਗਾ ਦਿੰਦੇ ਹਨ। ਇਸ ਵਾਸਤੇ ਹੀ ਕਿਹਾ ਜਾਂਦਾ ਹੈ ਕਿ ਪੇਕੇ ਗਈਆਂ ਜ਼ਨਾਨੀਆਂ ਨੂੰ 
ਸੰਹਰੀਂ ਵਾਪਿਸ ਲਿਆਉਣਾ ਤੇ ਮੱਝ ਨੂੰ ਛੱਪੜ ਵਿਚੋਂ ਕੱਢਣਾ ਬੜਾ ਅੱਖਾ ਕੌਮ ਹੈ। 

ਗੱਲ ਮੁੱਕੀ ! ਸਾਡੇ ਨਾਰੀ ਸਮਾਜ ਨੂੰ ਤੀਆਂ ਦਾ ਚਾਅ ਦੇਸ਼ ਦੀ ਅਜ਼ਾਦੀ ਨਾਲੋਂ 
ਵੀ ਵੱਧ ਹੁੰਦਾ ਹੈ ਕਿਉਂਕਿ ਤੀਮਤਾਂ ਲਈ ਤੀਆਂ ਦੇ ਦਿਨ ਅਜ਼ਾਦੀ ਦੇ ਦਿਨ ਹੁੰਦੇ ਹਨ। 
ਇਨ੍ਹਾਂ ਦਿਨਾਂ ਵਿਚ ਉਹ ਬੇਬਾਕ ਤੇ ਨਿਸ਼ਗ ਹੋ ਕੇ ਨੱਚਦੀਆਂ-ਟੱਪਦੀਆਂ ਹਨ। ਇਨ੍ਹਾਂ 
ਮਨੋਭਾਵਨਾਵਾਂ ਦੇ ਪੁਥਾਇ “ਭਿੱਜ ਗਈ ਰੁਹ ਮਿੱਤਰਾ, ਸ਼ਾਮ ਘਟਾ ਚੜ੍ਹ ਆਈਆਂ” 
ਜਿਹੀਆਂ ਕਈ ਬੋਲੀਆਂ ਹਨ। ਇਉ ਹੀ ਤੀਆਂ ਦੇ ਤਿਉਹਾਰ ਸਮੇਂ ਅੰਰਤਜ਼ਾਤ ਦੀ 
ਮਾਨਸਿਕ ਖੁਸ਼ੀ ਦੇ ਸਦਕਾ ਹੀ “ਤੀਵੀਆਂ ਦੇ ਰਾਜ” ਦਾ ਸੈਕਲਪ ਉਭਰਿਆ ਹੈ। ਇਸ 
ਪ੍ਰਸੈਗ ਵਿਚ ਸਾਡੀ ਇਕ ਪੁਰਾਣੀ ਲੋਕ ਬੋਲੀ “ਤੀਂਵੀਆਂ ਦਾ ਰਾਜ ਹੋ ਗਿਆ, ਚੱਕੀ 
ਛੁੱਟ ਗਈ ਚੁਲੂੰ ਨੇ ਛੁੱਟ ਜਾਣਾ” ਵੀ ਹੈ। ਸਾਡਾ ਨਾਰੀ ਸਮਾਜ ਅਜਿਹੇ ਸੈਕਲਪਾਂ 
ਦੁਆਰਾ ਆਪਣੀ ਅਜ਼ਾਦ ਹੋਂਦ ਤੇ ਭਵਿੱਖ ਦੀ ਕਲਪਨਾ ਕਰਦਾ ਹੋਇਆ ਰਾਗ-ਰੋਗ 
ਮਨਾਉਂਦਾ ਹੈ। 

ਗੌਰਤਲਬ ਹੈ ਕਿ “ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਤੇ ਗਾਉਣ ਵਾਲੋਂ ਦਾ ਮੁਹ” 
ਜਿਹੀਆਂ ਲੋਕ ਬੋਲੀਆਂ ਦੇ ਪ੍ਰਸੰਗ ਵਿਚ ਪੰਜਾਬੀ ਸਭਿਆਚਾਰ ਵਿਚ ਮੱਢ-ਕਦੀਮ ਤੋਂ ਹੀ 
ਅੰਰਤ ਤੇ ਮਰਦਜ਼ਾਤ ਦੇ ਗਿੱਧੇ, ਲੁੱਡੀਆਂ ਤੇ ਭੰਗੜੇ ਅਣਬੋਲੀਆਂ, ਅਣਤੋਲੀਆਂ ਤੇ 
ਅਣਮਿਣੀਆਂ ਜਿਹੀਆਂ ਸਾਂਝ-ਸਕੀਰੀਆਂ ਤੇ ਪ੍ਰਮ-ਪਿਆਰ ਦਾ ਪ੍ਰਤੀਕ ਰਹੇ ਹਨ। 
ਬਹਿਰਹਾਲ, ਢੋਲ 'ਤੇ ਡੱਗਾ ਲੱਗਾ ਨਹੀਂ ਤੇ ਬੱਢੇ-ਨਢੜੇ, ਯਾਰ-ਬੇਲੀ ਸਭ ਮਿਲ ਕੇ 

ਇਥੇ ਇਸ ਪ੍ਰਸੈਗ ਵਿਚ ਜ਼ਿਕਰਯੋਗ ਹੈ ਕਿ ਇਕ ਵਾਰ ਕਿਸੇ ਪਿੰਡ ਕੋਈ ਜੋਵ ਚੜ੍ਹੀ। 
ਸਾਕਾਚਾਰੀ ਤੇ ਸ਼ਰੀਕੇਬਾਜ਼ੀ ਵਿਚ ਜਿਵੇਂ ਕਿ ਹਸਬ-ਮਾਮੂਲ ਹੁੰਦਾ ਹੀ ਹੈ ਕਿ ਉਹ ਕਿਹੜਾ 


170/ ਹਸਦਿਆਂ ਦੇ ਘਰ ਵਸਦੇ 


ਵਿਆਹ ਹੈ ਕਿ ਜਿਥੇ ਭੂਆ ਰੱਸੀ ਨਾ ਹੋਵੇ ਤੇ ਫੁੱਫੜ ਨੇ ਕੋਈ ਕਰੁਰ ਨਾ ਘੱਲਿਆ ਹੋਵੇ। ਸੋ! 
ਇਸ ਤਰ੍ਹਾਂ ਹੀ ਲੰਗੋਟੀਏ ਯਾਰਾਂ-ਦੋਸਤਾਂ ਦਾ ਵੀ ਪੁਰਾਣੀਆਂ ਖੋਦਕਾਂ ਤੇ ਗੁੱਸੇ ਗਿਲੇ 
ਕੱਢਣ ਦਾ ਇਹ ਮੰਕਾ ਹੁੰਦਾ ਹੈ। ਇਉਂ ਹੀ ਇਸ ਸੈਦਰਭ ਵਿਚ ਇਕ ਵਾਰ ਰਾਏ-ਸਿੱਖਾਂ ਦੇ 
ਧਿਡ ਦਾ ਇਕ ਜੀਵਤ ਪ੍ਰਸੈਗ ਹੈ ਕਿ ਜ਼ਿਦਗੀ ਦੇ ਦਿਲਦਾਰ ਆਸ਼ਿਕ ਰਾਏ-ਸਿੱਖਾਂ ਦੀ 
ਜੋਵ ਚੜ੍ਹੀ ਤੇ ਭਰੱਖੇ ਦੇ ਦੋ-ਚਾਰ ਬੈਦੇ ਗੁੱਸੇ ਵਿਚ ਬਰਾਤ ਨਾਲ ਨਾ ਗਏ ਅਤੇ ਨਰਮਾ 
ਗੁੱਡਣ ਦੇ ਬਹਾਨੇ ਖੇਤਾਂ ਨੂੰ ਤੁਰ ਗਏ। 

ਖੈਰ! ਉਨ੍ਹਾਂ ਨੇ ਖੇਤ ਜਾ ਕੇ ਕਿਹੜਾ ਨਰਮਾ ਗੁੱਡਣਾ ਸੀ ਕਿਉਂਕਿ ਦਿਲ ਤਾਂ ਯਾਰ- 
ਬੇਲੀਆਂ ਦੇ ਨਾਲ ਬਰਾਤ ਵਿਚ ਤੁਰਿਆ ਫਿਰਦਾ ਸੀ। ਬੱਸ ਇਉਂ ਉਨ੍ਹਾਂ ਨੇ ਵੀ ਖੇਤ ਵਿਚ 
ਹੀ ਇਕ ਖਿਆਲੀ ਜਿਹਾ ਪੁਲਾਓ ਪਕਾ ਕੇ ਬੋਲੀਆਂ ਦਾ ਪਿੜ੍ਹ ਬੈਨ੍ਹ ਲਿਆ ਤੇ ਧਮਾਲਾਂ 
ਪਾਉਣ ਲੱਗ ਪਏ। ਉਹ ਰਾਏ ਸਿੱਖ ਆਥਣ ਤਕ “ਯਾਰ ਬੇਲੀ ਹਿੰਝ ਕਰੇਂਦੇ-ਹਿੰਝ ਕਰੇਂਦੇ 
ਹੋਸਣ” ਦੀ ਤਾਲ 'ਤੇ ਝੰਮਰ ਨਾਚ ਨੱਚਦੇ ਰਹੇ ਤੇ ਉਨ੍ਹਾਂ ਨੇ ਨਰਮੇ ਦੀਆਂ ਕਈ ਕਨਾਲਾਂ 
ਦਾ ਕਬਾੜਾ ਕਰ ਦਿੱਤਾ। 

ਇਸ ਸੈਦਰਭ ਵਿਚ ਇਹ ਵੀ ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਰਹਿ ਗਏ 
ਸੈਸਾਰ ਪੁਸਿੱਧ ਸਾਂਦਲਬਾਰ ਇਲਾਕੇ ਦੇ ਖੁਸ਼ਦਿਲ ਲੋਕ, ਝਾਂਗੀ ਤੇ ਰਾਏ-ਸਿੱਖ ਕਬੀਲੇ 
ਆਪਣੀ ਖੁਸ਼ਰੋਗੀ, ਹਾਸੇ-ਮਖੰਲ ਤੇ ਖਾਸ ਕਰਕੇ ਆਪਣੇ ਲੋਕ ਨਾਚਾਂ ਤੇ ਗੀਤਾਂ ਕਰਕੇ 
ਜਗਤ ਪ੍ਰਸਿੱਧ ਹਨ। ਇਹ ਲੋਕ ਭਾਵੇਂ ਪਦਾਰਥਵਾਦੀ ਅਮੀਰੀ ਦੇ ਮਾਲਕ ਤਾਂ ਨਹੀਂ ਹੁੰਦੇ 
: ਪਰ ਇਨ੍ਹਾਂ ਵਰਗੇ ਦਿਲ ਦੇ ਅਮੀਰ ਲੌਕ ਲੱਭਿਆ ਵੀ ਨਹੀਂ ਲੱਭਦੇ। ਮੇਰੀ ਜਾਚੇ ਜਿਸ ਨੇ 
ਸਾਂਦਲਬਾਰ ਦਾ ਝੁੰਮਰ, ਲੁੱਡੀ ਤੇ ਭੰਗੜਾ ਨਹੀਂ ਵੇਖਿਆ, ਉਸ ਨੇ ਦੁਨੀਆਂ ਹੀ ਨਹੀਂ 
ਦੇਖੀ। ਮੈਂ ਸਮਝਦਾ ਹਾਂ ਕਿ ਜੇ ਇਕ ਪਾਸੇ ਸਾਡੇ ਮਰਦ ਸਮਾਜ ਵਿਚ ਭੰਗੜੇ ਤੇ ਲੋਕ 
ਬੋਲੀਆਂ ਪ੍ਰਤੀ ਅਥਾਹ ਜੋਸ਼ ਤੇ ਉਮਾਹ ਹੈ ਤਾਂ ਦੂਜੇ ਪਾਸੇ ਸਾਡੇ ਨਾਰੀ ਸਮਾਜ ਦੇ 
ਮਨੋਭਾਵਾਂ, ਚਾਵਾਂ ਤੇ ਵਲਵਲਿਆਂ ਦਾ ਵੀ ਕੋਈ ਮੇਚ-ਬੈਨਾਂ ਹੀ ਨਹੀਂ ਹੈ। 

ਹਾਸਰਸ ਦੇ ਪ੍ਰਸੈਗ ਵਿਚ ਨਿਰਸੈਦੇਹ ਪੇਜਾਬੀ ਸਮਾਜ ਵਿਚ ਬੋਦੇ ਆਪਣੇ ਖੁੱਲੂਹ-ਡੁੱਲੂੰ 
ਤੇ ਹਸਮੱਖ ਸੁਭਾਅ ਕਰਕੇ ਜਾਣੇ ਜਾਂਦੇ ਹਨ। ਇਸ ਦੇ ਉਲਟ ਬੇਸ਼ੱਕ ਸਾਡੇ ਸਮਾਜ ਵਿਚ 
ਔਰਤਾਂ ਨੂੰ ਝੇਂਪੁ ਤੇ ਸ਼ਰਮੀਲੇ ਸੁਭਾਅ ਵਾਲੀਆਂ ਮੈਨਿਆ ਗਿਆ ਹੈ, ਜਿਸ ਕਰਕੇ ਉਹ ਮੁਢ 
ਤੋਂ ਹੀ ਮਰਦ ਪ੍ਰਧਾਨ ਸਮਾਜ ਦੇ ਦਬਾਅ ਨੂੰ ਆਮ ਤੌਰ 'ਤੇ ਚੁਪ-ਚੁਪੀਤੇ ਸਹਿੰਦੀ ਰਹੀ ਹੈ। 
ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅੰਰਤਜ਼ਾਤ ਦੇ ਸੁਭਾਅ 
ਵਿਚ ਅਕਸਰ ਹੀ ਸਹਿਣਸ਼ੀਲਤਾ, ਤਹੱਮਲ ਤੇ ਧੀਰਜ ਬੰਦਿਆਂ ਨਾਲੋਂ ਵਧ ਹੁੰਦਾ ਹੈ। 
ਇਸ ਕਰਕੇ ਹੀ ਜਦੋਂ ਕਿਤੇ ਬੰਦਿਆਂ ਨੂੰ ਕੋਈ ਭੀੜ ਪਈ ਹੈ ਤਾਂ ਨਾਰੀ ਸਮਾਜ ਨੇ ਬਹਾਦਰੀ 
ਵੀ ਦਿਖਾਈ ਹੈ। ਇਸ ਤੋਂ ਇਲਾਵਾ ਫਿਰ ਜਦੋਂ ਕਦੇ ਔਰਤਾਂ ਨੂੰ ਕਿਤੇ ਨਾ ਕਿਤੇ ਕੋਈ 
ਢੁਕਵਾਂ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਆਪਣੇ ਮਨ ਦੀ ਖੁਸ਼ੀ ਦੇ ਨਾਲ-ਨਾਲ ਦਿਲ ਦੀ 


171/ ਹਸਦਿਆਂ ਦੇ ਘਰ ਵਸਦੇ 


ਭੜਾਸ ਤੇ ਗੁਭ-ਗੁਲਾਟ ਵੀ ਖੁੱਲ੍ਹ ਕੇ ਕੱਢਿਆ ਹੈ। 

ਇਸ ਪ੍ਥਾਇ ਖੁਸ਼ੀ ਦੇ ਪ੍ਰਗਟਾਵੇ ਦੇ ਪ੍ਰਸੰਗ ਵਿਚ ਸਾਡੀ ਇਕ ਲੌਕ ਬੋਲੀ “ਚਿੱਟੇ ਦੋਦ 
ਹੱਸਣ ਨਾ ਰਹਿੰਦੇ; ਲੋਕੀ ਭਾਵੇਂ ਸ਼ੱਕ ਕਰਦੇ' ਅਨੁਸਾਰ ਸਾਡੇ ਨਾਰੀ ਸਮਾਜ ਨੇ ਆਪਣ 
ਦਿਲੀ-ਅਹਿਸਾਸਾਂ ਦਾ ਜਲੰਅ ਵੀ ਵਿਖਾਇਆ ਹੈ। ਇਸ ਸੈਦਰਭ ਵਿਚ ਹੀ ਕਿਹਾ ਜਾ 
ਸਕਦਾ ਹੈ ਕਿ ਆਮ ਤੌਰ 'ਤੇ ਜ਼ਨਾਨੀਆਂ ਦੇ ਸੁਭਾਅ ਵਿਚ ਗੁੱਝਾ ਜਿਹਾ ਹਾਸਾ-ਮਖੰਲ, 
ਚਹੇਡ ਤੇ ਗੋਲ-ਮਸ਼ਕਰੀ ਜਿਹੀ ਸ਼ਾਮਿਲ ਹੁੰਦੀ ਹੈ। ਫਿਰ ਇਉਂ ਉਹ ਆਪਣੇ ਮਨ ਦਾ ਗੁਭ- 
ਗੁਲਾਟ ਵੀ ਕੱਢ ਲੈਂਦੀਆਂ ਹਨ। ਇਸ ਪੱਖੋਂ ਪੰਜਾਬੀ ਸੁਆਣੀਆਂ ਤਾਂ ਆਪਣੇ ਘਰ ਵਾਲੇ 
ਨੂੰ ਵੀ ਮਖ਼ੌਲ ਜਾਂ ਚਹੇਡ ਕਰਨ ਤੋਂ ਬਿਨਾਂ ਸੁੱਕਾ ਨਹੀਂ ਜਾਣ ਦਿੰਦੀਆਂ। ਨੱਢੀਆਂ ਤਾਂ 
ਆਪਣੇ ਪਤੀ-ਦੇਵ ਦੇ ਛੋਟੇ ਕੱਦ ਬਾਰੇ “ਬਾਬਲੇ ਨੇ ਵਰ ਟੌਲਿਆ ਮੇਰੀ ਗੁਤ ਦੇ ਪਰਾਂਦੇ 
ਨਾਲੋਂ ਛੋਟਾ” ਜਾਂ “ਮਾਹੀ ਮੇਰਾ ਲੂਣ ਘੋਟਣਾ” ਜਿਹੀਆਂ ਬੋਲੀਆਂ ਨਾਲ ਆਪਣੇ ਮਾਨਸਿਕ 
ਝੋਰੇ ਨੂੰ ਅਕਸਰ ਹੀ ਜ਼ਾਹਿਰ ਕਰਦੀਆਂ ਰਹਿੰਦੀਆਂ ਹਨ। 

ਬਹਿਰਹਾਲ, ਸਾਡੇ ਸਮਾਜ ਵਿਚ ਬੇਸ਼ੱਕ ਕਹਿਣ ਨੂੰ ਤਾਂ ਸੱਸ ਤੇ ਨੂੰਹ ਦਾ ਰਿਸ਼ਤਾ 
ਮਾਂ-ਧੀ ਦੇ ਰਿਸ਼ਤੇ ਬਰਾਬਰ ਮੋਨਿਆ ਗਿਆ ਹੈ, ਪਰ ਅਮਲੀ ਤੌਰ 'ਤੇ ਇਸ ਰਿਸ਼ਤੇ ਵਿਚ 
ਖਟਾਸ ਤੇ ਕੜਵਾਹਟ ਵੀ ਜਨਮਜਾਤ ਹੀ ਮੋਨੀ ਗਈ ਹੈ। ਨੂੰਹ ਤੇ ਸੱਸ ਦੀ ਆਪਸੀ 
ਗੱਲਬਾਤ ਵਿਚ ਅਕਸਰ ਹੀ ਸੱਸ ਵਲੋਂ ਨਿਹੋਰੇ, ਉਲਾਂਭੇ ਤੇ ਕਟਾਕਸ਼ ਗੱਲ-ਗੱਲ 'ਤੇ 
ਧਰਿਆ ਪਿਆ ਹੁੰਦਾ ਹੈ। ਨਿਰਸੈਦੇਹ ਇਸ ਸਮਾਜਿਕ ਚਲਣ ਦੇ ਸਬੰਧ ਵਿਚ ਕਿਹਾ ਜਾਂਦਾ 
ਹੈ ਕਿ ਸੱਸ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਕਿ ਉਹ ਵੀ ਕਦੇ ਬਹੂ ਹੁੰਦੀ ਸੀ। ਪਰ 
ਇਸ ਦੇ ਬਾਵਜੂਦ ਵੀ ਇਕ ਵੱਡੀ ਵਿਡੰਬਣਾ ਹੈ ਕਿ ਜਦੋਂ ਕਿਸੇ ਘਰ ਵਿਚ ਨੂੰਹ ਆਉਂਦੀ 
ਹੈ ਤਾਂ ਕੱਲ੍ਹ ਦੀ ਬਹੂ ਖ਼ੁਦ ਐਮਾ ਜੀ ਬਣ ਬਹਿੰਦੀ ਹੈ ਤੇ ਬਸ ਆਮ ਹੀ ਬਸ ਨੂੰਹ-ਸੱਸ ਦੇ 
ਦਰਮਿਆਨ “ਆਨੇ ਦਾ ਅੰਕੜਾ” ਬਣ ਜਾਂਦਾ ਹੈ। 

ਇਸ ਪ੍ਰਥਾਇ ਐਮਾ ਜੀ ਬਣ ਕੇ ਕੋਈ ਵੀ ਸੱਸ ਆਪਣੀ ਨੂੰਹ ਨੂੰ ਸਾਰਾ ਦਿਨ ਬੇ 
ਮਤਲਬ ਹੀ ਟਿੰਡੀ ਦੇ ਬੀਅ 'ਤੇ ਟੰਗੀ ਰੱਖਦੀ ਹੈ। ਇਸ ਸਬੈਧ ਵਿਚ ਇਕ ਕਹਾਣੀ 
ਪ੍ਰਚਲਿਤ ਹੈ ਕਿ ਕੋਈ ਸੱਸ ਨਿਤ ਸੌਣ ਲੱਗੀ ਆਪਣੀ ਨੂੰਹ ਨੂੰ ਸੁਣਾ ਕੇ ਕਿਹਾ ਕਰੇ ਕਿ 
ਸੱਚੇ ਪਾਤਿਸ਼ਾਹ ਇਸ ਜੂਨ ਨਾਲੋਂ ਤਾਂ ਚੰਗਾ ਹੈ ਕਿ ਤੂੰ ਮੈਨੂੰ ਹੁਣ ਚੁੱਕ ਹੀ ਲਵੇਂ'। ਇਕ 
ਰਾਤ ਨੂੰ ਦੇਵਨੇਤ ਉਨ੍ਹਾਂ ਦੀ ਗਾਂ ਖੁੱਲ੍ਹ ਗਈ ਤੇ ਉਸ ਨੇ ਚਾਟੀ ਵਿਚ ਸਿਰ ਫਸਾ ਲਿਆ। 
ਜਦੋਂ ਉਹ ਮੋਜਿਆਂ ਵੱਲ ਨੂੰ ਤੁਰੀ ਤਾਂ ਸੱਸ ਦੀ ਖੜਾਕ ਸੁਣ ਕੇ ਅੱਖ ਖੁੱਲ੍ਹ ਗਈ। ਉਸ ਨੇ 
ਸਮਝਿਆ ਕਿ ਸ਼ਾਇਦ ਮੇਰੀ ਨਿਤ ਦੀ ਅਰਦਾਸ ਸੁਣ ਕੇ ਸੱਚੀਂਮੱਚੀਂ ਹੀ ਕੋਈ ਜਮਦੂਤ 
ਆ ਗਿਆ ਹੈ। ਇਸ ਲਈ ਉਹ ਮਾਈ ਉੱਚੀ-ਉੱਚੀ ਰੌਲਾ ਪਾਉਣ ਲੱਗੀ ਕਿ ਜਿਹੜੀ 
ਨੂੰਹ ਨੂੰ ਮੈਂ ਨਿੱਤ ਚੁੱਕ ਲੈਣ ਦੀਆਂ ਅਰਦਾਸਾਂ ਕਰਦੀ ਹਾਂ, ਉਹ ਤਾਂ ਆਹ ਅਗਲੇ ਮੇਜੇ 
`ਤੇ ਪਈ ਹੋਈ ਹੈ। 


172/ ਹਸਦਿਆਂ ਦੇ ਘਰ ਵਸਦੇ 


ਇਉ ਹੀ ਪੱਡੂ ਜੀਵਨ ਸ਼ੈਲੀ ਵਿਚ ਸਾਦ-ਮੁਰਾਦੀ ਜਿਹੀ ਸੋਚ ਦੇ ਕਾਰਨ ਕਿੰਨੀਆਂ 
ਹੀ ਹਾਸੋਹੀਣੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਕਹਿੰਦੇ ਹਨ ਕਿ ਕਿਸੇ ਪਿੰਡ 
ਵਿਚ ਇਕ ਗਰੀਬ ਦਾ ਨਵਾਂ-ਨਵਾਂ ਵਿਆਹ ਹੋਇਆ ਸੀ। ਇਕ ਦਿਨ ਉਸ ਦੀ ਘਰ 
ਵਾਲੀ ਉਸ ਨੂੰ ਕਹਿਣ ਲੱਗੀ ਕਿ ਤੂੰ ਮੈਨੂੰ ਮੋਰ ਵਾਂਰੂੀ ਪੈਲ ਪਾ ਕੇ ਦਿਖਾ। ਇਸ ਲਈ ਉਸ 
ਨੇ ਆਪਣੇ ਘਰ ਵਾਲੇ ਦੇ ਪਿੱਛੇ ਛੱਜ ਬੈਨ ਦਿੱਤਾ। ਜਦੋਂ ਘਰ ਵਾਲਾ ਨੱਚਣ ਲੱਗਾ ਤਾਂ 
ਚੁੱਲ੍ਹੇ ਵਿਚ ਬਲ ਰਹੀ ਅੱਗ ਨਾਲ ਛੱਜ ਨੂੰ ਅੱਗ ਲੱਗ ਗਈ ਤੇ ਉਹ ਬਾਹਰ ਨੂੰ ਭੱਜਿਆ, 
ਪਰ ਛੱਜ ਦਰਵਾਜ਼ੇ ਵਿਚ ਫਸ ਗਿਆ। ਇਸ 'ਤੇ ਉਸ ਦੀ ਘਰ ਵਾਲੀ ਦੁਹਾਈਆਂ ਪਾਉਣ 
ਲੱਗੀ ਕਿ 'ਬੂਹ ਵੇ ਲੋਕੋ ! ਭੱਜ ਕੇ ਆਇਓ ਸਾਡਾ 'ਘਿਆਕੋ-ਘਿਆਕੋ” ਕਰਦਾ ਕਲੈਹਿਰੀ 
ਮੋਰ ਮਚ ਗਿਆ।” 


ਗਈ, ਜਿਸ ਨਾਲ ਉਸ ਦਾ ਮਾਲ-ਡੰਗਰ ਸੜ ਗਿਆ। ਜਦੋਂ ਪਲਸ ਰਪਟ-ਪਰਚਾ ਦਰਜ 
ਕਰਨ ਆਈ ਤਾਂ ਗੁਆਂਢ ਵਿਚ ਰਹਿੰਦੀ ਇਕ ਮਾਈ ਨੇ ਕਿਹਾ ਕਿ ਜਨਾਬ ਇਹ ਜ਼ਿਮੀਦਾਰ 
ਤਾਂ ਕਾਲੇ ਚੌਮਾਂ ਨੂੰ ਰੋਂਦਾ ਹੈ, ਪਰ ਸਾਡੇ ਤਾਂ ਕਲੈਹਿਰੀ ਮੋਰ ਭਾਵ ਕੁੱਕੜ ਵੀ ਸੜ-ਮੋਏ ਹਨ। 

ਵੈਸੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡੇ ਸਮਾਜ ਵਿਚ ਬੋਦਿਆਂ ਦੀ ਚੰਧਰ ਦੇ 
ਕਾਰਨ ਬੇਵਜ਼ਹਾ ਹੀ ਅੰਰਤਜ਼ਾਤ ਪ੍ਰਤੀ ਸਾਡੀ ਮਾਨਸਿਕ ਕਿੜ੍ਹਾਂ ਕੱਢਣ ਦੀ ਭਾਵਨਾ ਰਹੀ 
ਹੈ। ਇਸ ਲਈ ਅਸੀਂ ਆਨੀ-ਬਹਾਨੀ ਆਪਣੀਆਂ ਘਰਵਾਲੀਆਂ 'ਤੇ ਧੰਸ ਜਮਾਉਂਦੇ 
ਰਹਿੰਦੇ ਹਾਂ, ਜਿਸ ਕਰਕੇ ਸਾਡੀ ਇਕ ਮਾੜੀ ਰਵਾਇਤ ਰਹੀ ਹੈ ਕਿ ਜੀਅ ਚਾਹੇ ਤਾਂ ਬੈਦਾ 
ਜਦੋਂ ਮਰਜ਼ੀ ਆਪਣੀ ਜ਼ਨਾਨੀ ਨੂੰ ਕੁੱਟ ਦੇਵੇ। ਇਸ ਪ੍ਰਸੈਗ ਵਿਚ ਇਕ ਵਾਰੀ ਦੀ ਗੱਲ ਹੈ 
ਕਿ ਕੋਈ ਬੋਦਾ ਸਹੁਰੇ ਗਿਆ। ਪਿੰਡਾਂ ਵਿਚ ਗਰਮੀਆਂ ਨੂੰ ਰਾਤ ਵੇਲੇ ਸੰਣ ਵਾਸਤੇ ਮੌਜੇ 
ਕੌਠੇ `ਤੇ ਡਾਹੇ ਜਾਂਦੇ ਸਨ। ਉਸ ਬੈਦੇ ਨੇ ਆਪਣੀ ਜ਼ਨਾਨੀ ਨੂੰ ਪੁੱਛਿਆ ਕਿ ਅਸਮਾਨ 
ਵਿਚ ਐਨੇ ਤਾਰੇ ਕਿਉਂ ਦਿਸਦੇ ਹਨ। ਅਗੋਂ ਉਸ ਦੀ ਘਰਵਾਲੀ ਕਹਿਣ ਲੱਗੀ ਕਿ ਇਹ 
“ਤਾਰਿਆਂ ਦੀ ਅਕਾਸ਼ ਗੰਗਾ” ਹੈ, ਜਿਸ ਤੋਂ ਕਿ ਛੜੇ ਸਾਰੀ ਰਾਤ ਪਾਣੀ ਢੋਂਹਦੇ ਰਹਿੰਦੇ 
ਹਨ। ਬਸ ਇੰਨਾ ਕਹਿਣ ਦੀ ਦੇਰ ਸੀ ਕਿ ਬੈਦੇ ਨੇ ਆਪਣੀ ਜ਼ਨਾਨੀ ਕੁੱਟ ਦਿੱਤੀ ਕਿ ਤੂੰ 
ਮੈਨੂੰ ਭਿਉਣ ਵਾਸਤੇ ਮੋਰਾ ਮਜਾ ਜਾਣਬੁਝ ਕੇ ਛੜਿਆਂ ਦੇ ਰਾਹ ਥੱਲੇ ਡਾਹਿਆ ਹੈ। 

ਇਉਂ ਹੀ ਇਕ ਕਿਰਸਾਣ ਦੇ ਮਨ ਵਿਚ ਆਪਣੀ ਘਰਵਾਲੀ ਨੂੰ ਕੁੱਟਣ ਦਾ ਐਵੇਂ ਹੀ 
ਖਿਆਲ ਜਿਹਾ ਆਇਆ। ਇਸ ਲਈ ਉਸ ਨੇ ਆਪਣੀ ਘਰਵਾਲੀ ਨੂੰ ਆਉਂਦਾ ਵੇਖ ਕੇ 
ਪਜਾਲੀ ਵਿਚ ਇਕ ਬਲਦ ਸਿੱਧਾ ਤੇ ਦੂਜਾ ਪੁੱਠਾ ਜੋੜ ਕੇ ਬਲਦਾਂ ਨੂੰ ਕੁੱਟਣ ਲੱਗ 
ਪਿਆ। ਉਸ ਦੀ ਪਤਨੀ ਨੇ ਵੀ ਪੁੱਠੇ-ਸਿੱਧੇ ਬਲਦ ਜੁੜੇ ਵੇਖ ਕੇ ਉਸ ਦੀ ਨੀਅਤ ਤਾੜ 
ਲਈ ਤੇ ਕਹਿਣ ਲੱਗੀ ਕਿ “ਭਾਈ ਬੰਗੇ ਸ਼ੇਰੋ ਜਿਵੇਂ ਮਾਲਕ ਚਲਾਵੇ ਬਸ ਤੁਰੇ ਚੱਲੋ, ਜਿਸ 
ਕਰਕੇ ਜੱਟ ਦਾ ਗੁੱਸਾ ਠੰਡਾ ਪੈ ਗਿਆ। 


173/ ਹਸਦਿਆਂ ਦੇ ਘਰ ਵਸਦੇ 


ਹਾਸਰਸ ਦੇ ਸਬੈਧ ਵਿਚ ਇਕ ਵਾਰੀ ਦੀ ਗੱਲ ਹੈ ਕਿ ਕਿਸੇ ਬੱਢੀ-ਮਾਈ ਦੇ ਗਲ 
ਵਿਚ ਬੁਰਕੀ ਫਸ ਗਈ, ਉਸ ਦੇ ਪੁੱਤ ਹਸਪਤਾਲ ਵੱਲ ਨੂੰ ਭੱਜੇ। ਉਨ੍ਹਾਂ ਨੇ ਰਾਹ ਵਿਚ 
ਕਿਸੇ ਦੀ ਬੋਤੀ ਦੇ ਗਲ ਵਿਚ ਮਤੀਰਾ ਫਸਿਆ ਵੇਖਿਆ। ਬੋਤੀ ਵਾਲਿਆਂ ਨੇ ਬੋਤੀ ਦਾ 
ਮੁੰਹ ਉਤਾਂਹ ਨੂੰ ਚੁੱਕ ਕੇ ਉਸ ਦੇ ਗਲ 'ਤੇ ਡਾਂਗ ਮਾਰੀ, ਜਿਸ ਨਾਲ ਮਤੀਰਾ ਟੁੱਟ ਗਿਆ। 
ਬਹਿਰਹਾਲ, ਉੱਥੋਂ ਹੀ ਵਾਪਸ ਹੋ ਕੇ ਉਸ ਮਾਈ ਦੇ ਪੁੱਤਾਂ ਨੇ ਉਹ ਹੀ ਇਲਾਜ-ਟੋਟਕਾ 
ਆਪਣੀ ਬੁੜ੍ਹੀ 'ਤੇ ਵਰਤ ਦਿੱਤਾ, ਜਿਸ ਨਾਲ ਬੁੜ੍ਹੀ ਪਾਰ ਬੋਲ ਗਈ। ਇਸ ਵਾਸਤੇ ਹੀ 
ਕਹਿੰਦੇ ਹਨ ਕਿ ਬਿਨਾਂ ਸੋਚੇ-ਸਮਝੇ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ ਕਿਉਂਕਿ ਰੀਸ 
ਦੀ ਘੜੀਸ ਮਾੜੀ ਹੁੰਦੀ ਹੈ। 

ਇਸ ਪ੍ਰਸੈਗ ਵਿਚ ਬੇਸ਼ੱਕ ਸਮਾਜ ਦੇ ਚੌਗੇ ਲੋਕਾਂ ਵਿਚ ਬਜ਼ੁਰਗ ਤੀਵੀਂਆਂ-ਮਾਨੀਆਂ 
ਤੇ ਧੀ-ਧਿਆਣੀਆਂ ਦੀ ਇਜ਼ੱਤ ਵੀ ਰਹੀ ਹੈ। ਪਰ ਕਿਤੇ ਨਾ ਕਿਤੇ ਇਸਤਰੀ ਸਮਾਜ ਵਿਚ 
ਜਵਾਨੀ ਪਹਿਰੇ ਕਦੇ-ਕਦਾਈਂ ਹੀਰ-ਰਾਂਝੇ ਤੇ ਮਿਰਜ਼ੇ-ਸਾਹਿਬਾਂ ਵਰਗੀਆਂ ਰੂਹਾਂ ਨੇ ਵੀ 
ਜਲਵੇ ਵਿਖਾਏ ਹਨ। ਇਸ ਪ੍ਰਥਾਇ ਇਕ ਗੱਲ ਪ੍ਰਚਲਿਤ ਹੈ ਕਿ ਕੋਈ ਕੁੜੀ ਆਪਣੇ ਭੂੰਡ 
ਆਸ਼ਕ ਨਾਲ ਭੱਜ ਗਈ। ਬਹਿਰਹਾਲ, ਉਸ ਦੀ ਮਾਂ ਨਾਲੇ ਤਾਂ ਰੋਈ ਜਾਵੇ ਤੇ ਨਾਲੇ 
ਆਪਣੀ ਕੁੜੀ ਦੀ ਸਿਫ਼ਤ ਕਰੀ ਜਾਵੇ ਕਿ ਊਂ ਤਾਂ ਕੁੜੀ ਬਾਹਲੀ ਸਿਆਣੀ ਸੀ ਕਿਉਂਕਿ 
ਉਹ ਤਾਂ ਪਹਿਲਾਂ ਹੀ ਕਹੀ ਜਾਂਦੀ ਸੀ ਕਿ ਬੇਬੇ ਹੁਣ ਆਪਣੇ ਘਰੇ ਇਕ ਜੀਅ ਨਹੀਂ 
ਰਹਿਣਾ। ਅੱਰਤਜ਼ਾਤ ਦੀਆਂ ਅਜਿਹੀਆਂ ਮਾੜੀਆਂ ਭੱਦਰਕਾਰੀਆਂ ਦੇ ਹਮੇਸ਼ਾਂ ਹੀ ਮਾੜੇ 
ਨਤੀਜੇ ਨਿਕਲੇ ਹਨ ਤੇ ਸਾਡੇ ਮਰਦ ਪ੍ਰਧਾਨ ਸਮਾਜ ਨੂੰ ਕੁਲ ਮਿਲਾ ਕੇ ਅੰਰਤਜ਼ਾਤ ਨੂੰ 
ਮਾੜਾ ਗਰਦਾਨਣ ਦਾ ਮੌਕਾ ਮਿਲਿਆ ਹੈ। 

ਇਸ ਸੈਦਰਭ ਵਿਚ ਕਿਹਾ ਜਾ ਸਕਦਾ ਹੈ ਕਿ ਸਾਡੇ ਵੇਦ-ਗੌਥਾਂ ਤੇ ਗੁਰਆਂ-ਪੀਰਾਂ 
ਨੇ ਤਾਂ ਬੇਸ਼ੱਕ ਨਾਰੀ ਸ਼ਕਤੀ ਨੂੰ ਸੈਸਾਰ ਦੀ ਸਿਰਜਣਾ ਦਾ ਮੁਲ ਮੇਨਿਆ ਹੈ, ਪਰ ਅਸੀਂ 
ਕਹਿਣ ਦੀ ਖਾਤਿਰ ਤਾਂ ਅੰਰਤ ਨੂੰ ਜਗਤ ਜਣਨੀ, ਨਾਰੀ ਸ਼ਕਤੀ ਤੇ ਨਾਰੀ-ਨਰਾਇਣੀ 
ਮਨਿਆ ਹੈ। ਇਸ ਦੇ ਬਾਵਜੂਦ ਵੀ ਅਸੀਂ ਆਪਣੀ ਹਉਮੈ ਤੇ ਹੈਂਕੜ ਦੇ ਕਾਰਨ ਮੁਢ 
ਕਦੀਮ ਤੋਂ ਹੀ ਔਰਤ ਨੂੰ ਆਪਣੇ ਤੋਂ ਨੀਵਾਂ ਤੇ ਆਪਣੇ ਆਪ ਨੂੰ ਦੁੱਧ-ਧੋਤਾ ਸਮਝਿਆ 
ਹੈ। ਸਭ ਤੋਂ ਮਾੜੀ ਗੱਲ ਤਾਂ ਇਹ ਰਹੀ ਹੈ ਕਿ ਸਾਡੇ ਦੇਸ਼ ਵਿਚ ਲੜਕੀ ਦੇ ਜਨਮ ਨੂੰ ਹੀ 
ਬੁਰਾ ਮੇਨਿਆ ਜਾਂਦਾ ਰਿਹਾ ਹੈ। ਰੱਬ ਦਾ ਬਖਸ਼ਿਆ ਕੋਈ ਘਰ ਜਾਂ ਕੋਈ ਬੈਦਾ ਨਹੀਂ ਹੋਵੇ 
ਗਾ, ਜੋ ਰੱਥ ਤੋਂ ਸੇਤਾਨ ਮੇਗਦਾ ਹੋਇਆ ਪੁੱਤਰ ਦੀ ਥਾਂ ਪੁੱਤਰੀ ਦੀ ਦਾਤ ਮੋਗਦਾ ਹੋਵੇ। 
ਇਸ ਲਈ ਜਦੋਂ ਲੜਕੀ ਦਾ ਜਨਮ ਹੁੰਦਾ ਤਾਂ ਉਦੋਂ ਹੀ ਉਸ ਨੂੰ ਖਤਮ ਕਰ ਦਿੱਤਾ ਜਾਂਦਾ 
ਸੀ। ਹੁਣ ਤਾਂ ਜਨਮ ਤੋਂ ਪਹਿਲਾਂ ਭਰਣ ਹੱਤਿਆ ਦੀ ਲਾਹਨਤ ਨਾਲ ਹੀ ਅੰਰਤ ਦਾ 
ਨਾਮੋ-ਨਿਸ਼ਾਨ ਹੀ ਮਿਟਾ ਦਿੱਤਾ ਜਾਂਦਾ ਹੈ। 

ਅੰਰਤਜ਼ਾਤ ਦੀ ਬੇਕਦਰੀ ਦੇ ਕੁੱਲ ਮਿਲਾ ਕੇ ਭੇੜੇ ਨਤੀਜੇ ਹੀ ਨਿਕਲੇ ਹਨ। ਸਭ ਤੋਂ 


174/ ਹਸਦਿਆਂ ਦੇ ਘਰ ਵਸਦੇ 


ਮਾੜਾ ਨਤੀਜਾ ਤਾਂ ਇਹ ਨਿਕਲਿਆ ਹੈ ਕਿ ਬੰਦਿਆਂ ਦੀ ਨਿਸਬਤ ਅੰਰਤਾਂ ਦੀ ਗਿਣਤੀ 
ਹਮੇਸ਼ਾਂ ਹੀ ਘੱਟ ਰਹੀ ਹੈ, ਜਿਸ ਨਾਲ ਪੰਜਾਬੀ ਸਮਾਜ ਦੀ ਹਰ ਪੀੜ੍ਹੀ ਵਿਚ ਛੜਿਆਂ ਭਾਵ 
ਅਣ-ਵਿਆਹੇ ਕੰਵਾਰੇ ਮਰਦਾਂ ਦੇ ਇਕ ਨਵੇਂ ਤਬਕੇ ਨੇ ਜਨਮ ਲਿਆ ਹੈ। ਪੰਜਾਬੀ ਸਮਾਜ 
ਵਿਚ ਇਨ੍ਹਾਂ ਛੜਿਆਂ ਦੀ ਹਾਲਤ ਵਿਆਹ ਦੀ ਗੱਡੀਉਂ' ਖੁੰਝੇ ਬੋਦੇ ਵਰਗੀ ਹੁੰਦੀ ਹੈ। ਉਹ 
ਵਿਆਹ ਦੇ ਲਈ ਬੇਅਤ ਕਰਣ-ਪਲਾਹ ਕਰਦਾ ਹੈ। ਕਿਤੇ ਬਾਗੜ, ਕਿਤੇ ਬਾਂਗਰ, ਕਿਤੇ 
ਅਸਾਮ, ਬਿਹਾਰ ਤੋਂ ਵਿਕਦੀਆਂ-ਵਿਕਾਉਂਦੀਆਂ ਨਾਰਾਂ ਭਾਲਦਾ ਫਿਰਦਾ ਹੈ। ਹੋਰ ਨਹੀਂ 
ਤਾਂ ਆਪਣੇ ਪਿਡ ਵਿਚ ਹੀ ਅੱਕੀਂ-ਪਲਾਹੀਂ ਹੱਥ ਮਾਰਦਾ ਨਿੱਬੇ ਘੜੀਸਦਾ ਫਿਰਦਾ ਹੈ। 
ਆਪਣੀਆਂ ਕਰਤੂਤਾਂ ਕਰਕੇ ਅਕਸਰ ਛੜੇ ਜੁਤੀ-ਛਿਤਰ ਦੇ ਯਾਰ ਹੀ ਬਣਦੇ ਹਨ। ਸਾਡੇ 
ਲੱਕਿਕ ਸਾਹਿਤ ਵਿਚ ਛੜਿਆਂ ਸਬੰਧੀ ਅਨੇਕਾਂ ਹੀ ਅਠਖੇਲੀਆਂ ਕਰਦੀਆਂ ਸ਼ੁਗਲੀ 
ਬੋਲੀਆਂ ਹਨ; ਜੋ ਕਿ ਇਨ੍ਹਾਂ ਦੀਆਂ ਕਰਤੂਤਾਂ ਨੂੰ ਇਨ-ਬਿੰਨ ਬਿਆਨ ਕਰਦੀਆਂ ਹਨ। 
ਜਿਵੇਂ ਕਿ 'ਬੋਲੀ ਪਾਈਏ-ਬੋਲੀ ਪਾਈਏ, ਕਰੀਏ ਨਾ ਗਿਟ ਮਿਟ ਜੀ; ਬੋਲੀ ਮਾਰੀਏ ਸਿਧੀ 
ਛੜੇ ਦੀ ਹਿਕ ਵਿਚ ਜੀ'। ਇਉਂ ਹੀ 

“_ ਛੜੇ ਜੁੱਤੀਆਂ ਖਾਣ ਦੇ ਮਾਰੇ, ਲੰਘਦੇ ਖੋਘੂਰਾ ਮਾਰ ਕੇ। 

“_ ਕਾਹਨੂੰ ਦੇਨੀ ਐਂ ਕਪੱਤੀਏ ਗਾਲਾਂ, ਛੜੇ ਦਾ ਕਿਹੜਾ ਪੁੱਤ ਮਰਜੂ। 

“_ ਅਸੀਂ ਰੱਬ ਦੇ ਪ੍ਰਾਹਣੇ ਆਏ, ਲੋਕੀਂ ਸਾਨੂੰ ਛੜੇ ਆਖਦੇ। 

ਛੜਿਆਂ ਦੀ ਅਤ੍ਪਤ ਪਿਆਰ ਲਾਲਸਾ ਨੇ ਉਨ੍ਹਾਂ ਨੂੰ ਸਮਾਜ ਦਾ ਇਕ ਵਿਲੱਖਣ 
ਹੀ ਤਬਕਾ ਬਣਾ ਦਿੱਤਾ ਹੈ। ਉਨ੍ਹਾਂ ਦੇ ਇਸ਼ਕੀਆ ਤੇ ਫੱਕਰ ਜੀਵਨ ਦੀਆਂ ਬੇਅਤ ਗਾਲਾਂ 
ਹਨ। ਪੰਜਾਬੀ ਸਮਾਜ ਵਿਚ ਬੁਬਣੇ ਸਾਧਾਂ, ਮਰਾਸੀਆਂ, ਫੌਜੀਆਂ ਤੇ ਜੱਟਾਂ ਵਾਂਗ ਛੜਿਆਂ 
ਦੀਆਂ ਗੱਲਾਂ ਘਰ-ਘਰ ਹੈਦੀਆਂ ਹਨ। ਛੜਿਆਂ ਦੇ ਘਰ ਦੀ ਨਿਸ਼ਾਨੀ ਆਪਣੇ ਆਪ 
ਵਿਚ ਵੱਖਰੀ ਹੀ ਹੁੰਦੀ ਹੈ। ਇਉਂ ਹੀ ਇਨ੍ਹਾਂ ਦੀਆਂ ਗੱਲਾਂਬਾਤਾਂ ਵੀ ਨਿਆਰੀਆਂ ਹੀ 
ਹੁੰਦੀਆਂ ਹਨ। ਛੜਿਆਂ ਸਬੋਧੀ ਵੈਨਗੀ ਮਾਤਰ ਕੁਝ ਕੁ ਬੋਲੀਆਂ ਇਸ ਪ੍ਰਕਾਰ ਹਨ:- 

“ਜਿਥੇ ਚੁੱਲ੍ਹੇ ਅੱਗ, ਨਾ ਘੜੇ ਪਾਣੀ, ਉਹ ਘਰ ਛੜਿਆਂ ਦਾ। 

“_ਰੋਨਾਂ ਵਾਲਿਆਂ ਦੇ ਪੱਕਣ ਪਰੌਠੇ, ਛੜਿਆਂ ਦੀ ਅੱਗ ਨਾ ਬਲੇ। 

“ਜਿਥੇ ਕੁੰਡਾ-ਘੋਟਣਾ ਖੜਕੇ, ਉਹ ਘਰ ਛੜਿਆਂ ਦਾ। 

“ਜਿਥੇ ਸ਼ੀਸ਼ਾ-ਮੋਚਣਾ ਖੜਕੇ, ਉਹ ਘਰ ਛੜਿਆਂ ਦਾ। 

“ਛੜਿਆਂ ਦਾ ਸ਼ੌਕ ਬੁਰਾ, ਕੱਟਾ ਮੁਨ ਕੇ ਝਾਂਜਰਾਂ ਪਾਈਆਂ। 

“ਜਿਥੇ ਲੱਗਣ ਤੇਲ ਦੇ ਤੜਕੇ, ਉਹ ਘਰ ਛੜਿਆਂ ਦਾ। 

“_ ਕੰੜੀ ਨਿੰਮ ਨੂੰ ਪਤਾਸੇ ਲਗਦੇ, ਵਿਹੜੇ ਛੜਿਆਂ ਦੇ। 

“ਕੌਈ ਡਰਦੀ ਪੀਹਣ ਨਾ ਜਾਵੇ, ਛੜਿਆਂ ਦੇ ਦੋ ਚੱਕੀਆਂ। 

“_ ਮੌਲਾ ਮੁਕਸਰ ਦਾ, ਛੜਿਆਂ ਡਰੋਲੀ ਜਾਣਾ। 


175/ ਹਸਦਿਆਂ ਦੇ ਘਰ ਵਸਦੇ 


“_ਲੰਝਾ ਟੱਟੂ, ਲਾਹੱਰ ਦਾ ਦਰਿਆ 

“_ ਗੋਰੀ ਦਾ ਮਾਸ; ਚੁੰਡੀਆਂ ਜੋਗਾ 

“_ਲੰਡਾ ਚਿੜਾ ਪਹਾੜਾਂ ਦਾ ਸਾਥੀ 

“_ “ਗਰੀਬ ਦੀ ਜ਼ੋਰ ਸਭ ਦੀ ਭਾਬੀ” 

ਕਬੀਲਦਾਰੀ ਤੋਂ ਬਿਨਾਂ ਛੜਿਆਂ ਦਾ ਜੀਵਨ ਬੇਸ਼ੱਕ ਫੱਕਰਗੀਰੀ ਦਾ ਹੁੰਦਾ ਹੈ। ਪਰ 
ਛੜੇ ਵੀ ਮੇਨਦੇ ਹਨ ਕਿ ਇਹ ਕੋਈ ਜਿਉਣ ਨਹੀਂ। ਬੱਸ ਉਹ ਸਮਝਦੇ ਹਨ ਕਿ ਇਹ 
ਜੀਵਨ ਤਾਂ ਬੱਸ ਦਿਨ-ਕਟੀ ਹੀ ਹੈ। ਇਸ ਲਈ ਉਹ ਅਕਸਰ ਜਾਂ ਤਾਂ ਬੁਬਣੇ ਸਾਧਾਂ ਦੇ ਡੇ 
ਰਿਆਂ ਤੇ ਧੁਣਿਆਂ 'ਤੇ ਬੈਠੇ ਮਿਲਣਗੇ ਅਤੇ ਜਾਂ ਅਮਲੀਆਂ ਦੇ ਨਸ਼ੇਪੱਤੇ ਦੀਆਂ ਗੁਪਤ 
ਬੈਠਕਾਂ ਵਿਚ ਮਿਲਣਗੇ। ਛੜੇ ਦਿਨ ਟਪਾਉਣ ਲਈ ਨਸ਼ੇਪੱਤੇ ਕਰਦੇ ਤੇ ਸ਼ੇਖਚਿੱਲੀ ਵਾਂਰ੍ਹੀ 
ਕੋਈ ਇਸ਼ਕ-ਮੁਸ਼ਕ ਦੀਆਂ ਸਬੀਲਾਂ ਘੜਦੇ ਰਹਿੰਦੇ ਹਨ। ਇਸ ਲਈ ਹੀ ਤਾਂ ਇਨ੍ਹਾਂ ਦੇ 
ਕਾਰਿਆਂ ਬਾਰੇ ਬੋਲੀਆਂ ਪੁਸਿੱਧ ਹਨ, ਜਿਵੇਂ ਕਿ ਛੜੇ ਵੀ ਪਿਡ ਦੀ ਸੋਹਣੀ ਤੀਵੀਂ-ਮਾਨੀ 
ਨੂੰ ਆਪਣੇ ਹੀ ਅਦਾਜ਼ ਵਿਚ ਦੇਖਦੇ ਹਨ ਜਿਵੇਂ ਕਿ ਛੜਿਆਂ ਦੀਆਂ ਬੋਲੀਆਂ ਤੋਂ ਜ਼ਾਹਿਰ 
ਹੈ ਕਿ 'ਗੋਰੀ ਰੈਨ ਦਾ ਕੀ ਸਲਾਹੀਏ, ਜਿਉਂ ਮੱਖਣ ਦਾ ਪੇੜਾ, ਆਉਂਦਾ-ਜਾਂਦਾ ਰਾਹੀ 
ਮੁਸਾਫਿਰ ਮੜ-ਮੜ ਮਾਰੇ ਗੇੜਾ'। 

ਇਉਂ ਹੀ 'ਮਧਰੀ ਰੰਨ ਦਾ ਕੀ ਸਲਾਹੀਏ, ਜਿਉਂ ਚਰਖੇ ਦਾ ਮੋਨਾ, ਵਿਹੜੇ ਦੇ ਵਿਚ 
ਬੈਠੀ ਰੋਵੇ, ਵਿਹੜਾ ਸੁੰਨ-ਮਸੈਨਾ”। ਇਸ ਤਰ੍ਹਾਂ ਹੀ ਮੋਟੀ ਰਨ ਦਾ ਕੀ ਸਲਾਹੀਏ, ਕੱਲੀ 
ਮਜਾ ਮੱਲੇ, ਡਰਦਾ ਖਸਮ ਨੌੜੇ ਨਾ ਆਵੇ, ਦੂਰੋਂ ਪੱਖਾ ਝੱਲੇ” ਜਾਂ 'ਪਤਲੀ ਰੋਨ ਦਾ ਕੀ 
ਸਲਾਹੀਏ, ਬੈਠੀ ਮੋਜੀ 'ਤੇ ਚੜ੍ਹ ਕੇ, ਪਿੰਡੇ ਨੂੰ ਜੇ ਹੱਥ ਲਾਈਏ, ਕਾਗਤ ਵਾਂਗੂੰ ਖੜਕੇ”। 
ਛੜਿਆਂ ਨੂੰ ਹਰ ਜ਼ਨਾਨੀ ਹੀ ਸੋਹਣੀ ਦਿਸਦੀ ਹੈ। ਫਿਰ ਜੇ ਕਿਤੇ ਜ਼ਨਾਨੀ ਗੋਰੀ-ਚਿੱਟੀ 
ਹੋਵੇ ਤਾਂ ਕਹਿਣਾ ਹੀ ਕੀ। ਗੋਰੇ ਰੋਗ ਸਬੈਧੀ ਛੜਿਆਂ ਦੀਆਂ ਕਈ ਬੋਲੀਆਂ ਪ੍ਰਚਲਿਤ 
ਹਨ। ਜਿਵੇਂ ਕਿ :- 

“_ ਗੋਰੇ ਰਗ 'ਤੇ ਝਰੀਟਾਂ ਆਈਆਂ, ਬੇਰੀਆਂ ਦੇ ਬੇਰ ਖਾਣੀਏ। 

“_ ਗੋਰਾ ਰੈਗ ਨਾ ਕਿਸੇ ਨੂੰ ਰੱਬ ਦੇਵੇ, ਸਾਰਾ ਪਿੰਡ ਵੈਰ ਪੈ ਗਿਆ। 

“_ ਮਰ ਜਾਣ ਰੱਬ ਕਰਕੇ ਸੋਹਣੀਆਂ ਰੋਨਾਂ ਦੇ ਰਾਖੇ, 

“_ ਗੋਰੇ ਰੋਗ ਨੇ ਸਦਾ ਨਹੀਂ ਰਹਿਣਾ, ਭਰ-ਭਰ ਵੰਡ ਮੱਠੀਆਂ। 

“ਇਸ਼ਕ ਕਮਾਉਣਾ ਜੇ ਤੂੰ, ਚੱਕਦੇ ਜਾਨ ਦਾ ਧੜਕਾ। 

ਬੇਸ਼ੱਕ ਪਿੰਡਾਂ ਵਿਚ ਬੰਦਿਆਂ ਦੀ ਛੜਿਆਂ ਨਾਲ ਦਿਲੀ ਹਮਦਰਦੀ ਤਾਂ ਕਦੇ ਵੀ 
ਨਹੀਂ ਹੈਦੀ, ਪਰ ਜ਼ਨਾਨੀਆਂ ਤੇ ਖਾਸ ਤੌਰ 'ਤੇ ਛੜਿਆਂ ਦੀਆਂ ਭਰਜਾਈਆਂ ਵਿਚ ਉਨ੍ਹਾਂ 
ਲਈ ਹਮੇਸ਼ਾਂ ਹੀ ਇਕ ਸੈਵੇਦਨਾ ਦਾ ਸੀਰ ਹੁੰਦਾ ਹੈ। ਸਾਡੇ ਲੋਕ ਗੀਤਾਂ ਦੁਆਰਾ ਵਿਆਂਹਦੜ 
ਨਾਰਾਂ ਔਗਰੇਜ਼ ਹਾਕਮਾਂ ਨੂੰ ਸਲਾਹ ਦਿੰਦੀਆਂ ਸਨ ਕਿ ਜੇ ਤੂੰ ਸਾਡੀ ਮੇਨੇ ਤਾਂ 'ਰੈਨਾਂ 

176/ ਹਸਦਿਆਂ ਦੇ ਘਰ ਵਸਦੇ 


ਵਾਲਿਆਂ ਤੋਂ ਜੋਗ ਨਹੀਂ ਜਿੱਤੀ ਜਾਣੀ; ਛੜਿਆਂ ਨੂੰ ਲੈ ਜਾ ਲਾਮ 'ਤੇ, ਜਿੱਤ ਹੋਜੂਗੀ 
ਫਿਰੋਗੀਆ ਤੇਰੀ।' 

ਬਹਿਰਹਾਲ, ਛੜੇ ਲੌਕ ਦੁਨੀਆਂ ਦੇ ਵਿਅਗ ਸਹਿ-ਸਹਿ ਕੇ ਆਪ ਸਮਾਜ ਪ੍ਰਤੀ 
ਅਕਸਰ ਇੰਨੇ ਕੰੜੇ ਹੋ ਜਾਂਦੇ ਹਨ ਕਿ ਰਹੇ ਰੱਬ ਦਾ ਨਾਂ। ਫਿਰ ਇਹ ਸਮਾਜ 'ਤੇ ਵੀ 
ਮੋੜਵੇਂ ਪਲਟਵਾਰ ਕਰਦੇ ਹਨ; ਜਿਵੇਂ ਕਿ 

“ਜਦੋਂ ਵੇਖਿਆ ਛੜਾ ਰੌਡੀ ਦੇ ਘਰ ਵੜਦਾ, ਮਚਗੀ ਤੰਦੂਰ 'ਤੇ ਖੜੀ। 

“_ਜੱਟੀਆਂ ਨੇ ਜੱਟ ਕਰ ਲਏ, ਰੋਡੀ ਬਾਹਮਣੀ ਕਿੱਧਰ ਨੂੰ ਜਾਵੇ। 

“ਪਾਣੀ ਰੋਡੀ ਦੇ ਖੇਤ ਨੂੰ ਜਾਵੇ, ਲੰਬੜਾਂ ਦਾ ਖੂਹ ਵਗਦਾ। 

ਖੇਰ! ਸਮਾਜ ਦੇ ਚੰਗੇ ਤੇ ਮਾੜੇ ਸਮਾਜਿਕ ਚੜਾਵਾਂ ਤੇ ਉਤਰਾਵਾਂ ਬਾਰੇ ਤਾਂ ਰੱਬ ਹੀ 
ਜਾਣੇ, ਪਰ ਇਹ ਛੜਿਆਂ ਦੀ ਜਮਾਤ ਸਾਡੇ ਸਮਾਜ ਤੇ ਪੇਜਾਬੀ ਸਾਹਿਤ ਦਾ ਇਕ 
ਮਨੋਰਜਨੀ ਐਗ ਹੋ ਨਿਬੜੀ ਹੈ। ਇਸ ਸੈਦਰਭ ਵਿਚ ਸਮੁੱਚੇ ਤੌਰ 'ਤੇ ਪਜਾਬੀ ਸੁਭਾਅ ਵਿਚ 
ਵਿਅੰਗ, ਟੌਣਕ-ਟੌਣਕਾ, ਟਕੋਰ, ਨਗੋਚ ਤੇ ਤਾਨ੍ਰੋ-ਮਿਹਣੇ ਆਟੇ ਨਾਲ ਪਲੋਥਣ ਵਾਂਗ 
ਗੁਝੇ ਹੋਏ ਹਨ। ਇਸ ਪ੍ਰਸੈਗ ਵਿਚ ਖਾਸ ਕਰਕੇ ਇਸ਼ਕ-ਮੁਸ਼ਕ ਦੇ ਪੱਟੇ ਗੱਭਰੂਆਂ , ਠੇਠਰ 
ਜਿਹੇ ਅਧਖੜ ਉਮਰ ਦੇ ਬੈਦਿਆਂ ਤੇ ਬੁੜ੍ਹੇ-ਠੇਰਿਆਂ ਸਬੰਧੀ ਬੜੀਆਂ ਗੱਲਾਂ ਬਣੀਆਂ ਹਨ। 

ਪੰਜਾਬ ਪੁਲਿਸ ਦਾ ਮੁਖੀ ਰਹਿ ਚੁਕਾ ਸਾਬਕਾ ਆਈ.ਜੀ. ਸੁ. ਭਗਵਾਨ ਸਿੰਘ ਦਾਨੇ 
ਵਾਲੀਆ ਆਪਣੇ ਉਸ ਸਮੇਂ ਦੇ ਮਸ਼ਹੁਰ ਐੱਸ.ਐੱਸ.ਪੀ ਪੁਰਨ ਸਿੰਘ ਸਰਹਾਲੀ ਵਾਲੇ ਬਾਰੇ 
ਲਿਖਦਾ ਹੈ ਕਿ ਉਹ ਨੇਠਰ ਕਿਸਮ ਦੇ ਬੰਦਿਆਂ ਸਬੋਧੀ “ਨਾਲੇ ਮੋਡਾ ਰਾਤ ਰਹਿ ਗਿਆ, 
ਨਾਲੇ ਦੇ ਗਿਆ ਦੁਆਨੀ ਖੋਟੀ? ਤੇ “ਏਥੇ ਦਾੜ੍ਹੀ ਝਾੜ ਕੌਜਰਾ, ਤੇਰੀ ਦਾੜ੍ਹੀ ਵਿਚ ਲੰਗ 
ਗੁਆਚਾ” ਜਿਹੀਆਂ ਬੋਲੀਆਂ ਪਾਉਂਦਾ ਹੁੰਦਾ ਸੀ। ਫਿਰ ਅੰਗੋਂ ਪੰਜਾਬਣ ਵੀ ਆਪਣਾ 
ਪੱਕਾ ਫੈਸਲਾ ਸੁਣਾਉਂਦੀ ਹੋਈ ਕਹਿੰਦੀ ਹੈ ਕਿ “ਦਾੜ੍ਹੀ ਤੇਰੀ ਮੋਨ ਘੱਤਣੀ, ਪਰ ਅਸਾਂ 
ਲੰਗ ਲੱਭਣੇ ਨਹੀਂ ਛੱਡਣਾ।” 

ਬੇਸ਼ੱਕ ਸਾਧ-ਸੈਤ ਪੰਜਾਬੀ ਸਮਾਜ ਦੇ ਗੁਰੁ ਗੋਰਖ ਨਾਥ ਦੇ ਸਮੇਂ ਤੋਂ ਹੀ ਪੁਜਨੀਕ 
ਪੁਰਸ਼ ਰਹੇ ਹਨ। ਵੀਹਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ ਪਹਿਲੇ ਅੱਧ ਤੱਕ ਪੱਡੂ ਜੀਵਨ ਵਿਚ 
ਸਾਧਾਂ ਦੇ ਡੇਰਿਆਂ ਦਾ ਇਕ ਵੱਖਰਾ ਹੀ ਸਥਾਨ ਤੇ ਸਨਮਾਨ ਰਿਹਾ ਹੈ। ਪਰ ਜਦੋਂ ਤੋਂ 
ਡੇਰਿਆਂ ਦੇ ਸਾਧਾਂ ਨੂੰ ਵੀ ਨਵੇਂ ਜ਼ਮਾਨੇ ਦੀਆਂ ਹਵਾਵਾਂ ਨੇ ਆਪਣੀ ਜਕੜ ਵਿਚ ਲਿਆ 
ਹੈ ਤਾਂ ਬਹੁਤੇ ਡੇਰੇ ਵੀ ਦੁਰਾਚਾਰ ਦੇ ਸ਼ਿਕਾਰ ਹੋ ਗਏ ਹਨ। ਇਨ੍ਹਾਂ ਡੇਰਿਆਂ ਦੀ ਹੋ ਰਹੀ 
ਖੁਨਾਮੀ ਨੂੰ ਵੇਖ ਕੇ ਜਾਗਰੁਕ ਤੇ ਖਾਸ ਤੰਰ 'ਤੇ ਧਰਮੀ ਲੌਕ ਹਿਕਾਰਤ ਨਾਲ ਇਨ੍ਹਾਂ ਨੂੰ 
“ਡੇਰਾਵਾਦ” ਜਿਹਾ ਬਦਨੰਮਾਂ ਨਾਮ ਦੇਣ ਲੱਗ ਪਏ ਹਨ। ਜਦੋਂ ਸਾਧਾਂ ਸਬੰਧੀ ਵਿਅਗਮਈ 
ਟੋਟਕਿਆਂ ਦੀ ਗੱਲ ਚੱਲ ਰਹੀ ਹੈ ਤਾਂ ਜ਼ਾਹਿਰ ਹੈ ਕਿ ਇਹ ਪੰਜਾਬੀ ਸਮਾਜ ਵਿਚ ਉਦੋਂ 


177/ ਹਸਦਿਆਂ ਦੇ ਘਰ ਵਸਦੇ 


ਕਰਨ ਲੱਗ ਪਏ ਸਨ। ਇਨ੍ਹਾਂ ਵਿਚੋਂ ਕੁਝ ਕੁ ਬੋਲੀਆਂ-ਟੋਟਕੇ ਵੰਨਗੀ ਮਾਤਰ ਇਉਂ ਹਨ:- 

“ ਤਵੀਤ ਕਰਾ ਦੇ ਸਾਧਾ, ਮਗਵੇਂ ਆਟੇ ਦਾ। 

“ ਮੁੰਡਾ ਛੱਡ ਗਿਆ ਗਲੀ ਦਾ ਖਹਿੜਾ, ਪੰਜਾਂ ਦੇ ਤਵੀਤ ਬਦਲੇ। 

“ ਕੀਹਦੇ-ਕੀਹਦੇ ਪੈਰੀ ਹੱਥ ਲਾਈਏ, ਸੰਤਾਂ ਦੇ ਵਗ ਫਿਰਦੇ। 

“ਤੇਰੀ ਚੁੱਕ ਨੀ ਮਸੀਤ ਲਿਜਾਣੀ, ਰਾਹੀਆਂ ਨੇ ਰਾਤ ਕੱਟਣੀ। 

“ ਰੱਬ ਫਿਰਦਾ ਸੀ ਧੰਨੇ ਦੇ ਖੁਰ ਵੱਢਦਾ, ਉਨ੍ਹਾਂ ਕਿਹੜਾ ਕੱਛ ਪਾਈ ਸੀ। 

“ ਟਾਂਡ ਮਨਾਏ, ਤੀਨ ਗੁਣ, ਸਿਰ ਕੀ ਮਿਟੀਓ ਖਾਜ। ਚੋਗਾ ਚੋਖੋ ਖਾਣ ਨੂੰ ਲੋਕ ਕਹੇਂ 
ਮਹਾਰਾਜ। (ਢੱਡ ਸਾਰੋਗੀ) ਜ਼ਾਹਿਰ ਹੈ ਕਿ ਸਾਡੇ ਪੰਜਾਬੀ ਤੇ ਖ਼ਾਸ ਕਰਕੇ ਪੱਡੂ ਸਮਾਜ ਦੇ 
ਹਾਸੇ-ਠੱਠੇ ਵਿਚ ਰਮਜ਼ ਤੇ ਤਨਜ਼ ਵੀ ਪ੍ਰਤੱਖ ਦਿਸਦੀ ਹੈ। 

ਇਸ ਸਾਡੀਆਂ ਲੋਕ ਬੋਲੀਆਂ ਵਿਚ ਰਮਜ਼, ਤਨਜ਼ ਤੇ ਨਿਹੋਰੇ ਦੇ ਪ੍ਰਸੈਗ ਵਿਚ ਹੀ 
ਦਿਉਰਾਂ ਤੇ ਭਰਜਾਈਆਂ ਦੀ ਆਪਸੀ ਗਿਟਮਿਟ ਤੇ ਛੇੜਛਾੜ ਸਬੋਧੀ ਕਈ ਬੋਲੀਆਂ 
ਬਣੀਆਂ ਹਨ। ਇਉਂ ਹੀ ਆਪਣੇ ਸੱਹਰੇ ਤੇ ਜੇਠ ਤੋਂ ਘੁੰਡ ਪ੍ਰਥਾ ਦੇ ਕਾਰਨ ਉਪਜੀ ਸੈਗ- 
ਝੇਪ ਦੇ ਕਾਰਨ ਵੀ ਕਈ ਬੋਲੀਆਂ ਹੋਂਦ ਵਿਚ ਆਈਆਂ ਹਨ, ਜਿਵੇਂ ਕਿ “ਵਿਹੜੇ ਵੜਦਾ 
ਖ਼ਬਰ ਨਹੀਂ ਕਰਦਾ, ਬਾਪੁ ਗਲ ਟੱਲ ਪਾ ਦਿਓ”, 'ਕੋਰੀ ਕੋਰੀ ਕੁੰਡੀ ਵਿਚ ਮਿਰਚਾਂ ਮੈਂ ਰਗੜਾਂ, 
ਸਹੁਰੇ ਦੀਆਂ ਅੱਖਾਂ ਵਿਚ ਪਾ ਦੇਨੀਆਂ, ਘੁੰਡ ਕੱਢਣੇ ਦੀ ਅਲਖ ਮੁਕਾ ਦੇਨੀਆਂ'। 

ਕਾਲੀ ਕੁੱਤੀ ਦੇ ਝਾਂਜਰਾਂ ਪਾਈਆਂ, ਠਾਣੇਦਾਰ ਹੱਸਦਾ ਫਿਰੇ। 

ਚੰਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ । 

ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ 'ਤੇ। 

ਢਿੱਡੋਂ ਭੁੱਖੀ ਤੇ ਡਕਾਰ ਮਖਾਣਿਆਂ ਦੇ। 

ਲੰਗ ਤੇਰੀਆਂ ਮੁੱਛਾਂ ਵਿਚ ਰਲਿਆ, ਤਿੰਨ ਦਿਨ ਟੋਲਦੀ ਰਹੀ। 

ਸੰਹ ਗਊ ਦੀ ਝੂਠ ਨਾ ਬੋਲਾਂ, ਬੱਕਰੀ ਨੂੰ ਉਠ ਜੰਮਿਆ। 

ਲੰਬੜਾਂ ਦੇ ਸੈਨ੍ਹ ਲੱਗ-ਗੀ, ਅੰਦਰੋਂ ਨਿਕਲੀ ਸਾਗ ਦੀ ਤੰੜੀ। 

ਲਾਹੱਰ ਦੇ ਸ਼ੁਕੀਨ, ਬੋਝੇ ਵਿਚ ਵਿਚ ਗਾਜਰਾਂ। 

ਚਿੱਟੇ ਕਪੜੇ ਤੇ ਖੀਸੇ ਖਾਲੀ, ਹੁਣ ਦੇ ਬਾਬੂਆਂ ਦੇ। 

ਵੱਡਿਆ ਸ਼ੁਕੀਨਾਂ ਤੇਰੀ ਡੱਥ ਵਿਚ ਅਧੀਆ ਖੜਕੇ ਵੇ। 

ਦੌਦਾਂ ਦਾ ਪੀਠਾ ਮਦਾ, ਚੱਕੀ ਦਾ ਪੀਠਾ ਚੰਗਾ। 
ਪ੍ਰਸ਼ਾਸਨਿਕ ਖੇਤਰ ਵਿਚ ਸੁਭਾਵਿਕ ਜਿਹੇ ਹਾਸੇ-ਮਖੌਲ :- 

ਪ੍ਰਸ਼ਾਸਨਿਕ ਖੇਤਰ ਵਿਚ ਹਾਸੇ-ਠੱਠੇ ਤੇ ਖੁਸ਼ੀ ਦੀ ਬੜੀ ਰੈਜਾਇਸ਼ ਹੁੰਦੀ ਹੈ, ਪਰ 
ਅਸੀਂ ਜਨਾਬੀ ਦੀ ਟੰਹਰ ਵਿਚ ਅਜਾਈਂ ਗੁਆ ਦਿੰਦੇ ਹਾਂ। ਕਿਸੇ ਵੀ ਸਰਵਿਸ ਵਿਚ 
ਅਜਿਹੇ ਹਾਸੇ-ਮਖੰਲਾਂ ਨੂੰ ਆਮ ਤੌਰ 'ਤੇ ਹਿਊਮਰ ਇਨ ਯੂਨੀਫਾਰਮ” ਕਿਹਾ ਜਾਂਦਾ ਹੈ। ਬੇ 

1768/ ਹਸਦਿਆਂ ਦੇ ਘਰ ਵਸਦੇ 


ਸ਼ੱਕ ਪ੍ਰਸ਼ਾਸਨਿਕ ਅਦਾਰਿਆਂ ਨੂੰ ਦਰਪੇਸ਼ ਵੱਡੇ-ਵੱਡੇ ਮਸਲਿਆਂ ਦੇ ਤਹਿਤ ਅਕਸਰ ਹੀ 
ਕੌਈ ਨਾ ਕੋਈ ਤਣਾਅ ਬਣਿਆ ਰਹਿੰਦਾ ਹੈ। ਜਿਸ ਵਾਸਤੇ ਕੁਦਰਤ ਵਲੋਂ ਹੀ ਪ੍ਰਸ਼ਾਸਨਿਕ 
ਵਰਗ ਵਿਚ ਮਾਨਸਿਕ ਤਣਾਅ ਨੂੰ ਘਟਾਉਣ ਲਈ ਕਿਤੇ ਨਾ ਕਿਤੇ ਹਾਸੇ-ਮਖੰਲ, 
ਹਾਸਰਸੀ ਫੁੱਲਝੜੀਆਂ ਤੇ ਸ਼ਗੂਫ਼ਿਆਂ ਦਾ ਮਾਹੌਲ ਬਣਿਆ ਰਹਿੰਦਾ ਹੈ। ਫਿਰ ਇਹ ਵੀ 
ਕੁਦਰਤ ਨੂੰ ਮਨਜ਼ੂਰ ਹੈ ਕਿ ਕੋਈ ਵੀ ਆਦਮੀ ਆਪਣੇ ਕਾਰਵਿਹਾਰ ਵਿਚ ਕੋਈ ਨਾ ਕੋਈ 
ਹਾਸਰਸ ਭਰਪੂਰ ਸਥਿਤੀ ਬਣਾ ਲੈਂਦਾ ਹੈ ਕਿ ਜਿਸ ਨਾਲ ਕੁਦਰਤੀ ਤੰਰ 'ਤੇ ਹੀ ਕੈਮਕਾਜ 
ਦੇ ਬੋਝ ਤੇ ਤਣਾਅ ਤੋਂ ਕਾਫੀ ਨਿਜਾਤ ਮਿਲ ਜਾਂਦੀ ਹੈ। 

ਇਸ ਪ੍ਰਸੈਗ ਵਿਚ ਮੈਨੂੰ ਪਨਸਪ ਵਿਚ ਤੈਨਾਤੀ ਦੇ ਸਮੇਂ ਦੀ ਇਕ ਗੱਲ ਯਾਦ ਆਈ 
ਹੈ ਕਿ ਲੁਧਿਆਣੇ ਦਾ ਇਕ ਡੀ.ਐੱਮ. ਬਜ਼ਾਤੇ-ਖੁਦ ਚੰਗਾ ਬੈਦਾ ਸੀ। ਇਕ ਵਾਰ ਉਥੇ 
'ਪਾਮ-ਆਇਲ' ਦੀ ਕਿਲਤ ਹੋ ਗਈ ਤਾਂ ਮੈਂ ਉਸ ਨੂੰ ਨੇੜਲੇ ਜ਼ਿਲ੍ਹਿਆਂ ਤੋਂ ਟਰੱਕ ਮੋਗਵਾ 
ਕੇ ਚੰਡੀਗੜ੍ਹ ਤੋਂ ਪਾਮ-ਆਇਲ ਚੁਕਣ ਲਈ ਕਿਹਾ। ਉਸ ਨੇ ਪਨਸਪ ਦੇ ਏ.ਐੱਮ.ਡੀ. ਨੂੰ 
ਕਹਿ ਦਿਤਾ ਕਿ ਮੈਂ ਉਸ ਲਈ ਖੁਦ ਟਰੱਕਾਂ ਦਾ ਇੰਤਜ਼ਾਮ ਕਰਾਂ। ਖੈਰ! ਮੈਂ ਆਪਣੇ 
ਸੀਨੀਅਰ ਦਾ ਹੁਕਮ ਤਾਂ ਸਿਰੇ ਚਾੜ੍ਹ ਦਿਤਾ, ਪਰ ਨਾਲ ਹੀ ਉਸ ਨੂੰ ਕਿਹਾ ਕਿ ਸਾਡੇ 
ਐੱਮ.ਡੀ. ਸਾਹਿਬ ਨੂੰ ਕਿਸੇ ਫ਼ੈਕਸ਼ਨ ਲਈ ਇਕ ਕੁਇੰਟਲ ਕਾਲੇ-ਕਾਲੇ ਗੋਲ ਬੈਂਗਣ 
ਚਾਹੀਦੇ ਹਨ। ਇਸ ਲਈ ਉਹ ਸਬਜ਼ੀ ਮੇਡੀ ਜਾ ਕੇ ਬੈਂਗਣਾਂ ਦਾ ਭਾਅ ਪੁਛ ਕੇ ਆਵੇ। 
ਕੌਈ ਘੰਟੇ ਕੁ ਬਾਅਦ ਉਸ ਨੇ ਟੈਲੀਫ਼ੋਨ 'ਤੇ ਮੈਨੂੰ ਬੈਂਗਣਾਂ ਦਾ ਭਾਅ ਦਸ ਦਿਤਾ। 

ਇਸ ਉਪਰੈਤ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਲਈ ਟਰੱਕਾਂ ਦਾ ਤਾਂ ਇੰਤਜ਼ਾਮ ਕਰ 
ਰਿਹਾ ਹਾਂ, ਪਰ ਤੂੰ ਮਿਊਂਸਪਲ ਕਮੇਟੀ ਜਾ ਕੇ ਉਨ੍ਹਾਂ ਦੇ ਰਿਕਾਰਡ ਤੋਂ ਲੁਧਿਆਣੇ ਦੇ ਘੰਟਾ 
ਘਰ ਦੀ ਉਚਾਈ ਪਤਾ ਕਰਕੇ ਦਸ। ਪਰ ਇਸ ਤੋਂ ਬਾਅਦ ਉਸ ਨੇ ਮੈਨੂੰ ਹੈਰਾਨੀ ਨਾਲ 
ਪੁਛਿਆ ਕਿ ਐੱਮ.ਡੀ. ਸਾਹਿਬ ਨੂੰ ਐਨੇ ਬੈਂਗਣ ਕਿਉਂ ਚਾਹੀਦੇ ਹਨ ਤਾਂ ਮੈਂ ਉਸ ਨੂੰ ਕਿਹਾ 
ਕਿ ਨਾਲੇ ਤਾਂ ਤੂੰ ਸਾਹਿਬ ਨੂੰ ਭਾਅ ਦਸ ਦੇ ਤੇ ਨਾਲ ਹੀ ਕੋਈ ਹੋਰ ਸੇਵਾ ਪੁਛ ਲੈ। ਖੇਰ! 
ਜਦੋਂ ਉਸ ਨੇ ਐੱਮ.ਡੀ. ਸਾਹਿਬ ਨਾਲ ਗੱਲ ਕੀਤੀ ਤਾਂ ਜੋ ਉਸ ਦੀ ਬਾਬ ਹੋਈ, ਬਸ ਉਹ 
ਹੀ ਜਾਣਦਾ ਹੈ। ਇਸ ਸਾਰੇ ਪ੍ਰਸੈਗ ਵਿਚ ਮੇਰਾ ਮੋਤਵ-ਮਕਸਦ ਸਿਰਫ਼ ਉਸ ਡੀ.ਐੱਮ. ਨੂੰ 
ਇਹ ਸਮਝਾਉਣਾ ਹੀ ਸੀ ਕਿ ਆਪਣੇ ਸੀਨੀਅਰ ਅਫ਼ਸਰ ਦਾ ਹੁਕਮ ਵਜਾਉਣ ਦੀ ਬਜਾਏ 
ਉਸ ਤੋਂ ਵੀ ਉਚ ਅਧਿਕਾਰੀ ਦਾ ਓਟ-ਆਸਰਾ ਨਹੀਂ ਲੈਣਾ ਚਾਹੀਦਾ। 

ਖੈਰ! ਪ੍ਰਸ਼ਾਸਨਿਕ ਜੀਵਨ ਵਿਚ ਹਾਸੇ-ਮਜ਼ਾਕ ਤੇ ਖੁਸ਼-ਗੱਪੀਆਂ ਦੀ ਗੱਲ ਚਲ 
ਰਹੀ ਹੈ ਤਾਂ ਚਲਦੇ-ਚਲਦੇ ਮੈਨੂੰ ਉਥੋਂ ਦੇ ਬੁੱਢੇ ਦਰਿਆ ਦੇ ਸਬੈਧ ਵਿਚ ਆਪਣੇ ਸਮੇਂ ਦੀ 
ਇਕ ਗੱਲ ਯਾਦ ਆਈ ਹੈ। ਉਦੋਂ ਇਕ ਰਾਤ ਨੂੰ ਕੋਈ ਦੋ-ਢਾਈ ਵਜੇ ਤਤਕਾਲੀਨ 
ਐੱਮ.ਐੱਲ.ਏ. ਗੁਸਾਈਂ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਆਪਣਾ 'ਗੈਦਾ ਨਾਲਾ” ਟੁੱਟ 
ਗਿਆ ਹੈ, ਤੁਰਤ ਕੋਈ ਚਾਰਾਜੋਈ ਕਰੋ। ਉਧਰ ਅਗੇ ਮੈਂ ਨਗਰ-ਨਿਗਮ ਦੀ ਬਿਜਲੀ, 


179/ ਹਸਦਿਆਂ ਦੇ ਘਰ ਵਸਦੇ 


ਪਾਣੀ, ਸਫਾਈ ਤੇ ਸੜਕਾਂ ਸਬੈਧੀ ਰੋਜ਼ਮਰਾ ਦੀ ਸਿਵਲ ਵਾਰ ਲੜਦਾ-ਲੜਦਾ ਥੱਕ ਟੁੱਟ 
ਕੇ ਖਾਓ-ਪੀਓ ਉਪਰੈਤ “ਘੋੜੇ ਵੇਚ ਕੇ ਸੁੱਤਾ” ਹੋਇਆ ਸੀ। 

ਮੈਨੂੰ ਖਾਧੀ-ਪੀਤੀ ਦੇ ਨਸ਼ੇ ਵਿਚ ਉਨ੍ਹਾਂ ਦੀ ਘਬਰਾਹਟ ਸਬੈਧੀ ਇੰਨੀ ਕੁ ਗੱਲ ਹੀ 
ਸਮਝ ਆਈ ਕਿ ਕੋਈ ਗੈਦਾ ਨਾਲਾ ਟੁੱਟ ਗਿਆ ਹੈ। ਬਹਿਰਹਾਲ, ਮੈਨੂੰ ਇਕ ਮਾਨਸਿਕ 
ਜਿਹੇ ਦਬਾਅ ਵਿਚ ਵੀ ਇਕ ਮਖੌਲ ਜਿਹਾ ਸੁਝਿਆ ਤੇ ਮੈਂ ਉਨ੍ਹਾਂ ਨੂੰ ਸੁੱਤ-ਉਨੀਂਦੇ ਵਿਚ 
ਹੀ ਕਿਹਾ ਕਿ ਜਨਾਬ ਮੇਰਾ ਨਾਲਾ ਤਾਂ ਠੀਕ ਹੈ ਅਤੇ ਜੇ ਤੁਹਾਡਾ ਨਾਲਾ ਟੁੱਟ ਗਿਆ ਹੈ 
ਤਾਂ ਮੈਂ ਕੀ ਕਰਾਂ। 

ਖੈਰ! ਹਾਸਾ ਤਾਂ ਗੁਸਾਈ ਸਾਹਿਬ ਦਾ ਵੀ ਨਿਕਲ ਗਿਆ, ਪਰ ਉਹ ਥੋੜ੍ਹੀ ਜਿਹੀ 
ਤਲਖੀ ਨਾਲ ਬੋਲੇ ਕਿ ਜਨਾਬ ਜਾਗੋ! ਆਪਣੇ ਸ਼ਹਿਰ ਵਾਲਾ ਵੱਡਾ ਰੈਦਾ ਨਾਲਾ ਜੇਲ੍ਹ 
ਕੌਲੋਂ ਟੁੱਟ ਗਿਆ ਹੈ ਅਤੇ ਉਥੇ ਸਾਰਾ ਇਲਾਕਾ ਅਵਾਜ਼ਾਰ ਹੋ ਰਿਹਾ ਹੈ। ਬਹਿਰਹਾਲ, ਮੈਂ 
ਆਪਣੀ ਡਿਊਟੀ ਪ੍ਰਤੀ ਨਿਸ਼ਠਾ ਰੱਖਣ ਦੀ ਆਦਤ ਅਨੁਸਾਰ ਤੁਰਤ ਅਸ਼ੋਕ ਕੁਮਾਰ 
ਐੱਸ.ਈ. ਤੇ ਉਨ੍ਹਾਂ ਦੀ ਟੀਮ ਨੂੰ 'ਪਜਾਬੀ ਵਿਚ ਗੱਲ ਸਮਝਾ ਕੇ ਟਿੰਡੀ ਦੇ ਬੀਅ' 'ਤੇ ਚੜ੍ਹਾ 
ਦਿਤਾ। ਅਸ਼ਕੇ ਜਾਈਏ ਨਗਰ-ਨਿਗਮ ਦੀ ਉਸ ਟੀਮ ਦੇ ਕਿ ਜਿਸ ਨੇ ਹਨ੍ਹੇਰੇ ਤੇ ਬੇਵਕਤ 
ਦੀਆਂ ਦੁਸ਼ਵਾਰੀਆਂ ਦੇ ਬਾਵਜੂਦ ਵੀ ਕੋਈ ਤਿੰਨ ਕੁ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ 
ਰੀਦਾ ਨਾਲਾ ਗੈਢ-ਸੈਢ ਦਿਤਾ। 

ਬਹਿਰਹਾਲ, ਮੈਂ ਇਹ ਤਸੱਲੀ ਭਰੀ ਤਾਮੀਲੀ ਜਿਹੀ ਰਿਪੋਰਟ ਦੇਣ ਹਿਤ ਗੁਸਾਈ 
ਸਾਹਿਬ ਨੂੰ ਮੋੜਵਾਂ ਫੋਨ ਕੀਤਾ। ਅਗੋਂ ਉਨ੍ਹਾਂ ਦੀ ਧਰਮ ਪਤਨੀ ਦੀ ਅਵਾਜ਼ ਆਈ ਕਿ 
ਉਹ ਸੁੱਤੇ ਪਏ ਹਨ। ਮੈਂ ਸਤਿਕਾਰ ਸਹਿਤ ਉਨ੍ਹਾਂ ਨੂੰ ਆਪਣੇ ਬਿਨੌਦੀ ਜਿਹੇ ਅਦਾਜ਼ 
ਅਨੁਸਾਰ ਕਿਹਾ ਕਿ ਨਿਗਮ ਦੇ ਕਰਮਚਾਰੀ ਸਾਰੀ ਰਾਤ ਜਾਗੇ ਹਨ ਤੇ ਹੁਣ ਮੈਂ ਵੀ 'ਲੋਕ- 
ਸੇਵਕ” ਐੱਮ.ਐੱਲ.ਏ. ਸਾਹਿਬ ਨੂੰ ਸੌਣ ਨਹੀਂ ਦੇਣਾ। ਚਲੋ ਉਨ੍ਹਾਂ ਨੇ ਗੁਸਾਈਂ ਸਾਹਿਬ ਨੂੰ 
ਜਗਾ ਤਾਂ ਦਿਤਾ, ਪਰ ਅਗੋਂ ਅੱਮ.ਐੱਲ.ਏ ਸਾਹਿਬ “ਗੰ-ਗਰਜ਼ ਕੱਢੀ ਤੇ ਰੋਡਿਆ ਮਿਲਦਾ- 
ਗਿਲਦਾ ਰਹੀਂ” ਅਨੁਸਾਰ ਬੜੇ ਸੁਭਾਵਿਕ ਜਿਹੇ ਲਹਿਜੇ ਵਿਚ ਕਹਿਣ ਲੱਗੇ ਕਿ ਕਮਿਸ਼ਨਰ 
ਸਾਹਿਬ ਇਹ ਮੈਨੂੰ ਸਵੇਰ ਹੋਣ `ਤੇ ਦੱਸ ਦੇਣਾ ਸੀ। ਇਸ `ਤੇ ਮੈਂ ਵੀ ਇਕ ਹੋਰ ਵਿਉਂ ਭਰਿਆ 
ਵਿਐਗ ਕਸਦੇ ਹੋਏ ਉਸ ਲੋਕ-ਸੇਵਕ ਨੂੰ ਸੁਣਾ ਦਿਤਾ ਕਿ “ਲੱਗੀ ਵਾਲੇ ਤਾਂ ਕਦੇ ਨਾ 
ਸੰਦੇ ਤੇਰੀ ਕਿਵੇਂ ਅੱਖ ਲੱਗ ਗਈ”। 

ਖ਼ੈਰ! ਸਰਵਿਸ ਦੀਆਂ ਟੈਨਸ਼ਨਾਂ ਤੇ ਮੋੜਾਂ-ਘੌੜਾਂ ਵਿਚ ਅਕਸਰ ਹੀ ਪ੍ਰਮਾਤਮਾ ਦੀ 
ਕ੍ਰਿਪਾ ਨਾਲ ਮੈਨੂੰ ਚਸ਼ਮੇ-ਸ਼ਾਹੀ ਜਿਹਾ ਹਾਸੇ ਦਾ ਕੋਈ ਨਾ ਕੋਈ ਫੁਹਾਰਾ ਮਿਲਦਾ ਰਿਹਾ ਹੈ 
ਕਿ ਜਿਸ ਨਾਲ ਮੇਰੀ ਅਤਿ ਸੈਜੀਦਾ ਮਾਹੱਲ ਵਿਚ ਵੀ ਕਿਸੇ ਗੈਭੀਰ ਪ੍ਰਸ਼ਾਸਨਿਕ ਸਮੱਸਿਆ 
ਨੂੰ ਨਜਿੱਠਣ ਤੇ ਨਿਭਣ ਦੀ ਸਮਰਥਾ ਬਣੀ ਰਹੀ ਹੈ। 

ਇਸ ਸੈਦਰਭ ਵਿਚ ਸਿਰਫ਼ ਵੰਨਗੀ ਮਾਤਰ ਇਥੇ ਇਕ ਸੱਚੀ-ਮੱਚੀ ਵਾਪਰੀ ਗੱਲ 


180/ ਹਸਦਿਆਂ ਦੇ ਘਰ ਵਸਦੇ 


ਸਾਂਝੀ ਕੀਤੀ ਜਾ ਸਕਦੀ ਹੈ। ਅਨੰਦਪੁਰ ਸਾਹਿਬ ਵਿਖੇ ਖਾਲਸਾ ਸਿਰਜਣਾ ਦੀ ਤੈਸ਼ਤਾਬਦੀ 
ਮਨਾਉਂਦੇ ਸਮੇਂ ਇਕ ਵਾਰ ਬਹੁਤ ਉੱਚੇ ਪੱਧਰ ਤੋਂ ਪਤਾ ਲੱਗਾ ਕਿ ਸੁਸਾਈਡ ਸੁਕਿਆਡ 
ਹੋਲੇ ਮਹੱਲੇ ਦੇ ਸਮੇਂ ਲੋਕਾਂ ਵਿਚ ਸ਼ਾਮਲ ਹੋ ਚੁਕੇ ਹਨ ਤੇ ਕੁੱਝ ਵੀ ਹੋ ਸਕਦਾ ਹੈ। 
ਡੀ.ਜੀ.ਪੀ. ਪੱਧਰ ਤੋਂ ਲੈ ਕੇ ਐੱਸ.ਐੱਸ.ਪੀ. ਪੱਧਰ ਤੱਕ ਜੋ ਵੀ ਉਸ ਸਮੇਂ ਪ੍ਰਸ਼ਾਸਨਿਕ 
ਵਿਉਂਤਬੰਦੀ ਹੋ ਸਕਦੀ ਸੀ, ਉਹ ਸਭ ਕਰਨ ਤੋਂ ਬਾਅਦ ਮੈਂ ਐੱਸ.ਐੱਸ.ਪੀ ਰਣਬੀਰ ਸਿੰਘ 
ਖੱਟੜਾ ਨੂੰ ਕਿਹਾ ਕਿ ਰੱਬ ਮੇਹਰ ਕਰੇਗਾ ਸੋ ਆਪਾਂ ਹੌਸਲਾ??? ਰੱਖੀਏ। ਪਰ ਜੇ ਕਿਤੇ ਰੱਬ 
ਨਾ ਕਰੇ ਕੋਈ ਅਜਿਹਾ ਮਾੜਾ ਵਰਤਾਰਾ ਵਰਤ ਹੀ ਗਿਆ ਤਾਂ ਘਟੋ ਘੱਟ ਆਪਣਾ ਨਿੱਜੀ 
ਫੋਟੋਗ੍ਰਾਫਰ ਹੋਣਾ ਚਾਹੀਦਾ ਹੈ ਕਿ ਜਿਹੜਾ ਬਾਅਦ ਵਿਚ ਬਵਕਤ ਜ਼ਰੂਰਤ ਆਪਣੀਆਂ 
ਐਵੇਂ ਪੁੱਠੀਆਂ-ਸਿੱਧੀਆਂ ਤਸਵੀਰਾਂ ਹੀ ਨਾ ਲਾ ਦੇਵੇ। ਸਗੋਂ ਉਹ ਸਾਡੇ ਹੀਜ-ਪਿਆਜ ਤੇ 
ਨੰਗ-ਨਮੁਜ ਨੂੰ ਢਕਣ ਦਾ ਵੀ ਖਿਆਲ ਰੱਖੇ। ਇਸ 'ਤੇ ਐੱਸ.ਐੱਸ.ਪੀ. ਸਾਹਿਬ ਦਾ ਬਸ 
ਜਵਾਬ ਇੰਨਾਂ ਕੁ ਹੀ ਸੀ ਕਿ ਸਰ! ਹੋਰ ਤਾਂ ਹੋਰ; ਗੁਰੁ ਸੇਵਾ ਵਾਸਤੇ ਤੁਹਾਡੀ ਚੜ੍ਹਦੀ ਕਲਾ 
ਦਾ ਕੋਈ ਜਵਾਬ ਨਹੀਂ ਹੈ। 

ਖੈਰ ! ਇਸ ਤਰ੍ਹਾਂ ਅਕਸਰ ਹੀ ਹੁੰਦਾ ਹੈ ਕਿ ਪ੍ਰਸ਼ਾਸਨਿਕ ਅਦਾਰਿਆਂ ਦੇ ਤਣਾਅ ਪੁਰਨ 
ਮਾਹੱਲ ਵਿਚ ਵੀ ਕਿਤੇ ਨਾ ਕਿਤੇ ਹਾਸਰਸੀ ਤਰੰਗਾਂ ਦੇ ਪ੍ਰਸੰਗ ਪੇਂਦਾ ਹੋ ਜਾਂਦੇ ਹਨ। ਸਗੋਂ ਮੇ 
ਰਾ ਨਿੱਜੀ ਅਨੁਭਵ ਹੈ ਕਿ ਜਦੋਂ ਤੁਸੀਂ ਕਿਸੇ ਵੱਡੀ ਦੁਵਿਧਾ ਜਾਂ ਮਾਨਸਿਕ ਤਣਾਅ ਵਿਚ 
ਉਲਝੇ ਹੁੰਦੇ ਹੋ ਤਾਂ ਕੁਦਰਤ ਵਲੋਂ ਹੀ ਕੋਈ ਨਾ ਕੋਈ ਰਹਸਮਈ ਘਟਨਾ ਉਪਜਦੀ ਹੈ ਜੋ ਕਿ 
ਤੁਹਾਡੇ ਅਦਰ ਇਕ ਹਾਸੇ ਦੀ ਵਿਸਮਾਦੀ ਜਿਹੀ ਝਣਕਾਰ ਛੇੜ ਜਾਂਦੀ ਹੈ। ਇਸ ਹਾਸਰਸੀ 
ਜਿਹੀ ਚਿਣਗ ਨਾਲ ਤੁਹਾਡਾ ਬੋਝਲ ਮਨ ਤੇ ਸਰੀਰ ਹਲਕਾ-ਫਲਕਾ ਹੋ ਜਾਂਦਾ ਹੈ। 

ਸਾਡੇ ਪ੍ਰਸ਼ਾਸਨ ਵਿਚ ਬੋਲਬਾਣੀ ਦੇ ਪੱਖੋਂ ਵੀ ਹਾਸਰਸੀ ਜਿਹੇ ਮੰਕੇ ਬਣਦੇ ਰਹਿੰਦੇ 
ਹਨ। ਜਦੋਂ ਪੈਜਾਬ ਵਿਚ ਅੱਤਵਾਦ ਦਾ ਦੌਰ ਸੀ ਤਾਂ ਇਕ ਵਾਰ ਗੈਬੀ ਜਿਹਾ ਹੁਕਮ 
ਹੋਇਆ ਸੀ ਕਿ ਦਫ਼ਤਰਾਂ ਵਿਚ ਪੰਜਾਬੀ ਲਾਗੂ ਕਰ ਦਿੱਤੀ ਜਾਵੇ; ਨਹੀਂ ਤਾਂ, ਪੈਜ ਵੱਡੇ 
ਅਫ਼ਸਰਾਂ ਦੇ ਸਿਰ ਕਲਮ ਕਰ ਦਿਤੇ ਜਾਣਗੇ। ਬਸ ਫਿਰ ਕੀ ਸੀ; ਰਾਤੋ-ਰਾਤ ਹੀ ਅਗਰੇਜ਼ੀ 
ਦੇ ਫੱਟੇ ਚੱਕੇ ਗਏ ਤੇ ਉਨ੍ਹਾਂ ਦੀ ਥਾਂ ਪੰਜਾਬੀ ਦੇ ਬੋਰਡ ਲੱਗ ਗਏ। ਹੋਰ ਤਾਂ ਹੋਰ ਅਫ਼ਸਰਾਂ 
ਨੇ ਆਪਣੇ ਅਗਰੇਜ਼ੀ ਵਾਲੇ ਦਸਤਖਤ ਬਦਲ ਕੇ ਪੇਜਾਬੀ ਵਿਚ ਕਰ ਦਿਤੇ। ਕਿੰਨੇ ਹੀ 
“ਬਰਾੜ” ਉਦੋਂ ਦਸਤਖਤਾਂ ਵਿਚ “-ਬਗੜ” ਬਣ ਗਏ। ਫਿਰ ਬੈਂਸ ਨੂੰ ਭੈਂਸ ਕਹਿਣ ਵਰਗੀ 
ਮੁਰਖਬਾਣੀ ਤਾਂ ਅੱਜ ਤਕ ਵੀ ਸੁਣੀ ਜਾ ਸਕਦੀ ਹੈ। 

ਇਸ ਦਾ ਮੁੱਖ ਕਾਰਨ ਤਾਂ ਇਹ ਹੈ ਕਿ ਅਸੀਂ ਬੇਮਤਲਬ ਜਿਹੇ ਉਧਾਰੇਪਣ ਵਜੋਂ 
ਆਪਣੇ ਜੀਵਨ ਵਿਚ ਸ਼ਹਿਰੀਕਰਣ ਤੇ ਹਿੰਦੀਕਰਣ ਨੂੰ ਬਹੁਤ ਭਾਰੁ ਕਰ ਲਿਆ ਹੈ। ਸਾਡੇ 
ਸਮਾਜ ਨੂੰ ਕਿਸੇ ਸਮੇਂ ਪਡੂ ਜਾਂ ਖੇਤੀ ਪ੍ਰਧਾਨ ਸਮਾਜ ਕਿਹਾ ਜਾਂਦਾ ਸੀ, ਪਰ ਹੁਣ ਅਸੀਂ 
ਪੰਜਾਬ ਤੇ ਪੰਜਾਬੀ ਸਭਿਆਚਾਰ ਦਾ ਬਿਲਕੁਲ ਹੀ ਸ਼ਹਿਰੀਕਰਣ ਕਰ ਦਿੱਤਾ ਹੈ। ਇਸ 


181/ ਹਸਦਿਆਂ ਦੇ ਘਰ ਵਸਦੇ 


ਤਰ੍ਹਾਂ ਸਾਡੀ ਬੋਲਚਾਲ ਵਿਚ ਵੀ ਕੰਲੀ ਦੀ ਥਾਂ ਕੋਲੀ, ਮੰਤ ਦੀ ਥਾਂ ਮੋਤ, ਜੀ ਆਇਆਂ ਨੂੰ 
ਦੀ ਬਜਾਏ ਜੀ ਆਈਆਂ ਨੂੰ ਪ੍ਰਧਾਨ ਹੋ ਗਿਆ ਹੈ। ਇਸ ਦਾ ਸਿੱਧਾ-ਪੱਧਰਾ ਮਤਲਬ ਇਹ 
ਹੈ ਕਿ ਸਾਨੂੰ ਭਾਸ਼ਾ ਦੀਆਂ ਲਗਾਂ ਮਾਤਰਾਵਾਂ ਬਾਰੇ ਵੀ ਕੋਈ ਬਹੁਤਾ ਗਿਆਨ ਨਹੀਂ ਰਹਿ 
ਗਿਆ, ਜਿਸ ਕਰਕੇ ਕਈ ਵਾਰ ਹਾਸੋ-ਹੀਣੀ ਸਥਿਤੀ ਬਣ ਜਾਂਦੀ ਹੈ। 

ਜਦੋਂ ਮੈਂ ਕਿਸੇ ਵੀ ਜ਼ਿਲ੍ਹ ਵਿਚ ਡੀ.ਸੀ. ਲੱਗਿਆ ਤਾਂ ਮੈਂ ਪਿੰਡਾਂ ਦੇ ਬਾਹਰ ਉਥੋਂ ਦੀ 
ਪੰਚਾਇਤ ਵੱਲੋਂ “ਜੀ ਆਇਆਂ ਨੂੰ” ਦੇ ਬੋਰਡ ਲਿਖਵਾਏ। ਗੁਰਦਾਸਪੁਰ ਵਿਚ ਪਠਾਣਕੋਟ 
ਦੇ ਨੌੜੇ ਸ਼ਾਹਪੁਰ ਕੰਢੀ ਦੇ ਕਈ ਪਿੰਡਾਂ ਵਿਚ ਮੇਨੂੰ “ਜੀ ਆਇਆਂ ਨੂੰ” ਦੀ ਥਾਂ “ਜੀ 
ਆਈਆਂ ਨੂੰ” ਲਿਖਿਆ ਮਿਲਿਆ। ਮੈਂ ਆਪਣੇ ਹਾਸ-ਵਿਐਗ ਦੇ ਅੰਦਾਜ਼ ਵਿਚ ਉਥੋਂ ਦੇ 
ਐੱਸ.ਡੀ.ਐੱਮ. ਨੂੰ ਪੁੱਛਿਆ ਕਿ ਵੀਰ ਇਥੇ ਵੈੱਲਕਮ ਕਹਾਉਣ ਲਈ ਕੀ ਸੁਥਣਾਂ 
ਪਾਉਣੀਆਂ ਪੈਣਗੀਆਂ ਕਿਉਂਕਿ ਜਾਪਦਾ ਹੈ ਕਿ ਵੈੱਲਕਮ ਤਾਂ ਜ਼ਨਾਨੀਆਂ ਨੂੰ ਹੈ 
ਕਿਉਂਕਿ “ਜੀ ਆਈਆਂ ਨੂੰ” ਹੀ ਲਿਖਿਆ ਹੈ। ਬੇਸ਼ੱਕ ਇਹ ਪ੍ਰਸੈਗ ਸਾਰੇ ਜ਼ਿਲ੍ਹੇ ਵਿਚ ਹਾਸੇ 
ਦੀ ਵੌਨਗੀ ਬਣ ਗਿਆ। ਪਰ ਨਾਲ ਹੀ ਇਸ ਤੋਂ ਇਹ ਸਰਬ ਗਿਆਤ ਹੋ ਗਿਆ ਕਿ ਅਸੀਂ 
ਸਿਹਾਰੀ-ਬਿਹਾਰੀ ਦੇ ਫਰਕ ਨਾ ਸਮਝ ਕੇ ਬੋਦੇ ਤੇ ਅੰਰਤ ਦਾ ਫਰਕ ਵੀ ਮਿਟਾ ਦਿੱਤਾ ਹੈ। 
ਚਾਪਲੂਸ ਜਿਹੇ ਅਫ਼ਸਰ ਨੇ ਆ ਕੇ ਕਿਹਾ ਕਿ ਸਾਹਬ ਬਹਾਦਰ ਤੁਹਾਡੇ ਇਸ ਸ਼ਹਿਰ ਵਿਚ 
ਸਾਕ-ਸਬੋਧੀ ਤਾਂ ਹੋਣਗੇ। ਇਸ ਲਈ ਮੈਨੂੰ ਉਨ੍ਹਾਂ ਦੀ ਲਿਸਟ ਦੇ ਦਿਉ ਤਾਂ ਕਿ ਉਨ੍ਹਾਂ ਦਾ 
ਖਾਸ ਖਿਆਲ ਰੱਖਿਆ ਜਾ ਸਕੇ। ਬਹਿਰਹਾਲ, ਮੈਂ ਉਸ ਨੂੰ ਇਕ ਫ਼ਰਜ਼ੀ ਜਿਹੀ ਲਿਸਟ 
ਬਣਵਾ ਦਿਤੀ। ਅਗਲੇ ਦਿਨ ਉਹ ਫਿਰ ਮੇਰੇ ਕੋਲ ਤੇ ਕਹਿਣ ਲੱਗਾ ਕਿ ਜਨਾਬ ਲਿਸਟ 
ਵਿਚ ਦਿਤੇ ਨਾਂ-ਪਤੇ ਵਾਲਾ ਤਾਂ ਕੋਈ ਬੰਦਾ ਹੀ ਨਹੀਂ ਮਿਲਿਆ। ਮੈਂ ਉਸ ਨੂੰ ਬੜਾ ਹੱਸ ਕੇ 
ਕਿਹਾ ਕਿ ਤੂੰ ਮੇਰੇ ਰਿਸ਼ਤੇਦਾਰਾਂ ਦਾ ਫਿਕਰ ਨਾ ਕਰ, ਸਗੋਂ ਤੂੰ ਇਹ ਸਮਝ ਕਿ ਇਹ ਸ਼ਹਿਰ 
ਤਾਂ ਸਾਰਾ ਮਿੱਤਰਾਂ ਦਾ ਹੀ ਹੈ। 

ਮੇਰੀ ਇਸ ਹਦਾਇਤ-ਹਕਾਇਤ ਪਿਛੇ ਸਾਡੇ ਸਭਿਆਚਾਰ ਦੀ ਇਕ ਦੇਦ ਕਥਾ ਹੈ 
ਕਿ ਕਿਸੇ ਨੌਜਵਾਨ ਨੂੰ ਨਸ਼ਿਆਂ ਦੀ ਇਲਤ ਲਗ ਗਈ। ਜਦੋਂ ਉਹ ਸ਼ਰਾਬ ਦੀ ਸ਼ੀਸ਼ੀ ਕੱਢ 
ਕੇ ਦੋ ਕੁ ਪਟਿਆਲਾ ਸ਼ਾਹੀ ਪੈੱਗ” ਲਾਉਂਦਾ ਅਤੇ ਆਪਣੀ ਮਾਂ ਦੇ ਪੁਛਣ ਤੇ ਕਹਿ ਦਿੰਦਾ 
ਕਿ ਇਹ ਤਾਂ ਖੰਘ ਦੀ ਦਵਾਈ ਹੈ। ਜਦੋਂ ਇਕ ਦਿਨ ਬੇਬੇ ਨੂੰ ਖੇਘ ਛਿੜ ਗਈ ਤਾਂ ਉਸ ਨੇ 
ਵੀ “ਲੰਡੂ ਜਿਹਾ ਪੈੱਗ” ਮਾਰ ਕੇ ਉਸ ਬੋਤਲ ਵਾਲੀ ਦਵਾਈ ਦਾ ਸੇਵਨ ਕਰ ਲਿਆ। ਉਸ 
ਦੇ ਪੁਤ ਨੇ ਜਦੋਂ ਘਰੇ ਆ ਕੇ ਪੁਛਿਆ ਕਿ ਬੇਬੇ ਆਹ ਦਵਾਈ ਕਿਸ ਨੇ ਪੀਤੀ ਹੈ ਤਾਂ ਅੰਗੋਂ 
ਮਾਈ ਕਹਿਣ ਲੱਗੀ ਕਿ ਪੁਤ ਇਹ ਦਵਾਈ ਤਾਂ ਤੂੰ ਮੇਰੇ ਵਾਸਤੇ ਵੀ ਲਿਆਇਆ ਕਰ 
ਕਿਉਂਕਿ ਮੈਨੂੰ ਵੀ ਹੁਣ ਸਾਰਾ ਪਿੰਡ ਮਿੱਤਰਾਂ ਦਾ ਹੀ ਲੱਗਦਾ ਹੈ। 

ਚਲੋ ! ਹੋਰ ਗੱਲ ਕਰੀਏ ਕਿ ਇਉਂ ਹੀ ਅਮ੍ਰਿਤਸਰ ਤੋਂ ਬਾਅਦ ਲੁਧਿਆਣਾ ਕਾਰਪੇਰੇ 

182/ ਹਸਦਿਆਂ ਦੇ ਘਰ ਵਸਦੇ 


ਰਹੀਆਂ। ਮੈਨੂੰ ਯਾਦ ਹੈ ਕਿ ਇਕ ਵਾਰ ਉਥੋਂ ਦੇ ਮਿਉਂਸਿਪਲ ਕਮਿਸ਼ਨਰ ਵਜੋਂ ਮੈਂ ਉਥੋਂ ਦੇ 
ਟਾਊਨ ਪਲੈਨਰ ਬਰਾੜ ਨੂੰ ਕੋਈ ਅਵੈਧ ਬਿਲਡਿੰਗ ਨੂੰ ਢਾਹੁਣ ਲਈ ਭੇਜਿਆ। ਅਗੋਂ ਉਸ 
ਨੇ ਉਸ ਬਿਲਡਿੰਗ ਦੇ ਨਾਲ ਲਗਦੀ ਇਕ ਹੋਰ ਨਿਯਮਾਂ ਵਿਰੁਧ ਉਸਾਰੀ ਹੁੰਦੀ ਵੇਖੀ ਤਾਂ 
ਉਸ ਨੇ ਤੱਤੇ-ਘਾਅ ਉਹ ਵੀ ਢਾਹ ਦਿਤੀ। ਇਹ ਬਿਲਡਿੰਗ ਦਰਅਸਲ, ਸ਼ਿਕਾਇਤ 
ਕਰਤਾ ਦੀ ਸੀ ਜੋ ਕਿ ਬੜੇ ਰਸੂਖ ਵਾਲਾ ਧਨਾਢ ਬੋਦਾ ਸੀ ਤੇ ਸਰਕਾਰ ਦੇ ਨੌੜੇ ਸੀ। 
ਬਰਾੜ ਦੀ ਇਸ ਕਾਰਵਾਈ ਨਾਲ ਸਥਿਤੀ ਕੁਝ “ਜਾਨਾ ਥਾ ਚੀਨ, ਪਹੌਚ ਗਏ ਜਪਾਨ” 
ਵਾਲੀ ਬਣ ਗਈ। ਬਹਿਰਹਾਲ, ਉਦੋਂ ਹੀ ਚੰਡੀਗੜ੍ਹ ਤੋਂ ਤਾਰਾਂ ਖੜਕ ਗਈਆਂ ਕਿ ਤੁਰਤ 
ਉਸ ਨੂੰ ਮੁਅਤਲ ਕਰ ਦਿਤਾ ਜਾਏ। 

ਖੈਰ! ਮੈਂ ਯਥਾ-ਸ਼ਕਤੀ ਟਾਊਨ ਪਲੈਨਰ ਦਾ ਸਹੀ ਪੱਖ ਪੁਰਨ ਦੀ ਕੋਸ਼ਿਸ਼ ਕੀਤੀ , 
ਪਰ ਫਿਰ ਵੀ ਜਵਾਬ ਇਹ ਹੀ ਮਿਲਿਆ ਕਿ ਇਕ ਵਾਰ ਤਾਂ ਮੁਅਤਲੀ ਦੇ ਹੁਕਮ ਜਾਰੀ 
ਕਰੋ; ਬਾਅਦ ਵਿਚ ਦੇਖ ਲਵਾਂਗੇ। ਇਸ ਵਾਸਤੇ ਮੈਂ ਅਣਚਾਹੇ ਜਿਹੇ ਮਨ ਨਾਲ ਪੁਲਸੀਆਂ 
ਵਾਂਗੂੰ “ਚੁੰਘੀ ਬੱਕਰੀ ਬਣਾ ਤਾ ਡਾਕਾ” ਅਨੁਸਾਰ ਸਰਕਾਰੀ ਹੁਕਮ ਵਜਾਉਣ ਦੀ ਖਾਤਿਰ 
ਉਸ ਨੂੰ ਕਿਹਾ ਕਿ ਤੂੰ ਕੰਡਕਟ ਰੁਲ ਭੋਗ ਕਰਨ ਦੀ ਗਰਜ਼ ਨਾਲ ਘੁਮਿਆਰ ਮੋਡੀ ਜਾ ਕੇ 
ਕਿਸੇ ਖੋਤੇ ਨਾਲ ਆਪਣੀ ਫੋਟੋ ਖਿਚਵਾ ਕੇ ਮੈਨੂੰ ਭੇਜ ਤਾਂ ਕਿ ਮੈਂ ਤੇਰੀ ਵਧੀਆ ਚਾਰਜਸ਼ੀਟ 
ਬਣਾ ਕੇ ਸਰਕਾਰੇ-ਦਰਬਾਰੇ ਪੇਸ਼ ਕਰ ਸਕਾਂ। ਫਿਰ ਕੀ ਸੀ; ਮੇਰੇ ਵਲੋਂ ਦਫ਼ਤਰ ਵਿਚ ਕੀਤੀ 
ਇਹ ਗੱਲ ਕਿਸੇ ਪਾਸਿਉਂ ਪਹੁੰਚਦੀ-ਪਹੁੰਚਦੀ ਚੰਡੀਗੜ੍ਹ ਪਹੁੰਚ ਗਈ। ਉਪਰੈਤ ਹੈੱਡ 
ਕੁਆਟਰ ਤੋਂ ਵੱਡੇ ਸਾਹਿਬ ਦਾ ਬੜੇ ਗੱਸੇ ਵਿਚ ਫੋਨ ਅਇਆ ਕਿ ਹੁਣ ਕੋਈ ਕਾਰਵਾਈ 
ਕਰਨ ਦੀ ਲੋੜ ਨਹੀਂ ਹੈ ਕਿਉਂਕਿ ਤੂੰ ਤਾਂ ਪਹਿਲਾਂ ਹੀ ਬੇਮਤਲਬ ਦਾ ਢੰਡੋਰਾ ਪਿਟ ਕੇ 
ਮਹਿਕਮੇ ਦੀ ਬਦਨਾਮੀ ਦਾ ਸਬੱਬ ਬਣਾ ਦਿਤਾ ਹੈ। 

ਖੈਰ! ਇਸ ਸਬੰਧ ਵਿਚ ਮੈਨੂੰ ਇਕ ਖਿਆਲ ਆਇਆ ਹੈ ਕਿ ਜਦੋਂ ਤੁਸੀਂ ਵੱਡੇ ਹੋ ਕੇ 
ਕਿਸੇ ਰੁਤਬੇ-ਮੁਰਾਤਬੇ ਨੂੰ ਪਹੁੰਚ ਜਾਂਦੇ ਹੋ ਤਾਂ ਤੁਹਾਡੇ ਨਾਲ ਬਚਪਨ ਵਿਚ ਸਧਾਰਨ ਤੰਰ 
`ਤੇ ਵਾਪਰੀਆਂ ਗਾਲਾਂ ਨੂੰ ਵੀ ਲੌਕ ਬਾਤ ਦਾ ਬਤੌਗੜ ਬਣਾ ਕੇ ਪੇਸ਼ ਕਰਦੇ ਹਨ। ਇਹ 
ਖੋਤੇ 'ਤੇ ਚੜ੍ਹਨ ਵਾਲੀ ਗੱਲ ਮੇਰੇ ਬਚਪਨ ਦੀ ਹੈ। ਮੇਨੂੰ ਚੰਥੀ-ਪਜਵੀਂ ਜਮਾਤ ਵਿਚ ਮੋਡੀ 
ਡੱਬਵਾਲੀ ਵਿਖੇ ਸਕੂਲ ਜਾਣ ਲਈ ਜਦੋਂ ਕਿਤੇ ਸਾਡੀ ਘੋੜੀ ਕਿਤੇ ਉਪਲਬਧ ਨਹੀਂ 
ਹੁੰਦੀ ਸੀ ਤਾਂ ਮੈਂ ਬਾਬੇ ਦਮਣ ਦੇ ਖੋਤੇ 'ਤੇ ਸਕੂਲ ਜਾਂਦਾ ਤੇ ਆਉਂਦਾ ਸੀ। ਉਹ ਮੋਡੀ ਦੇ 
ਭੱਠੇ ਤੋਂ ਰੋਜ਼ ਇੰਟਾਂ ਢੋਂਦਾ ਸੀ। ਇਸ ਵਾਸਤੇ ਮੇਰੇ ਪਾਪਾ ਜੀ ਦੇ ਕਹਿਣ 'ਤੇ ਅਜਿਹੀ 
ਪ੍ਰਸਿਥਤੀ ਵਿਚ ਉਹ ਇਕ ਸੀਲ ਜਿਹਾ ਗਧਾ ਮੇਰੇ ਸਵਾਰੀ ਲਈ ਛਡ ਲੈਂਦਾ ਸੀ। 

ਅਜ ਜਦੋਂ ਮੈਂ ਬਾਬੇ ਦਮਣ ਦੇ ਉਸ ਪਰਉਪਕਾਰ ਦੇ ਸਿਲਸਿਲੇ ਵਿਚ ਕਿਤੇ ਵੀ ਗੱਲ 
ਕੀਤੀ ਹੈ ਤਾਂ ਲੌਕ ਹਸਦੇ ਹਨ ਕਿ ਸਿੱਧੂ ਤਾਂ ਬਚਪਨ ਤੋਂ ਹੀ ਖੋਤੇ ਹਕਦਾ ਰਿਹਾ ਹੈ। ਭਾਵੇਂ 
ਮੈਂ ਇਸ ਦਾ ਕਦੀ ਬੁਰਾ ਨਹੀਂ ਮਨਾਇਆ ਕਿਉਂਕਿ ਅਸਲੀਅਤ ਨੂੰ ਮੈਂ ਹੀ ਜਾਣਦਾ ਹਾਂ। 
ਫਿਰ ਖੋਤਾ ਤਾਂ ਅਰਬ-ਮੁਲਕਾਂ ਵਿਚ ਸ਼ਾਹੀ-ਸੁਆਰੀ ਰਿਹਾ ਹੈ। ਸਗੋਂ ਸੱਚੀ ਗੱਲ ਤਾਂ ਇਹ 

183/ ਹਸਦਿਆਂ ਦੇ ਘਰ ਵਸਦੇ 


ਹੈ ਕਿ ਪ੍ਰਸ਼ਾਸਨ ਵਿਚ ਕਈ ਵਾਰੀ ਖ਼ਰ-ਦਿਮਾਗ ਭਾਵ ਖੌਤਾ-ਦਿਮਾਗ ਅੜੀਅਲ ਬੰਦਿਆਂ 
ਨੂੰ ਵੀ ਪਬਲਿਕ ਦੇ ਹਿੱਤ ਵਿਚ ਹਕਣਾ ਹੀ ਪੈਂਦਾ ਹੈ। 

ਇਉਂ ਹੀ ਮੈਂ ਕਈ ਵਾਰ ਅਮ੍ਰਿਤਸਰ ਤੇ ਫ਼ਿਰੋਜ਼ਪੁਰ ਵਿਚ ਸਵੇਰੇ-ਸਵੇਰੇ ਸੈਰ ਦੇ ਬਹਾਨੇ 
ਸਾਈਕਲ 'ਤੇ ਨਿਕਲ ਪੁੱਂਦਾ ਸੀ। ਜੋ ਵੀ ਮੈਨੂੰ ਵੇਖਦਾ ਉਹ ਬੜਾ ਹੈਰਾਨ ਜਿਹਾ ਹੋ ਕੇ 
ਪੁਛਦਾ ਕਿ ਜਨਾਬ ਤੁਹਾਡੀ ਕਾਰ ਕਿਥੇ ਹੈ। ਤੁਸੀਂ ਇਹ ਕਿਹੜੀ ਸਵਾਰੀ 'ਤੇ ਚੜ੍ਹੇ ਫਿਰਦੇ 
ਹੋ; ਪਰ ਮੇਰਾ ਖਚਰਾ ਜਿਹਾ ਜਵਾਬ ਹੁੰਦਾ ਸੀ ਕਿ ਭਰਾਵਾ ਤੈਨੂੰ ਸਾਈਕਲ ਕਿਤੇ ਗਧਾ ਤਾਂ 
ਨਹੀਂ ਲਗਦਾ। ਬਹਿਰਹਾਲ, ਮੇਰੀ ਇਹ ਗੱਲ ਇਕ-ਦੋ ਵਾਰ ਅਖਬਾਰੀ ਸੁਰਖੀਆਂ ਬਣ 
ਗਈ ਕਿ ਜਿਵੇਂ ਮੈਂ ਕੋਈ ਬੜੀ ਵੱਡੀ ਅਵੱਲੀ ਜਿਹੀ ਅਲੋਕਾਰੀ ਕਰ ਦਿੱਤੀ ਹੋਵੇ। 

ਇਸ ਚਲ ਰਹੇ ਪ੍ਰਸੈਗ ਦੀ ਲਗਾਤਾਰਤਾ ਵਿਚ ਮੈਨੂੰ ਮੋਰੀ ਇਕ ਹੋਰ ਗੱਲ ਯਾਦ 
ਆਈ ਹੈ ਕਿ ਹੁਣ ਰਿਟਾਇਰਮੈਂਟ ਤੋਂ ਬਾਅਦ ਮੈਂ ਕਿਤੇ ਐਮਿ੍‌ਤਸਰ ਗਿਆ। ਉਥੇ ਮੈਂ ਵੇਖਿਆ 
ਕਿ ਹਾਲ ਗੇਟ ਵਾਲੀ ਵੱਡੀ ਘੜੀ ਦੀਆਂ ਸੂਈਆਂ ਬਾਰਾਂ ਵਜੇ 'ਤੇ ਰਕੀਆਂ ਖੜ੍ਹੀਆਂ 
ਹਨ। ਮੈਨੂੰ ਖਿਆਲ ਆਇਆ ਕਿ ਜਦੋਂ ਮੈਂ ਕਾਰਪੋਰੇਸ਼ਨ ਦਾ ਕਮਿਸ਼ਨਰ ਸੀ ਤਾਂ ਤਕਰੀਬਨ 
ਸੰ ਕੁ ਸਾਲ ਪਹਿਲਾਂ ਦੀ ਇਸ ਇਤਿਹਾਸਕ ਘੜੀ ਨੂੰ ਠੀਕ ਕਰਵਾਕੇ ਹਮੇਸ਼ਾਂ ਚਲਦੀ 
ਹਾਲਤ ਵਿਚ ਰੱਖਿਆ ਸੀ। ਚਲੋ ! ਉਥੇ ਮੇਨੂੰ ਪੱਤਰਕਾਰ ਸੋਨੀ ਮਿਲਿਆ; ਉਸ ਨੇ ਮੈਨੂੰ 
ਹਾਲ-ਚਾਲ ਪੁਛਣ ਉਪਰੋਤ ਪੁਛਿਆ ਕਿ ਐਮ੍ਿਤਸਰ ਕਿਵੇਂ ਆਉਣਾ ਹੋਇਆ। 

ਮੈਂ ਉਸ ਨੂੰ ਸਰਸਰੀ ਜਿਹਾ ਜੁਆਬ ਦਿੱਤਾ ਕਿ ਮੈਂ ਕਾਰਪੋਰੇਸ਼ਨ ਦੇ “ਬਾਰਾਂ ਵੱਜੇ” ਹੋਏ 
ਵੇਖਣ ਆਇਆ ਹਾਂ। ਬਸ ਅਖਬਾਰ ਵਿਚ ਇਹ ਖਬਰ ਲਗ ਗਈ ਤੇ ਮੇਨੂੰ ਕਾਰਪੋਰੇਸ਼ਨ ਦੇ 
ਦੋਸਤਾਂ-ਮਿੱਤਰਾਂ ਦੇ ਉਲਾਂਭੇ ਆਉਣੇ ਸ਼ੁਰੂ ਹੋ ਗਏ ਕਿ ਜਨਾਬ ਸਾਰੇ ਕੌਮ ਤਾਂ ਤੁਹਾਡੇ ਵੇ 
ਲੇ ਵੀ ਪੂਰੇ ਨਹੀਂ ਹੁੰਦੇ ਸਨ। ਸਗੋਂ ਹੁਣ ਤੁਸੀਂ ਭੁਲ ਗਏ ਹੋ ਕਿ 'ਸਾਸ ਭੀ ਕਭੀ ਬਹੂ ਥੀ'। 
ਇਸ ਤਰ੍ਹਾਂ ਮੈਂ ਮਸਾਂ ਕਿਤੇ ਜਾ ਕੇ ਗੱਲ ਨੂੰ ਆਏਂ-ਬਾਏਂ ਕੀਤਾ। 

ਖੈਰ! ਵਾਹਿਗੁਰੂ ਦਾ ਸ਼ੁਕਰ ਹੈ ਕਿ ਮੈਂ ਆਪਣੀ ਸਰਵਿਸ ਦੇ ਅਜਿਹੇ ਸਾਰੇ ਚੜ੍ਹਾਵਾਂ- 
ਉਤਰਾਵਾਂ ਵਿਚ ਆਪਣੀ ਆਤਮਾ ਦੀ ਅਵਾਜ਼ ਸੁਣਨ ਤੇ ਸਹੀ ਕੌਮ ਕਰਨ ਦੀ ਬੜੀ ਹੱਦ 
ਤਕ ਕੋਸ਼ਿਸ਼ ਕੀਤੀ ਹੈ। ਇਸ ਪ੍ਰਥਾਇ ਜ਼ਿਕਰਯੋਗ ਹੈ ਕਿ ਪਜਾਬ ਦੇ ਅਧਿਆਤਮਕ ਤੇ 
ਸਭਿਆਚਾਰਕ ਸੈਸਾਰ ਵਿਚ ਇਹ ਇਕ ਬੜੀ ਪੱਕੀ ਧਾਰਨਾ ਬਣੀ ਹੋਈ ਹੈ ਕਿ ਮਨੁੱਖਾ- 
ਜਨਮ ਕਿਤੇ ਜਨਮ-ਜਨਮਾਂਤਰਾਂ ਦੇ ਚੰਗੇ ਕਰਮਾਂ ਕਰਕੇ ਭਾਗਾਂ ਵਾਲਿਆਂ ਨੂੰ ਹੀ ਮਿਲਦਾ 
ਹੈ। ਫਿਰ ਸਮਾਜ ਸੇਵਾ ਦਾ ਮੌਕਾ ਵੀ 'ਪ੍ਰਭੂ ਕਿਰਪਾ” ਦੁਆਰਾ ਹੀ ਮਿਲਦਾ ਹੈ। ਇਸ ਵਾਸਤੇ 
ਸਾਡੇ ਜਨ-ਜੀਵਨ ਵਿਚ ਲੌਕ ਭਲਾਈ ਦੇ ਕੰਮਾਂ ਤੋਂ ਭਰਪੂਰ ਲਾਹਾ ਲੈਣ ਵਾਸਤੇ “ਰੱਬ ਨੇ 
ਦਿਤੀਆਂ ਗਾਜਰਾਂ ਤੇ ਵਿਚੇ ਰੋਬਾ ਰੱਖ” ਅਤੇ ਜਾਂ 'ਨਿਤ-ਨਿਤ ਨੀ ਬਜ਼ਾਰੇ ਆਉਣਾ ਤੇ 
ਬਿਲੋਂ ਖਾ ਲੈ ਨਾਸ਼ਪਾਤੀਆਂ” ਜਿਹੀਆਂ ਲੋਕ ਸਿਆਣਪਾਂ ਆਮ ਹੀ ਪ੍ਰਚਲਿਤ ਹਨ। 

ਅਕਾਲ-ਪੁਰਖਿ ਦੀ ਕ੍ਰਿਪਾ ਨਾਲ ਬੇਸ਼ੱਕ ਬਹੁਤ ਥੋੜੇ ਸੱਜਣ-ਪੁਰਖਾਂ ਨੂੰ ਮਾੜੀ-ਮੋਟੀ 
ਸੋਝੀ ਪੈਂਦੀ ਹੈ ਕਿ ਸਾਨੂੰ ਇਸ ਜਨਮ ਵਿਚ ਆਪਣੇ ਸਮਾਜ ਦੀ ਸੇਵਾ ਕਰਨ ਦਾ ਸੁਭਾਗ 


184/ ਹਸਦਿਆਂ ਦੇ ਘਰ ਵਸਦੇ 


ਮੰਕਾ ਮਿਲਦਾ ਹੈ। ਵੈਸੇ ਇਹ ਭਾਵੇਂ 'ਛੋਟਾ ਮੁਹ ਤੇ ਵੱਡੀ ਗੱਲ” ਕਰਨ ਵਾਂਗੂੰ ਹੀ ਜਾਪੇ, ਪਰ 
ਮੈਨੂੰ ਖਾਸ ਕਰਕੇ ਆਪਣੀ ਸਰਵਿਸ ਦੇ ਦੌਰਾਨ ਇਸ ਗੱਲ ਦਾ ਅਹਿਸਾਸ ਰਿਹਾ ਹੈ ਕਿ 
ਮੌਜੂਦਾ ਜੂਨੀ ਵਿਚ ਮੈਨੂੰ ਆਪਣੇ ਲੋਕਾਂ ਦੀ ਸੇਵਾ ਦਾ ਮੌਕਾ ਵੀ ਇਕ ਵਾਰ ਹੀ ਮਿਲਿਆ 
ਹੈ। ਇਸ ਵਾਸਤੇ ਮੈਂ ਜਿਸ ਵੀ ਜ਼ਿਲ੍ਹੇ ਜਾਂ ਸਬ-ਡਵੀਜ਼ਨ ਵਿਚ ਰਿਹਾ, ਉਸ ਨੂੰ ਮੈਂ ਆਪਣੇ 
ਪੇਕੇ ਹੀ ਸਮਝਿਆ ਅਤੇ “ਲਕੀਰ ਦਾ ਫ਼ਕੀਰ” ਬਣਨ ਦੀ ਬਜਾਏ ਸਾਡੇ ਦਫ਼ਤਰੀ ਸਭਿਆਚਾਰ 
ਦੇ ਆਮ ਜਿਹੇ ਰਟੀਨ ਤੋਂ ਥੋੜਾ ਹਟ ਕੇ ਉਥੇ ਸਭਿਆਚਾਰਕ ਵਿਕਾਸ ਦਾ ਕੋਈ ਨਾ ਕੋਈ 
ਅੰਡਰਾ ਜਿਹਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। 

ਇਸ ਪ੍ਰਥਾਇ ਮੈਨੂੰ ਖਾਸ ਕਰਕੇ ਇਤਿਹਾਸਕ ਯਾਦਗਾਰਾਂ ਦੀ ਸੈਭਾਲ ਕਰਨ ਦੀ 
ਚੇਟਕ ਲੱਗੀ ਰਹਿੰਦੀ ਸੀ। ਇਉਂ ਹੀ ਜਦੋਂ ਮੈਂ ਡੀ.ਸੀ. ਗੁਰਦਾਸਪੁਰ ਦੀ ਕੋਠੀ ਦੇ ਸਾਹਮਣੇ 
ਬਾਬਾ ਬੰਦਾ ਸਿੰਘ ਬਹਾਦਰ ਦੀ ਇਤਿਹਾਸਕ ਯਾਦਗਾਰ ਬੜੇ ਸ਼ੌਕ ਨਾਲ ਬਣਾਈ। ਜ਼ਿਕਰਯੋਗ 
ਹੈ ਕਿ ਉਦੋਂ ਤਕ ਗੁਰਦਾਸਪੁਰ ਵਿਚ ਹੀ ਨਹੀਂ, ਸਗੋਂ ਸਾਰੇ ਪਜਾਬ ਵਿਚ ਇਹ ਉਸ ਮਹਾਨ 
ਗੁਰੁ ਦੇ ਮਹਾਨ ਬੈਦੇ' ਦੀ ਪਹਿਲੀ ਯਾਦਗਾਰ ਸੀ। ਇਸ ਯਾਦਗਾਰੀ ਪਾਰਕ ਵਿਚ ਮਹਿਰੱਲੀ 
ਵਿਖੇ ਬਾਬਾ ਬੈਦਾ ਸਿੰਘ ਬਹਾਦਰ ਦੇ ਨਾਲ ਸ਼ਹੀਦ ਹੋਣ ਵਾਲੇ 700 ਸਿੰਘਾਂ ਨੂੰ ਬੱਬਰ ਸ਼ੇਰ 
ਦੇ ਪ੍ਰਤੀਕ ਚਿੰਨ ਨਾਲ ਦਰਸਾਇਆ ਗਿਆ ਸੀ। 

ਪਰ ਅਫ਼ਸੋਸ ਕਿ ਸ਼ਹਿਰ ਦੇ ਕੁਝ ਕੁ ਕੁਹਣੀਮਾਰ ਵਿਰੋਧੀਆਂ ਨੇ ਮੇਰੇ ਵਲੋਂ ਬਾਬਾ ਬੋਦਾ 
ਬਹਾਦਰ ਦੀ ਮੁਰਤੀ ਦੇ ਨਾਲ ਬੱਬਰ ਸ਼ੇਰ ਲਾਉਣ ਬਾਰੇ ਸਰਕਾਰੇ-ਦਰਬਾਰੇ ਸ਼ਿਕਾਇਤ 
ਕੀਤੀ। ਉਨ੍ਹਾਂ ਕੌਮ ਵਿਚ ਘੜੋਮ ਪਾਉਣ ਵਾਲੇ ਚੰਧਰੀਆਂ ਦਾ ਸੁਝਾਅ ਸੀ ਕਿ ਬੱਬਰ ਸ਼ੇਰ 
ਦੀ ਥਾਂ 'ਤੇ ਘੋੜਾ ਵੀ ਤਾਂ ਲਾਇਆ ਜਾ ਸਕਦਾ ਸੀ। 

ਬਹਿਰਹਾਲ, ਉਨ੍ਹਾਂ ਵਲੋਂ ਇਹ ਗੈਰ-ਜ਼ਰੁਰੀ ਜਿਹੀ ਵਿਰੋਧਤਾ ਹੁਣ ਗੱਲ “ਸੱਪ ਭੱਜ 
ਜਾਣ ਤੋਂ ਬਾਅਦ ਲਕੀਰ ਕੁੱਟਣ” ਵਰਗੀ ਸੀ। ਇਸ ਲਈ ਮੈਂ “ਗਰੀਬੀ ਦਾਅਵੇ” ਜਿਹੇ 
ਨਾਲ 'ਹਾਰੇ ਦੇ ਨਿਆਂ ਅਨੁਸਾਰ ਕਿਹਾ ਕਿ ਹਾਂ ਜੀ ! ਮੈਥੋਂ ਗਲਤੀ ਹੋ ਗਈ; ਵੈਸੇ ਤਾਂ ਭੇਡਾਂ 
ਵੀ ਲਾਈਆਂ ਜਾ ਸਕਦੀਆਂ ਸੀ। ਮੈਨੂੰ ਯਾਦ ਹੈ ਕਿ ਇਹ ਸੁਣ ਕੇ ਬੜੀ ਸੈਜੀਦਗੀ ਤੇ ਚੁਪ 
ਦਾ ਮਾਹੌਲ ਛਾ ਗਿਆ ਕਿਉਂਕਿ ਮੇਰੇ ਆਲੋਚਕਾਂ ਨੂੰ ਵੀ ਆਤਮਿਕ ਤੇ ਪ੍ਰਸ਼ਾਸਨਿਕ ਤੰਰ 
`ਤੇ ਮੇਰੀ ਗੱਲ ਦਾ ਸਹੀ ਮਤਲਬ ਸਮਝ ਆ ਗਿਆ। 

ਖੈਰ! ਮੈਂ ਮਨਦਾ ਹਾਂ ਕਿ ਮੈਂ ਪ੍ਰਸ਼ਾਸਨਿਕ ਡਿਊਟੀ ਤੇ ਲੋਕ ਹਿਤ ਵਿਚ ਕਾਰ-ਵਿਹਾਰ 
ਨਿਭਾਉਣ ਸਬੈਧੀ ਬਹੁਤ ਕੜਕ ਤੇ ਬੇਲਿਹਾਜ਼ ਸੀ, ਇਸ ਲਈ ਮਾੜੇ ਤੇ ਖਾਸ ਕਰਕੇ 
ਰਿਸ਼ਵਤਖੋਰਾਂ ਨੂੰ ਕਿਤੇ ਗਾਲ੍ਹ-ਮੋਦਾ ਵੀ ਕਰ ਲੈਂਦਾ ਸੀ। ਇਸ ਵਾਸਤੇ ਮੇਰੀ ਮਾੜੀ ਮੋਟੀ 
ਖੁਨਾਮੀ-ਬਦਨਾਮੀ ਵੀ ਹੁੰਦੀ ਰਹਿੰਦੀ ਸੀ। ਇਕ ਵਾਰ ਮੁਖ ਮੇਤਰੀ ਸਾਹਿਬ ਕਹਿਣ ਲਗੇ 
ਕਿ ਤੁਹਾਡੀ ਆਮ ਹੀ ਸ਼ਿਕਾਇਤ ਹੈ ਕਿ ਤੁਸੀਂ ਗਾਲ੍ਹਾਂ ਬਹੁਤ ਕੱਢਦੇ ਹੋ ਤਾਂ ਮੈਂ ਕਿਹਾ ਕਿ 
ਜੀ ਇਹ ਰਿਸ਼ਵਤਖੋਰ ਤੇ ਕੰਮਚੋਰ ਲੋਕ ਖੁਸ਼ ਹੋ ਕੇ ਗਾਲ੍ਹਾਂ ਖਾਂਦੇ ਹਨ। ਇਸ ਵਾਸਤੇ ਮੈਂ 

185/ ਹਸਦਿਆਂ ਦੇ ਘਰ ਵਸਦੇ 


ਵਾਸਤੇ ਇਨ੍ਹਾਂ ਲਈ ਗਾਲ੍ਹਾਂ ਬੜੇ ਸ਼ੰਕ ਨਾਲ ਤਲਦਾ ਹਾਂ; ਵੈਸੇ ਮੇਨੂੰ ਆਪਣਾ ਦਿਲ- 
ਦਿਮਾਗ ਤੇ ਜ਼ੁਬਾਨ ਰੀਦੀ ਕਰਨ ਦਾ ਕੋਈ ਚਾਅ ਨਹੀਂ ਹੈ। ਬੇਸ਼ੱਕ ਮੈਂ ਮਹ ਦਾ ਬੜਾ ਕੰੜਾ 
ਤੇ ਅਵੈੜਾ ਸੀ। 

ਖੇਰ! ਹੋਈ-ਬੀਤੀ ਸਬੈਧੀ ਇਥੇ ਮੈਂ ਆਪਣੀ ਸਫ਼ਾਈ ਵਿਚ ਸਿਰਫ਼ ਦੋ ਹੀ ਗੱਲਾਂ 
ਕਹਾਂਗਾਂ। ਇਕ ਤਾਂ ਮੈਂ ਜੰਬ ਰਿਕਵਾਇਅਰਮੈਂਟ ਦੇ ਕਾਰਨ ਭੇੜਿਆਂ ਤੇ ਮਾੜਿਆਂ ਅਫ਼ਸਰਾਂ 
ਨਾਲ ਤਾਂ ਜ਼ਰੂਰ ਮਾੜਾ ਸੀ ਤੇ ਉਨ੍ਹਾਂ ਦੀ ਰੇਲ ਬਣਾਉਂਦਾ ਰਹਿੰਦਾ ਸੀ। ਪਰ ਇਹ ਮੇਰੇ 
ਵਿਰੋਧੀ ਵੀ ਮੈਨਣਗੇ ਕਿ ਮੈਨੂੰ ਚੰਗੇ ਅਫ਼ਸਰ ਤਾਂ ਕੀ ਸਗੋਂ ਆਮ ਮਿਹਨਤੀ ਕਰਮਚਾਰੀ ਵੀ 
ਸਰ ਦੀ ਥਾਂ ਬਾਈ ਜੀ ਵੀ ਕਹਿ ਲੈਂਦੇ ਸਨ। ਦੂਜਾ ਮੈਂ ਸਾਲੋ-ਸਾਲ ਇਨਕੁਆਰੀਆਂ 
ਭੁਗਤ ਰਹੇ ਕਈ ਗੈਰ-ਜ਼ਰੁਰੀ ਤੌਰ 'ਤੇ ਉਲਝੇ-ਉਲਝਾਏ ਕਰਮਚਾਰੀ ਛੱਡੇ ਤਾਂ ਜ਼ਰਰ ਹਨ, 
ਪਰ ਇਸ ਦੇ ਨਾਲ ਹੀ ਮੈਂ ਛੋਟੀ-ਮੋਟੀ ਗਲਤੀ ਕਰਨ ਵਾਲੇ ਕਰਮਚਾਰੀਆਂ ਤੇ ਅਧਿਕਾਰੀਆਂ 
ਨੂੰ ਆਪਣੀ ਸਾਰੀ ਸਰਵਿਸ ਦੇ ਦੌਰਾਨ ਕਦੇ ਲਿਖਤੀ-ਪੜ੍ਹਤੀ ਸਜ਼ਾ ਨਹੀਂ ਦਿੱਤੀ। 

ਖ਼ੈਰ ਪ੍ਰਸ਼ਾਸਨਿਕ ਜ਼ਿੰਦਗੀ ਦੇ ਮੋੜਾਂ-ਘੇੜਾਂ ਤੇ ਵਲ-ਵਲਾਵਿਆਂ ਵਿਚ ਵੀ ਅਜਿਹੇ 
ਸਹਿਵਨ ਹਾਸੇ-ਖੇੜਿਆਂ ਦਾ ਜੁਗਾੜ ਹੋਇਆ ਰਹਿੰਦਾ ਹੈ। ਬਹਿਰਹਾਲ, ਇਸ ਤਰ੍ਹਾਂ ਹੀ ਮੈਂ 
ਜਦੋਂ ਔਮ੍ਿਤਸਰ ਜਾਂ ਲੁਧਿਆਣੇ ਮਿਉਂਸਪਲ ਕਾਰਪੋਰੇਸ਼ਨਾਂ ਦਾ ਕਮਿਸ਼ਨਰ ਸੀ ਤਾਂ 
ਸਟਰੀਟ ਲਾਈਟ ਬਾਰੇ ਅਕਸਰ ਹੀ ਫਰਜ਼ੀ ਰਿਪੋਰਟਾਂ ਆਉਂਦੀਆਂ ਸਨ ਕਿ ਜਨਾਬ ਅਸੀਂ 
ਫਲਾਨੇ ਇਲਾਕੇ ਵਿਚ ਨਵੀਆਂ ਟਿਊਬਾਂ ਲਾ ਦਿੱਤੀਆਂ ਹਨ। ਬਹਿਰਹਾਲ, ਰਾਤ ਨੂੰ 
ਨਾਲ ਉਨ੍ਹਾਂ ਟਿਊਬਾਂ ਨੂੰ ਵੇਖਣ ਲੱਗਾ। ਮੈਨੂੰ ਬਿਜਲੀ ਦੇ ਅਧਿਕਾਰੀਆਂ ਨੇ ਪੁੱਛਿਆ ਕਿ 
ਜਨਾਬ ਟੌਰਚ ਨਾਲ ਕੀ ਵੇਖਦੇ ਹੋ ਤਾਂ ਮੇਰਾ ਜਵਾਬ ਸੀ ਕਿ ਤੁਸੀਂ ਨਵੀਂ ਟਿਊਬ ਲਾਈ ਹੈ 
ਤੇ ਮੈਂ ਇਸ ਨੂੰ ਰੋਸ਼ਨੀ ਦੇ ਰਿਹਾ ਹਾਂ। 

ਸਰਕਾਰੀ ਦਫਤਰਾਂ ਵਿਚ ਚਿੱਠੀ ਪੱਤਰ ਦਾ ਜ਼ੋਰ ਇਨਾ ਵਧ ਗਿਆ ਹੈ ਕਿ ਵੱਡੇ ਤੋਂ 
ਵੱਡੇ ਉੱਚ ਅਧਿਕਾਰੀ ਤੋਂ ਲੈ ਕੇ ਛੋਟੇ ਕਰਮਚਾਰੀ ਤੱਕ ਚਿੱਠੀ ਪੱਤਰ ਦਾ ਹੀ ਬੋਲਬਾਲਾ 
ਹੈ। ਜਦੋਂ ਧਰਾਤਲੀ ਪੱਧਰ 'ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਫਸਰਸ਼ਾਹੀ ਦਾ 
ਘੜਿਆ-ਘੜਾਇਆ ਜਵਾਬ ਹੁੰਦਾ ਹੈ ਕਿ ਜਨਾਬ ਅਸੀਂ ਤਾਂ ਚਿੱਠੀ ਪਾ ਦਿੱਤੀ ਸੀ, 
ਜਦੋਂ ਜਵਾਬ ਆਵੇਗਾ ਬੱਸ ਨਾਲ ਦੀ ਨਾਲ ਹੀ ਕੌਮ ਕਰ ਦਿਆਂਗੇ। 

ਮੈਨੂੰ ਯਾਦ ਹੈ ਕਿ ਜਦੋਂ ਮੈਂ ਫਰੀਦਕੋਟ ਸੈਨ 1974 ਵਿਚ ਬਤੌਰ ਐਗਜ਼ੈਕਟਿਵ 
ਮੈਜਿਸਟਰੇਟ ਜੁਆਇਨ ਕੀਤਾ ਸੀ ਤਾਂ ਬਰਸਾਤਾਂ ਦੇ ਕਾਰਨ ਮੇਰਾ ਦਫਤਰ ਦੀ ਛੱਤ ਚੋਣ 
ਲੱਗ ਪਈ। ਮੈਂ ਆਪਣੇ ਰੀਡਰ ਨੂੰ ਛੱਤ ਉਤੇ ਮਿੱਟੀ ਪੁਆਉਣ ਲਈ ਕਿਹਾ, ਪਰ 15-20 
ਦਿਨਾਂ ਵਿਚ ਦੋ-ਤਿੰਨ ਵਾਰ ਮੀਂਹ ਪੈਣ ਦੇ ਬਾਵਜੂਦ ਵੀ ਉਸ ਦਾ ਜਵਾਬ ਇਹ ਹੀ ਸੀ ਕਿ 


186/ ਹਸਦਿਆਂ ਦੇ ਘਰ ਵਸਦੇ 


ਜਨਾਬ ਮੈਂ ਤਾਂ ਬੀ ਐਂਡ ਆਰ ਵਾਲਿਆਂ ਨੂੰ ਦੋ ਚਿੱਠੀਆਂ ਪਾ ਦਿੱਤੀਆਂ ਹਨ। ਖ਼ੈਰ ਜਦੋਂ 
ਮੈਂ ਰੀਡਰ ਨੂੰ ਹੀ ਪੰੜੀ ਉਤੇ ਚੜ੍ਹਾ ਦਿੱਤਾ ਤਾਂ ਬੀ ਐਂਡ ਆਰ ਵਾਲੇ ਵੀ ਆ ਗਏ ਤੇ ਛੱਤ 
`ਤੇ ਮਿੱਟੀ ਵੀ ਪੈ ਗਈ। 

ਪਰ ਅਫਸੋਸ ਹੈ ਕਿ ਹੁਣ ਵੀ ਸਰਕਾਰੀ ਦਫਤਰਾਂ ਵਿਚ ਜਿੱਥੇ ਚਿੱਠੀ ਪਾਉਣੀ ਹੁੰਦੀ 
ਹੈ, ਉਥੇ ਇਹ ਲੋਕ ਚਿੱਠੀ-ਪੱਤਰ 'ਤੇ ਮਿੱਟੀ ਪਾ ਦਿੰਦੇ ਹਨ ਅਤੇ ਜਿੱਥੇ ਹੜਾਂ ਦੇ ਬਚਾਅ 
ਵਾਸਤੇ ਮਿੱਟੀ ਪਾਉਣੀ ਹੁੰਦੀ ਹੈ, ਉਥੇ ਸਰਕਾਰਾਂ ਤੇ ਪ੍ਰਸ਼ਾਸਨ ਮਿੱਟੀ ਪਾਉਣ ਦੀ ਬਜਾਏ 
ਚਿੱਠੀ-ਪੱਤਰ ਪਾਉਂਦੇ ਰਹਿੰਦੇ ਹਨ। 

ਇਉ' ਹੀ ਡਾਕਟਰੀ ਪੇਸ਼ੇ ਸਬੰਧੀ ਮਸ਼ਹੂਰ ਹੈ ਕਿ ਅਜਕਲ੍ਹ ਡਾਕਟਰ ਮਰੀਜ਼ 'ਤੇ ਤਜਰਬੇ 
ਕਰਦੇ ਕਰਦੇ ਬਿਮਾਰੀ ਦੀ ਥਾਂ ਬਿਮਾਰ ਨੂੰ ਹੀ ਮਾਰ ਦਿੰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੇ 
ਮੈਡੀਕਲ ਬਿੱਲ ਕਿਸੇ ਮੋਟੇ ਸੇਠ ਦੀ ਗੋਲਕ ਦੀ ਤਰ੍ਹਾਂ ਅਮਰਵੇਲ ਵਾਂਰੂੀ ਵਧਦੇ ਜਾਂਦੇ ਹਨ। 
ਫਿਰ ਸਿਤਮ ਇਹ ਹੈ ਕਿ ਮਰੀਜ਼ ਜਾਨੋਂ-ਜਹਾਨੋਂ ਤੁਰ ਜਾਂਦਾ ਹੈ ਪਰ ਅਜ ਦੇ ਡਾਕਟਰ ਆਮ 
ਤੌਰ 'ਤੇ ਆਪਣੀ ਗਲਤੀ ਮੋਨਣ ਦਾ ਇਖਲਾਕੀ ਮਾਦਾ ਹੀ ਨਹੀਂ ਰੱਖਦੇ। ਇਕ ਡਾਕਟਰ 
ਨੇ ਗਲਤੀ ਨਾਲ ਕਿਸੇ ਬਾਬੇ ਦੇ ਇਕ ਦੀ ਥਾਂ ਦੋ ਦੈਦ ਕੱਢ ਦਿੱਤੇ। ਇਸ 'ਤੇ ਬਾਬਾ 
ਕਹਿਣ ਲੱਗਾ ਕਿ ਕੀੜਾ ਤਾਂ ਇਕ ਜਾੜ੍ਹ ਨੂੰ ਲੱਗਿਆ ਸੀ, ਪਰ ਤੂੰ ਮੇਰੀਆਂ ਦੋਵੇਂ ਜਾੜ੍ਹਾਂ 
ਕਿਉਂ ਕੱਢ ਦਿੱਤੀਆਂ ਹਨ। ਡਾਕਟਰ ਨੇ ਜਵਾਬ ਦਿੱਤਾ ਕਿ ਮੈਂ ਨਾਲ ਦੀ ਜਾੜ੍ਹ ਇਸ 
ਲਈ ਕੱਢੀ ਹੈ ਕਿ ਕੀੜਾ ਇਸ ਜਾੜ੍ਹ 'ਤੇ ਬੈਠ ਕੇ ਦੂਜੀ ਜਾੜ੍ਹ ਨੂੰ ਖਾਂਦਾ ਸੀ। 

ਇਸ ਤਰ੍ਹਾਂ ਹੀ ਇਕ ਵਾਰੀ ਦੀ ਗੱਲ ਹੈ ਕਿ ਕਿਸੇ ਹੋਟਲ ਵਿਚ ਬੇਬੇ ਤੇ ਬਾਪੂ ਰੋਟੀ ਖਾ 
ਰਹੇ ਸਨ ਤੇ ਉਨ੍ਹਾਂ ਕੋਲ ਇਕੋ ਹੀ ਡੇਂਚਰ ਸੀ। ਜਦੋਂ ਉਨ੍ਹਾਂ ਵਿਚੋਂ ਇਕ ਜਣਾ ਖਾਂਦਾ ਸੀ ਤਾਂ 
ਦੂਜਾ ਉਸ ਵੱਲ ਵੇਖੀ ਜਾਂਦਾ ਸੀ। ਇਸ ਉਤੇ ਬਹਿਰਾ ਹੈਰਾਨ ਹੋ ਕੇ ਪੁੱਛਣ ਲੱਗਾ ਕਿ ਇਹ 
ਮਾਜਰਾ ਕੀ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਵੀਰ ਇਹ ਸਾਡੀ ਮਜਬੂਰੀ ਹੈ ਸਾਡੇ ਕੋਲ ਦੰਦਾਂ 
ਦਾ ਇਕੋ ਪੀੜ੍ਹ ਹੀ ਹੈ। 

ਇਕ ਸੱਚੀ ਘਟਨਾ ਇਹ ਵੀ ਹੈ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ। ਲੱਤਾਂ-ਬਾਹਾਂ 
ਦੀ ਇੰਨੀ ਟੁੱਟ-ਭੱਜ ਹੋਈ ਕਿ ਡਾਕਟਰਾਂ ਨੇ ਉਸ ਦੇ ਸਾਰੇ ਸਰੀਰ ਨੂੰ ਪਲੱਸਤਰ ਵਿਚ ਮੜ੍ਹ 
ਦਿੱਤਾ। ਕੋਈ ਸਿੰਘ ਉਸ ਦਾ ਪਤਾ ਲੈਣ ਗਿਆ ਤਾਂ ਹੈਰਾਨ ਹੋਇਆ ਕਿ ਹੁਣ ਪਤਾ ਲੈਣ 
ਵਾਲੀ ਕਿਹੜੀ ਗੱਲ ਬਾਕੀ ਰਹਿ ਗਈ ਹੈ। ਖ਼ੈਰ! ਇੰਨੇ ਨੂੰ ਮਰੀਜ਼ ਨੇ ਅੱਖ ਝਮਕੀ। ਹਾਲ 
ਪੁੱਛਣ ਗਿਆ ਸਿੰਘ ਤੁਰੇਤ ਚੜ੍ਹਦੀ ਕਲਾ ਵਿਚ ਬੋਲਿਆ ਕਿ ਭਾਈ ਤਕੜਾ ਹੋ। ਰੱਥ ਨੇ 
ਹਾਲੇ ਵੀ ਮਿਹਰ ਕੀਤੀ ਹੈ ਕਿ ਘੱਟੋ ਘੱਟ ਅੱਖ ਤਾਂ ਬਚੀ ਹੈ। 

ਇਸ ਤਰ੍ਹਾਂ ਕਿਸੇ ਦਾ ਸਿਰ ਅਕਸਰ ਦੁਖਦਾ ਰਹਿੰਦਾ ਸੀ। ਕਿਸੇ ਨੀਮ-ਹਕੀਮ ਨੇ ਉਸ 
ਨੂੰ ਕਿਹਾ ਕਿ ਸਿਰ ਵਿਚ ਬਦਾਮ ਰੋਗਨ ਝੱਸਿਆ ਕਰ। ਥੋੜੇ ਦਿਨਾਂ ਬਾਅਦ ਹਕੀਮ ਨੇ ਉਸ 
ਨੂੰ ਪੁੱਛਿਆ ਕਿ ਭਾਈ ਸਿਰ ਦਰਦ ਦਾ ਕੀ ਹਾਲ ਹੈ? ਤਾਂ ਉਹ ਕਹਿਣ ਲੱਗਾ ਕਿ ਉਵੇਂ ਹੀ 


187/ ਹਸਦਿਆਂ ਦੇ ਘਰ ਵਸਦੇ 


ਹੈ। ਤਾਂ ਹਕੀਮ ਨੇ ਪੁੱਛਿਆ ਕਿ ਕੀ ਤੂੰ ਸਿਰ ਵਿਚ ਬਦਾਮ ਰੋਗਨ ਰੋਜ਼ ਝੱਸਦਾਂ ਹੈਂ? ਤਾਂ 
ਹਮਾਤੜ ਮਰੀਜ਼ ਉਹਦੇ ਗਲ ਪੈ ਗਿਆ ਕਿ ਸਾਲਿਆ ਪਹਿਲਾਂ ਤਾਂ ਬਦਾਮ ਰੋਗਨ ਮਹਿੰਗਾ 
ਹੀ ਬਹੁਤ ਹੈ ਤੇ ਦੂਜਾ ਨਿਤ ਬਦਾਮ ਰੋਗਨ ਝੱਸਣਾ ਵੀ ਤਾਂ ਨਿਤ ਦੀ ਸਿਰਦਰਦੀ ਹੈ। ਖੋਰ! 
ਹਕੀਮ ਜੀ ਨੇ ਆਪਣਾ ਖਹਿੜਾ ਛੁਡਾਉਣ ਵਿਚ ਹੀ ਭਲਾ ਮਨਾਇਆ। ਖੈਰ! ਇਸ ਸਬੈਧ 
ਵਿਚ ਜੱਗ ਬੀਤੀਆਂ ਤਾਂ ਹੋਰ ਵੀ ਬਹੁਤ ਹਨ, ਪਰ ਜੇ ਅਸੀਂ ਗੰਹ ਨਾਲ ਦੇਖੀਏ ਤਾਂ ਸਾਡੇ 
ਚੌਗਿਰਦੇ ਵਿਚ ਹਾਸੇ-ਮਜ਼ਾਕ ਭਰਪੂਰ ਸਾਡੀਆਂ ਆਪ ਬੀਤੀਆਂ ਵੀ ਘੱਟ ਨਹੀਂ ਹੈਦੀਆਂ। 

ਸਭਿਆਚਾਰਿਕ ਤੌਰ `ਤੇ ਇਥੇ ਪਲੜਾ ਸਾਵਾਂ ਰੱਖਣ ਲਈ ਕੁਝ ਕੁ ਸਮਾਜਿਕ 
ਕੁਰੀਤੀਆਂ ਦਾ ਵੀ ਜ਼ਿਕਰ ਕਰਨਾ ਬਣਦਾ ਹੈ। ਗੱਰਤਲਬ ਹੈ ਕਿ ਸਾਡੇ ਪੈਜਾਬੀ ਸਮਾਜ 
ਵਿਚ ਜੇ ਬਹੁਤੀਆਂ ਗੱਲਾਂ ਸਿਫ਼ਤ ਭਰਪੂਰ ਹਨ ਤਾਂ ਕੁਝ ਕੁ ਮੁਢ਼-ਕਦੀਮ ਤੋਂ ਹੀ ਮਾੜੀਆਂ 
ਆਦਤਾਂ ਤੇ ਵਹਿਵਤਾਂ ਜਿਵੇਂ ਕਿ ਸ਼ਰਾਬ ਪੀਣਾ, ਗਾਲੀ-ਗਲੋਚ ਕਰਨਾ ਤੇ ਗੱਲ ਨੂੰ 
ਕਤਲੋਗਾਰਤ ਤਕ ਵਧਾ ਲੈਣਾ ਆਦਿ ਵੀ ਹਨ। ਜੱਟਾਂ ਦੇ ਖਣਵਾਦੇ ਦੀਆਂ ਭੇੜੀਆਂ 
ਖਸਲਤਾਂ ਵਿਚੋਂ ਇਕ ਮਾੜੀ ਵਾਦੀ ਇਹ ਹੈ ਕਿ ਗੱਲ-ਗੱਲ 'ਤੇ ਗਾਲ੍ਹੀ-ਗਲੋਚ ਨੂੰ 
ਤਕੀਆ ਕਲਾਮ ਬਣਾ ਕੇ 'ਮਿੱਠੇ ਚੌਲਾਂ” ਵਾਂਰੂੰ ਵਰਤਦੇ-ਵਰਤਾਉਂਦੇ ਰਹਿੰਦੇ ਹਨ। ਸਾਡੇ 
ਗਾਲ੍ਹੀ-ਗਲੋਂਚ ਨੂੰ ਬੜਾ ਜ਼ਰੂਰੀ ਸਮਝਿਆ ਜਾਂਦਾ ਹੈ। 

ਵੈਸੇ ਤਾਂ ਕਿਸੇ ਵੀ ਸੱਥ ਪਰ੍ਹੇ ਵਿਚ ਜਾਂ ਸਧਾਰਨ ਗੱਲਬਾਤ ਵਿਚ ਅਜਿਹੇ ਬੋਲ- 
ਕਬੋਲ ਕਰਨ ਵਾਲੇ ਬੰਦਿਆਂ ਦੀਆਂ ਗਾਲ੍ਹਾਂ ਦੀ ਝੜੀ ਮਾਣੀ ਜਾ ਸਕਦੀ ਹੈ। ਇਥੋਂ ਤਕ 
ਕਿ ਆਪਣੇ ਘਰ ਦੇ ਚੁਲ੍ਹੇ-ਚੰਕੇ 'ਤੇ ਬੈਠੇ ਅਨ-ਪਾਣੀ ਛਕਦੇ ਵੀ ਗਾਲ੍ਹ-ਮੋਦੇ ਦੇ ਕੁਫੱਕੜ 
ਤੋਲਦੇ ਰਹਿੰਦੇ ਹਨ, ਪਰ ਇਨ੍ਹਾਂ ਨੂੰ ਆਪਣੇ ਆਸੇ-ਪਾਸੇ ਮਾਂ, ਧੀ, ਭੈਣ ਜਾਂ ਆਪਣੇ 
ਪਰਿਵਾਰ ਦੀਆਂ ਸੁਆਣੀਆਂ ਦੇ ਸਾਹਮਣੇ ਆਪਣੀ ਗੱਲਬਾਤ ਵਿਚ ਗੈਰ-ਜ਼ਰੁਰੀ ਤੇ ਬੇ 
ਮਤਲਬੀ 'ਮਾਂ ਦੀ; ਭੈਣ ਦੀ” ਕਰਦਿਆਂ ਨੂੰ ਸ਼ਰਮ ਨਹੀਂ ਆਉਂਦੀ। 

ਅਸੀਂ ਲੋਕ ਗਾਲ੍ਹਾਂ ਕੱਢਣ ਦੇ ਪੱਖੋਂ ਕਿਸੇ ਵੱਡੇ-ਛੋਟੇ ਦੀ ਮੰਜੂਦਗੀ ਦਾ ਖਿਆਲ ਹੀ 
ਨਹੀਂ ਕਰਦੇ ਤੇ ਖਾਸ ਕਰਕੇ ਨਾ ਹੀ ਸਾਨੂੰ ਅੰਰਤਜ਼ਾਤ ਦੀ ਪਰੋਂ ਦਾ ਹੀ ਕੋਈ ਲਿਹਾਜ਼ ਹੈ। 
ਅਸੀਂ 'ਮਿੱਠੇ ਛਾਂਦੇ" ਵਾਂਗੂੰ ਗੱਲ-ਗੱਲ ਵਿਚ ਸਾਲ੍ਹਾ: ਮੇਰਾ ਸਾਲ੍ਹਾ: ਮੇਰੀ ਸਾਲ੍ਹੀ ਕਹਿਣ ਦੇ 
ਇੰਨੇ ਆਦੀ ਹਾਂ ਕਿ ਇਹ ਗਾਲ੍ਹਾਂ ਤਾਂ ਅਨਪੜ੍ਹ ਤਾਂ ਇਕ ਪਾਸੇ ਰਹੇ ਸਗੋਂ ਪੜ੍ਹਿਆਂ- 
ਲਿਖਿਆਂ ਦਾ ਵੀ ਤਕੀਆ ਕਲਾਮ ਹੀ ਬਣ ਗਈਆਂ ਹਨ। ਦਰਅਸਲ, ਸਾਡੇ ਤੇ ਖਾਸ 
ਕਰਕੇ ਪੱਡੂ ਸਮਾਜ ਦੇ ਇਸ ਅਸਭਿਅਕ ਰਵੀਰੇ ਦੇ ਕਾਰਨ ਸਾਡੀਆਂ ਔਰਤਾਂ ਵੀ ਮਜਬੁਰਨ 
ਸਾਡੀ ਮੋਦੀ ਬੋਲਬਾਣੀ ਤੇ ਬੋਲ-ਕੁਬੋਲ ਸੁਣਨ ਦੀਆਂ ਤਕਰੀਬਨ-ਤਕਰੀਬਨ ਆਦੀ ਹੀ 
ਹੋ ਗਈਆਂ ਹਨ। ਸਗੋਂ ਦੁਖ ਦੀ ਗੱਲ ਤਾਂ ਇਹ ਹੈ ਕਿ ਸਾਡੀ ਮਾਨਸਿਕਤਾ ਵਿਚ ਗੋਦੀ 
ਸੋਚ ਤੇ ਗੱਲਬਾਤ ਵਿਚ ਗਲੀਜ਼ਪਣਾ ਹੁਣ ਘਰ ਹੀ ਕਰ ਗਿਆ ਹੈ। 

ਬਸ ਪੋਜਾਬੀਆਂ ਨੂੰ ਗਾਲੂ ਤੋਂ ਬਿਨਾਂ ਆਪਣੀ ਬੋਲਬਾਣੀ ਵੀ ਵਜ਼ਨਦਾਰ ਨਹੀਂ 

1868/ ਹਸਦਿਆਂ ਦੇ ਘਰ ਵਸਦੇ 


ਲੱਗਦੀ। ਹੋਰ ਤਾਂ ਹੋਰ ਭਲੇਮਾਣਸ ਬੋਦੇ ਵੀ ਸਮਝਦੇ ਹਨ ਕਿ 'ਸਾਲ੍ਹਾ ਮੇਰਾ” ਅਤੇ 'ਸਾਲ੍ਹਾ 
ਲੰਡੇ ਦਾ” ਜਿਹੇ ਵਾਕਾਂ ਤੋਂ ਬਿਨਾਂ ਉਨ੍ਹਾਂ ਦੀ ਗੱਲਬਾਤ ਤੇ ਦਲੀਲ ਦਾ ਠੀਕ ਵਜ਼ਨ 
ਬਣਦਾ ਹੀ ਨਹੀਂ ਹੈ। ਇਸ ਤੋਂ ਇਲਾਵਾ ਹੋਰ ਵੀ ਮੇਦਭਾਗੀ ਗੱਲ ਇਹ ਹੈ ਕਿ ਸਾਡੀ 
ਗੱਲਬਾਤ ਵਿਚ ਸਾਲੂੰ ਦੀ ਗਾਲ ਤੋਂ ਅੰਗੇ ਹੋਰ ਬਹੁਤ ਸਾਰੀਆਂ ਗੰਦੀਆਂ ਗਾਲ੍ਹਾਂ ਤਾਂ ਪੇ 
ਡੂ ਸਮਾਜ ਲਈ ਜ਼ਰੂਰੀ ਜਿਹੀਆਂ ਹੀ ਬਣ ਗਈਆਂ ਹਨ। 

ਜ਼ਾਹਿਰ ਹੈ ਕਿ ਅਜਿਹੇ ਗਾਲ੍ਹ-ਮੋਦੇ ਭਰਪੂਰ ਬਚਨ-ਪ੍ਰਵਚਨ ਸੋਹਣੀ ਤਹਿਜ਼ੀਬ ਤੇ 
ਸੋਹਣੇ ਕਿਰਦਾਰ ਨੂੰ ਸ਼ੋਭਦੇ ਨਹੀਂ ਹਨ। ਸਗੋਂ ਇਸ ਦੇ ਉਲਟ ਸਾਡੇ ਸਮਾਜ ਵਿਚ ਬਚਪਨ 
ਤੋਂ ਹੀ ਬੱਚੇ ਦੀ ਪਰਵਰਿਸ਼ ਵਾਸਤੇ ਮਾਂ-ਪਿਉ ਦੀ ਗਾਲ੍ਹਾਂ ਭਰਪੂਰ ਘੁਰ-ਘੱਪ ਜ਼ਰਰੀ ਸਮਝੀ 
ਜਾਂਦੀ ਹੈ। ਇਸ ਪ੍ਰਥਾਇ ਸਾਡਾ ਇਕ ਅਖਾਣ “ਮਾਂ-ਪਿਉ ਦੀਆਂ ਗਾਲ੍ਹਾਂ ਤੇ ਘਿਉ ਦੀਆਂ 
ਨਾਲਾਂ' ਮੁਢ਼-ਕਦੀਮ ਤੋਂ ਹੀ ਚੱਲਿਆ ਆ ਰਿਹਾ ਹੈ। ਬੇਸ਼ੱਕ ਇਸ ਦਾ ਮਤਲਬ ਤਾਂ ਬੱਚੇ 
ਦੀ ਸੁਧਾਈ ਤੋਂ ਸੀ, ਪਰ ਸਮੇ ਦੇ ਨਾਲ-ਨਾਲ ਸਾਡੇ ਪਰਿਵਾਰਾਂ ਵਿਚ ਬੱਚਿਆਂ ਦੀ 
ਸੁਧਾਈ ਵਾਲਾ ਪਾਸਾ ਕਮਜ਼ੋਰ ਪੈ ਗਿਆ ਹੈ ਤੇ ਉਨ੍ਹਾਂ ਨੂੰ ਮਾੜੇ ਪਾਸੇ ਤੇ ਗਾਲੂ-ਮਦੇ ਵਲ 
ਲਾਉਣ ਵਾਲੀ ਸਿਖਲਾਈ ਜ਼ੋਰ ਫੜ੍ਹ ਗਈ ਹੈ। 

ਇਸ ਸਬੋਧ ਵਿਚ ਸਾਡੇ ਸਭਿਆਚਾਰ ਵਿਚ 'ਮਾਂ ਪਰ ਪੁਤ, ਪਿਤਾ ਪਰ ਘੋੜਾ ਬਹੁਤਾ 
ਨਹੀਂ ਤਾਂ ਥੋੜਾ” ਜਿਹੀ ਇਕ ਮਾਨਤਾ ਹੈ। ਇਸ ਲਈ ਸਾਨੂੰ ਚਾਹੀਦਾ ਤਾਂ ਇਹ ਹੈ ਕਿ 
ਅਸੀਂ ਖੁਦ ਨੋਕ ਖਸਲਤ ਤੇ ਬੁਲੰਦ ਇਖਲਾਕ ਬਣੀਏ ਤੇ ਆਪਣੇ ਬੱਚਿਆਂ ਨੂੰ ਉਂਗਲ 
ਫੜ੍ਹ ਕੇ ਬਚਪਨ ਤੋਂ ਹੀ ਨੇਕ ਰਾਹ 'ਤੇ ਤੋਰੀਏ। ਪਰ ਇਸ ਨੂੰ ਅਜੋਕੇ ਸਮਾਜ ਦੀ ਵੱਡੀ 
ਵਿਡੰਬਣਾ ਹੀ ਕਹਾਂਗੇ ਕਿ ਹੁਣ ਇਸ ਦੇ ਬਿਲਕੁਲ ਉਲਟ “ਜਿਹੋ-ਜਿਹੀ ਕੌਕੋ ਉਹੋ ਜਿਹੇ 
ਬੱਚੇ” ਜਾਂ 'ਜਿਹੋ-ਜਿਹੀ ਨੰਦੋ ਬਾਹਮਣੀ ਉਹੋ ਜਿਹਾ ਘੁੱਦੁ ਜੇਠ” ਵਾਲਾ ਹੀ ਕਾਰਾ- 
ਵਰਤਾਰਾ ਵਰਤ ਰਿਹਾ ਹੈ। 

ਖੇਰ! ਇਸ ਸਬੈਧ ਵਿਚ ਕੁਲ ਮਿਲਾ ਕੇ ਇਹ ਤਾਂ ਮਨਿਆ ਜਾ ਸਕਦਾ ਹੈ ਕਿ ਆਮ 
ਤੌਰ 'ਤੇ ਪਜਾਬੀ ਲੋਕ ਜ਼ਿੰਦਗੀ ਦੇ ਬੜੇ ਦਿਲਦਾਰ ਆਸ਼ਿਕ ਹੁੰਦੇ ਹਨ ਤੇ ਇਹ ਜਿਉਂਦੇ ਵੀ 
ਆਪਣੇ ਹੀ ਤੰਰ-ਤਰੀਕੇ ਨਾਲ ਹਨ। ਜ਼ਿੰਦਗੀ ਵਿਚ ਰੌਣਕੀ ਜਿਹੇ ਸੁਭਾਅ ਦੇ ਬੰਦੇ 
ਰੌਣਕ-ਮੋਲੇ ਦੇ ਬੜੇ ਸ਼ੌਕੀਨ ਹੈਦੇ ਹਨ, ਪਰ ਗੱਲ ਇਥੇ ਆ ਕੇ ਵਿਗੜਦੀ ਹੈ ਕਿ ਇਨ੍ਾਂ 
ਵਿਚੋਂ ਕੋਈ ਵਿਰਲਾ-ਵਾਂਝਾਂ ਹੀ ਇਸ਼ਕ-ਹਕੀਕੀ ਦੇ ਰਾਹ ਤੁਰਦਾ ਹੈ, ਪਰ ਇਸ ਦੇ ਉਲਟ 
ਤਕਰੀਬਨ ਹਰ ਪੈਜਾਬੀ ਇਸ਼ਕ-ਮਿਜ਼ਾਜੀ ਦਾ ਪੱਟਿਆ ਫਿਰਦਾ ਹੈ। 

ਇਸ ਪ੍ਰਸੈਗ ਵਿਚ ਪੰਜਾਬੀ ਲੋਕ ਤੇ ਖਾਸ ਕਰਕੇ ਜੱਟ ਇਸ਼ਕ-ਮਿਜ਼ਾਜੀ ਦੇ ਪੱਟੇ ਬੜੇ 
ਦਿਲ-ਫੈਂਕ ਕਿਸਮ ਦੇ ਆਸ਼ਕ ਹੁੰਦੇ ਹਨ। ਹਰ ਕੋਈ ਆਪਣੇ-ਆਪ ਨੂੰ 'ਰਾਂਝਾ-ਮਿਰਜ਼ਾ” 
ਸਮਝਦਾ ਹੈ ਅਤੇ ਨੱਢੀਆਂ- ਮੁਟਿਆਰਾਂ ਵਿਚੋਂ “ਹੀਰ ਜਾਂ ਸਾਹਿਬਾਂ” ਭਾਲਦਾ ਫਿਰਦਾ ਹੈ। 
ਫਿਰ ਇਹ ਹਾਣ-ਪ੍ਰਵਾਣ ਵੀ ਨਹੀਂ ਦੇਖਦੇ, ਸਗੋਂ 'ਸੋਹਣੀ” ਵਰਗੀਆਂ ਸੁਰਤਾਂ ਨੂੰ ਤਾਂ ਉਮਰ 


189/ ਹਸਦਿਆਂ ਦੇ ਘਰ ਵਸਦੇ 


ਦਾ ਕੋਈ ਲਿਹਾਜ਼ ਕੀਤੇ ਬਿਨਾਂ ਆਪਣੀਆਂ ਹਾਨਣਾਂ ਹੀ ਮਨਦੇ ਹਨ। ਇਹ ਨਜ਼ਾਰਾ 
ਅਜਕਲ ਵਿਆਹ-ਸ਼ਾਦੀਆਂ ਵਿਚ ਉਦੋਂ ਵੇਖਣ ਨੂੰ ਮਿਲਦਾ ਹੈ, ਜਦੋਂ ਸੱਤਰੇ-ਬਹੱਤਰੇ 
ਬਾਬੇ ਸਟੇਜ 'ਤੇ ਚੜ੍ਹ ਕੇ ਨੰਜਵਾਨ ਕੁੜੀਆਂ ਨਾਲ ਮੇਲ੍ਹਦੇ ਫਿਰਦੇ ਹਨ। 
ਫਿਰ ਖੋਤਾ ਖੁਹ ਵਿਚ ਉਦੋਂ ਡੁਬਦਾ ਹੈ, ਜਦੋਂ ਬੰਦਾ ਕਿਸੇ ਅੰਰਤ ਨਾਲ ਮੁੰਹ ਕਾਲਾ 
ਕਰਨ ਜਿਹੀ ਖੇਹ ਖਾ ਕੇ ਆਪਣੇ ਆਪ ਨੂੰ “ਨਹਾਤਾ ਘੋੜਾ ਤੇ ਜ਼ਨਾਨੀ ਨੂੰ ਬਦਜ਼ਾਤ ਤੇ 
ਬਦਕਾਰ” ਸਮਝਦਾ ਹੈ। ਅੰਰਤ ਪ੍ਰਤੀ ਅਜਿਹੀ ਬਜ਼ਾਰ ਸੋਚ ਸਾਡੇ ਜਗੀਰਦਾਰੀ ਸਮਾਜ ਦੀ 
ਉਪਜ ਹੈ। ਇਸ ਸਬੰਧ ਵਿਚ ਐਸ਼ਪਰਸਤ ਤੇ ਅਯਾਸ਼ ਬੰਦਿਆਂ ਦੀ ਹਵਸੀ ਭੁਖ ਅਤੇ 
ਅੰਰਤਜ਼ਾਤ ਦੀ ਕਮਜ਼ੋਰ ਮਾਨਸਿਕਤਾ ਤੇ ਲਚਾਰੀ ਦੀ ਤਰਜਮਾਨੀ “ਤਕੜੇ ਦਾ ਸੱਤੀ 
ਵੀਂਹੀਂ ਸੰ ਅਤੇ ਉਲਟਾ ਚੋਰ ਕੌਤਵਾਲ ਕੋ ਡਾਂਟੇ” ਜਿਹੇ ਅਖਾਣਾਂ ਦੁਆਰਾ ਬਹੁਤ ਬਿਹਤਰ 
ਤੇ ਢੁਕਵੇਂ ਤੱਰ 'ਤੇ ਹੋ ਜਾਂਦੀ ਹੈ। ਚਲੋਂ ਗੱਲ ! 'ਛੱਤਣੀਂ ਚੜ੍ਹਕੇ” ਹੋਰ ਪਾਸੇ ਹੀ ਤੁਰ ਪਈ ਹੈ; 
ਇਸ ਲਈ ਹੁਣ ਮਨ ਲਈਏ ਕਿ ਇਸ ਪੱਖੋਂ ਹੁਣ ਪਜਾਬੀ ਸਮਾਜ ਦਾ ਹੁਣ ਆਵਾ ਹੀ ਉਤ 
ਗਿਆ ਹੈ। ਇਸ ਵਾਸਤੇ ਸਾਡੇ ਇਸ ਗੈਰ-ਸਮਾਜਿਕ ਰਵੱਈਏ ਦੇ ਪੱਖੋਂ ਸਾਨੂੰ ਹੁਣ ਦੇਰ- 
ਸਵੇਰ ਕੋਈ ਬੰਨ੍ਹ-ਸੁਭ ਕਰਨਾ ਹੀ ਪਊ। 
।_ 


190/ ਹਸਦਿਆਂ ਦੇ ਘਰ ਵਸਦੇ 


ਪੂ [1 ਗੁੱਡੀ -ਨਵੇਂ ਚੈਲਲਐ ਕੇ 


ਹੁਣ ਨਵੀਂ ਤਹਿਜ਼ੀਬ ਦੇ ਅਨੁਸਾਰ ਕੁਦਰਤੀ ਤੌਰ `ਤੇ ਹੀ ਸਾਡੇ ਸਭਿਆਚਾਰ ਵਿਚ 
ਬਹੁਤ ਬਦਲਾਅ ਆ ਚੁੱਕਿਆ ਹੈ। ਪਰ ਫਿਰ ਵੀ ਮਾਨਤਾ ਹੈ ਕਿ ਕਿਸੇ ਵੀ ਚੰਗੀ ਜਾਂ ਮਾੜੀ 
ਪ੍ਰਪਰਾ ਤੇ ਪਿਰਤ ਦਾ ਬੀਜ ਨਾਸ ਨਹੀਂ ਹੈਦਾ। ਇਸ ਤਰ੍ਹਾਂ ਕੁਲ ਮਿਲਾਕੇ ਕਿਹਾ ਜਾ ਸਕਦਾ 
ਹੈ ਕਿ ਬੇਸ਼ੱਕ ਪਜਾਬੀ ਸਭਿਆਚਾਰ ਹਾਲੇ ਵੀ ਹਾਸੇ-ਖੇੜਿਆਂ ਨਾਲ ਓਤ-ਪ੍ਰੋਤ ਹੈ, ਪਰ ਹੁਣ 
ਸਾਡੇ ਸਮਾਜ ਵਿਚ ਉਹ ਪੁਰਾਣੀਆਂ ਸਭਿਆਚਾਰਿਕ ਤੇ ਸਦਾਚਾਰਿਕ ਕਦਰਾਂ-ਕੀਮਤਾਂ 
ਵਾਲੀਆਂ ਗੱਲਾਂ ਨਹੀਂ ਰਹੀਆਂ। ਸਗੋਂ ਹੁਣ ਤਾਂ ਸਾਡੀ ਆਧੁਨਿਕ ਤਹਿਜ਼ੀਬ ਵਿਚ ਨਵੀਆਂ 
ਗੁੱਡੀਆਂ ਤੇ ਨਵੇਂ ਪਟੋਲੇ” ਵਾਲੀ ਗੱਲ ਬਣੀ ਖੜੀ ਹੈ ਕਿਉਂਕਿ ਅਜੋਕੇ ਸਮੇਂ ਵਿਚ ਤਕਰੀਬਨ 
ਅਸੀਂ ਸਾਰੇ ਹੀ ਆਪਣੀ ਜੀਵਨ ਸ਼ੈਲੀ ਵਿਚ ਮਾਇਆਵਾਦ ਦਾ ਵਿਖਾਵਾ ਤੇ ਫਿਰ ਦਿਲ- 
ਪ੍ਰਚਾਵੇ ਲਈ ਮਸਨੂਈ ਭਾਵ ਨਕਲੀ ਜਿਹੇ ਸ਼ੌਕ ਪਾਲ ਰਹੇ ਹਾਂ। 

ਇਸ ਕਰਕੇ ਅਜ ਇਹ ਬੜੀ ਸੋਚ ਤੇ ਫ਼ਿਕਰ ਵਾਲਾ ਮਸਲਾ ਬਣਿਆ ਥੜ੍ਹਾ ਹੈ ਕਿ 
ਹਰ ਕੋਈ ਅੱਗ ਬੁਝਾਉਣ ਵਾਲੇ ਅਮਲੇ ਵਾਂਰੂ ਵਾਹੋ-ਦਾਹੀ ਮਾਇਆ ਦੇਵੀ” ਦੇ ਪਿੱਛੇ 
ਭਜੇ ਜਾਂਦੇ ਸਮਾਜ ਕੋਲ ਨਾ ਤਾਂ ਆਸੇ-ਪਾਸੇ ਖੁਬਸੁਰਤੀ ਤੇ ਨਾ ਹੀ ਕੋਈ ਖੁਸ਼ੀ ਮਾਨਣ ਦਾ 
ਸਮਾਂ ਹੈ। ਹੋਰ ਤਾਂ ਹੋਰ ਅਸੀਂ ਅਜਕਲੂੂ ਇੰਨੇ ਕੁ ਸੈਵੇਦਨਾਹੀਣ ਹੋ ਗਏ ਹਾਂ ਕਿ ਸਾਨੂੰ ਹੱਸਣ 
ਦੀ ਤਮੀਜ਼ ਵੀ ਨਹੀਂ ਰਹੀ। ਅਸੀਂ ਇਸ ਦੇ ਉਲਟ ਇੰਨੇ ਨੁਕਤਾਚੀਨ ਹੋ ਗਏ ਹਾਂ ਕਿ ਕਿਸੇ 
ਦਾ ਮਖੌਲ ਬਣਾਉਣ ਲੱਗੇ ਤਾਂ ਮਿਟ ਹੀ ਮਾਰਦੇ ਹਾਂ, ਪਰ ਆਪਣੇ ਆਪ ਨੂੰ ਵੀ ਕਦੇ- 
ਕਦਾਈਂ ਕੁਦਰਤੀ ਹਾਸੇ-ਖੇੜੇ ਦਾ ਕੇਂਦਰ ਬਣਾਕੇ ਅਸੀਂ ਹੱਸਣ-ਖੇਡਣ ਤੇ ਖੁਸ਼ੀ ਸਾਂਝੀ 
ਕਰਨ ਦੀ ਗੱਲ ਤਾਂ ਹੁਣ ਭੁੱਲ ਹੀ ਗਏ ਹਾਂ। 

ਖੈਰ! ਇਹ ਵੀ ਹੈ ਕਿ ਬੇਸ਼ੱਕ ਨਵੇਂ ਜ਼ਮਾਨੇ ਦੀ ਤਹਿਜ਼ੀਬ ਨੇ ਪਿਡਾਂ ਵਿਚ ਵੀ ਜਾਗ੍ਰਿਤੀ 
ਲੈ ਆਂਦੀ ਹੈ। ਪਰ ਇਸ ਦੇ ਬਾਵਜੂਦ ਵੀ ਕਿਤੇ-ਕਤਾਈਂ' ਅਨਪੜ੍ਹ ਤੇ ਅਧਪੜ੍ਹ ਜਿਹੀ 
ਮਾਨਸਿਕਤਾ ਹਾਲੇ ਵੀ ਬਰਕਰਾਰ ਹੈ ਤੇ ਇਸ ਨੇ ਅਕਸਰ ਹੀ ਆਪਣੇ ਰੰਗ ਵਿਖਾਏ ਹਨ। 
ਕਹਿੰਦੇ ਹਨ ਕਿ ਜਦੋਂ 1960ਵਿਆਂ ਦੇ ਕਰੀਬ ਪੈਜਾਬ ਦੇ ਜਿਹੜੇ ਮੁੱਖ ਮੇਤਰੀ ਸਨ। ਉਨ੍ਹਾਂ 


191/ ਹਸਦਿਆਂ ਦੇ ਘਰ ਵਸਦੇ 


ਸਾਹਿਬ ਆਪਣੇ ਸਾਥੀ ਮੇਤਰੀ ਦੇ ਘਰ ਆਪਣਾ ਅਹਿਸਾਨ ਜਤਾਉਣ ਲਈ ਚਲੇ ਗਏ ਕਿ 
ਉਨ੍ਹਾਂ ਦਾ ਸਾਥੀ ਹੁਣ ਉਨ੍ਹਾਂ ਦੀ ਫਰਿੱਜ ਦਾ ਠੰਡਾ ਪਾਣੀ ਪਿਆਵੇਗਾ। ਪਤਾ ਉਦੋਂ ਲੱਗਾ 
ਕਿ ਜਦੋਂ ਮਟਕੋਲੇ ਭਾਵ ਮਿੱਟੀ ਦੇ ਘੜੇ ਦਾ ਪਾਣੀ ਹੀ ਉਨ੍ਹਾਂ ਨੂੰ ਮਿਲਿਆ। ਉਨ੍ਹਾਂ ਨੇ 
ਪੁੱਛਗਿੱਛ ਕੀਤੀ ਕਿ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਫਰਿੱਜ ਨੂੰ ਤਾਂ ਉਨ੍ਹਾਂ ਦੇ ਸਾਥੀ ਨੇ 
ਜੁੱਤੀਆਂ ਦਾ ਰੈਕ ਸਮਝ ਰੱਖਿਆ ਹੈ। 

ਇਸ ਤਰ੍ਹਾਂ ਹੀ ਲੋਕ ਉਨ੍ਹਾਂ ਦੇ ਸਮੇਂ ਦੀ ਹੀ ਗੱਲ ਦੱਸਦੇ ਹਨ ਕਿ ਉਸ ਵੇਲੇ ਇਕ 
ਮੋਤਰੀ ਸਾਹਿਬ ਕਾਰ ਵਿਚ ਸਫ਼ਰ ਕਰ ਰਹੇ ਸਨ ਤਾਂ ਡਰਾਈਵਰ ਨੇ ਕਿਹਾ ਕਿ “ਕਾਰ ਵਿਚ 
ਪੈਟਰੋਲ ਮੁੱਕਣ ਵਾਲਾ ਹੈ। ਆਪਾਂ ਕਿਤੋਂ ਪੈਟਰੇਲ ਪਵਾ ਲਈਏ। ਮੇਤਰੀ ਨੇ ਤੁਰਤ ਆਦੇਸ਼ 
ਦਿੱਤਾ ਕਿ 'ਜੇ ਪੈਟਰੋਲ ਮੁੱਕ ਗਿਆ ਤਾਂ ਕਾਰ ਤੁਰਤ ਵਾਪਸ ਚੰਡੀਗੜ੍ਹ ਲੈ ਚੱਲੋਂ। 
ਲਾਲਚੀ ਜਵਾਈ ਮਹਿਮੂਦ ਨੂੰ ਇਕ ਮਹਿੰਗੀ ਕਾਰ ਦਾਜ ਵਿਚ ਦਿੱਤੀ। ਅਗਲੇ ਦਿਨ 
ਮਹਿਮੁਦ ਆਪਣੇ ਸੰਹਰੇ ਘਰ ਆ ਧਮਕਿਆ ਤੇ ਕਹਿਣ ਲੱਗਾ ਕਿ ਮੇਰੀ ਗੱਡੀ ਦਾ ਪੈਟਰੋਲ 
ਮੁਕ ਗਿਆ ਹੈ। ਅਗੋਂ ਓਮ ਪ੍ਰਕਾਸ਼ ਨੇ ਕਿਹਾ ਕਿ ਮੈਨੂੰ ਹੁਣ ਤੂੰ ਕੀ 'ਪੈਟਰੋਲ ਪੈਪ” ਸਮਝ 
ਰੱਖਿਆ ਹੈ। ਇਉਂ ਸਾਡੇ ਜੀਵਨ ਦੀਆਂ ਕਈ ਪ੍ਰਸਥਿਤੀਆਂ ਤੇ ਨੰਗ-ਮਲੰਗ ਬੰਦੇ ਵੀ 
ਕੋਈ ਨਾ ਕੋਈ ਹਾਸਰਸ ਦੀ ਨਸ ਖੁੜਕਾ ਹੀ ਦਿੰਦੇ ਹਨ। 

ਇਸ ਪ੍ਰਸੈਗ ਵਿਚ ਜ਼ਿਕਰਯੋਗ ਹੈ ਕਿ ਬੇਸ਼ੱਕ ਆਮ ਮਾਨਤਾ ਹੈ ਕਿ ਰਾਜਨੀਤਿਕ ਨੇ 
ਤਾ ਤੋਂ ਪ੍ਰਸ਼ਾਸਨਿਕ ਅਧਿਕਾਰੀ ਜਿੰਨਾ ਵੱਡਾ ਹੋਵੇਗਾ, ਉਹ ਉਨਾਂ ਹੀ ਘਟ ਹੱਸੇਗਾ। ਖਾਸ 
ਕਰਕੇ “ਜਨਾਬਾੰ” ਨੂੰ ਤਾਂ ਕਦੇ ਕਿਸੇ ਨੇ ਹਸਦੇ-ਖੇਡਦੇ ਘਟ ਹੀ ਵੇਖਿਆ ਹੋਣਾ ਹੈ। ਪਰ ਇਸ 
ਦੇ ਉਲਟ ਮੈਂ “ਜਨਾਬਾਂ ਦੇ ਜਨਾਬ” ਸਾਬਕਾ ਪ੍ਰਾਈਮ ਮਨਿਸਟਰ ਸੀ ਅਟਲ ਬਿਹਾਰੀ 
ਵਾਜਪਾਈ ਨੂੰ ਵੀ ਖਿੜ-ਖਿੜਾ ਕੇ ਹੱਸਦੇ ਵੇਖਿਆ ਹੈ। ਸੀ ਵਾਜਪਾਈ ਜੀ ਤਾਂ ਆਪਣੇ 
ਬਿਨੋਦੀ ਸੁਭਾਅ ਕਰਕੇ ਅਜ ਵੀ ਜਾਣੇ ਜਾਂਦੇ ਹਨ। ਉਹ ਸੈਜੀਦਾ ਤੋਂ ਸੈਜੀਦਾ ਗੱਲ ਨੂੰ 
ਹਾਸੇ ਦੇ ਢਾਕੇ ਚੜ੍ਹਾ ਕੇ ਅਜਿਹੀ ਪਟਕਣੀ ਦਿੰਦੇ ਸਨ ਕਿ ਉਨ੍ਹਾਂ ਦੇ ਵੱਡੇ-ਵੱਡੇ 
ਆਲੋਚਕ ਵੀ ਚਕਰਾ ਕੇ ਉਨ੍ਹਾਂ ਦੀ ਦਲੀਲ ਦੇ ਕਾਇਲ ਹੋ ਜਾਂਦੇ ਸਨ। ਵਾਜਪਾਈ 
ਸਾਹਿਬ ਆਪਣੀ ਧਰਤੀ ਨਾਲ ਇੰਨਾਂ ਜੁੜੇ ਹੋਏ ਸਨ ਕਿ ਪਠਾਣਕੋਟ ਵਿਖੇ ਬਤੰਰ 
ਗੁਰਦਾਸਪੁਰ ਦਾ ਡੀ.ਸੀ. ਹੋਣ ਦੇ ਨਾਤੇ ਮੈਂ ਉਨ੍ਹਾਂ ਨੂੰ ਪ੍ਰਧਾਨ ਮੇਤਰੀ ਵਜੋਂ ਬੁਲਾਏ ਤੀਨ 
ਆਏ ਤੇਰਾਂ; ਦੇਹ ਦਾਲ ਮੇਂ ਪਾਨੀ” ਜਿਹੀ ਇਕ ਲੋਕ ਕਹਾਵਤ ਸਟੇਜ ਤੋਂ ਸੁਣਾਉਂਦਿਆਂ 
ਨੂੰ ਵੇਖਿਆ ਹੈ। 

ਵਾਜਪਾਈ ਸਾਹਿਬ ਸੁਣਾ ਰਹੇ ਸਨ ਕਿ ਕਈ ਵਾਰ “ਮਾਨ ਨਾ ਮਾਨ ਮੈਂ ਤੇਰਾ 
ਮਹਿਮਾਨ” ਕਹਿਣ ਵਾਲੇ ਮਹਿਮਾਨ ਵੀ ਆ ਜਾਂਦੇ ਹਨ ਤੇ 'ਸੱਦੀ ਨਾ ਬੁਲਾਈ ਮੈਂ ਲਾੜੇ ਦੀ 


192/ ਹਸਦਿਆਂ ਦੇ ਘਰ ਵਸਦੇ 


ਤਾਈ” ਬਣ ਬਹਿੰਦੇ ਹਨ। ਇਸ ਪ੍ਰਸੈਗ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਅਜਿਹੇ ਲੋਕਾਂ ਲਈ 
“ਤੀਨ ਬੁਲਾਏ ਅਰ ਤੇਰਾਂ ਆਏ; ਦੇਹ ਦਾਲ ਮੇ ਪਾਨੀ” ਵਾਲੀ ਤਰਕੀਬ ਕਾਮਯਾਬ ਰਹਿੰਦੀ 
ਹੈ। ਇਸ ਸਬੋਧ ਵਿਚ ਮੈਂ ਵੀ ਅਕਸਰ ਹੀ ਮਖੌਲ ਨਾਲ ਕਹਿ ਦਿੰਦਾ ਹਾਂ ਕਿ ਜੇ ਮਹਿਮਾਨ 
ਵੱਧ ਵੀ ਆ ਜਾਣ ਤਾਂ ਕੋਈ ਗੱਲ ਨਹੀਂ, ਬਸ ਦਾਲ ਵਿਚ ਹੋਰ ਪਾਣੀ ਪਾ ਦਿਉ ਤੇ 
ਸਬਜ਼ੀ `ਚ ਮਿਰਚਾਂ ਤੇਜ਼ ਕਰ ਦਿਉ। ਬਹਿਰਹਾਲ, ਅਣਸੱਦੇ ਮਹਿਮਾਨਾਂ ਦੇ ਸਬਧ ਵਿਚ 
'ਨਾ ਅਨੂ ਨੂੰ ਨਿਉਂਦੋ ਤੇ ਨਾ ਦੋ ਆਉਣ” ਜਿਹਾ ਸਾਡਾ ਇਕ ਅਖਾਣ ਵੀ ਹੈ। 

ਇਸ ਤਰ੍ਹਾਂ ਹੀ ਸਾਬਕਾ ਪ੍ਰਾਈਮ ਮਨਿਸਟਰ ਇੰਦਰ ਕੁਮਾਰ ਗੁਜਰਾਲ ਦੇ ਖੁਸ਼ ਰਹਿਣ 
ਤੇ ਮੁਸਕਰਾਉਣ ਦੇ ਪ੍ਰਸੰਗ ਵਿਚ ਮੈਂ ਸੈਨ 1999 ਵਿਚ ਅਨੰਦਪੁਰ ਸਾਹਿਬ ਵਿਖੇ ਖਾਲਸਾ 
ਸਿਰਜਣਾ ਦਿਵਸ ਦੇ ਮੰਕੇ 'ਤੇ ਉਨ੍ਹਾਂ ਨੂੰ ਜਾਣ ਸਮੇਂ ਇਕ ਬਖਸ਼ੀਸ਼ੀ ਜਿਹੀ ਮੁਲਤਾਨੀ 
ਕਹਾਵਤ “ਖੁਸ਼ ਆਏ, ਖੁਸ਼ੀ/ਖੁਸ਼ ਵਝੋ” ਨਾਲ ਮੁਖਾਤਿਬ ਕੀਤਾ ਸੀ ਤਾਂ ਉਹ ਖੁਦ ਪੱਛਮੀ 
ਪਾਕਿਸਤਾਨ ਵਾਲੇ ਪਿਛੋਕੜ ਦੇ ਬਸ਼ਰ ਹੋਣ ਵਜੋਂ ਗਦ-ਗਦ ਹੋ ਉਠੇ ਸਨ। 

ਖੇਰ! ਇਸ ਲੌਕ ਸਿਆਣਪ ਦਾ ਭਾਵਅਰਥ ਸਾਡੇ ਸਾਰੇ ਦੁਨਿਆਵੀ ਸਫ਼ਰ 'ਤੇ ਵੀ 
ਢੁਕਦਾ ਹੈ। ਇਸ ਪ੍ਰਸੈਗ ਵਿਚ ਹੀ ਗੁਰਬਾਣੀ ਵਿਚ ਭਗਤ ਕਬੀਰ ਜੀ ਦਾ ਕਥਨ ਹੈ ਕਿ 
“ਜਾ ਤੂ ਆਇਆ ਜਗੁ ਮੇਂ ਜਗ ਹਸੇ ਹਮ ਰੋਇ। ਐਸੀ ਕਰਣੀ ਕਰ ਚਲੇ ਹਮ ਹਸੇਂ ਜਗ 
ਰੋਇ” ਬਹਿਰਹਾਲ, ਇਹ ਰੱਬ ਲਗਦੀ ਗੱਲ ਇਥੇ ਹੀ ਆ ਕੇ ਮੁੱਕਦੀ ਹੈ ਕਿ ਅਜ ਫਿਰ 
ਸਾਡੇ ਸੱਭਿਆਚਾਰ ਵਿਚ ਉਹ ਹੀ ਸੁਭਾਅ ਦੀ ਖ਼ੁਸ਼ਹਾਲੀ, ਹਾਸੇ-ਖੇੜਿਆਂ ਤੇ ਰਾਗ-ਰੰਗਾਂ 
ਵਾਲੇ ਮਾਹੌਲ ਨੂੰ ਪੁਨਰ ਸੁਰਜੀਤ ਕਰਨ ਦੀ ਬੇਹੱਦ ਜ਼ਰੂਰਤ ਹੈ। 

ਇਸ ਪ੍ਰਸੈਗ ਵਿਚ ਹਾਸ-ਕਾਵਿ ਦੇ ਖੇਤਰ ਦੀ ਗੱਲ ਕਰਨੀ ਵੀ ਬਣਦੀ ਹੈ ਕਿ 
ਸਾਡਾ ਇਕ ਮਜ਼ਾਹੀਆ ਗੀਤ 'ਜੁਗਨੀ” ਬਹੁਤ ਹੀ ਮਕਬੂਲ ਹੋਇਆ ਹੈ। ਜਦੋਂ ਸੈਨ 1897 
ਵਿਚ ਮਲਕਾ ਵਿਕਟੋਰੀਆ ਦੇ ਰਾਜ ਦੀ ਡਾਇਮੋਡ ਜੁਬਲੀ ਅਗਰੇਜ਼ਾਂ ਦੇ ਸਾਰੇ ਸਾਮਰਾਜ 
ਵਿਚ ਮਨਾਈ ਗਈ ਤਾਂ ਇਹ “ਜੁਬਲੀ ਫਲੇਮ” ਸੈਨ 1905 ਵਿਚ ਭਾਰਤ ਪਹੁੰਚੀ। ਆਮ 
ਸਧਾਰਨ ਲੋਕਾਂ ਨੇ ਇਸ ਦਾ ਨਾਮ ਜੁਗਨੂੰ ਵਾਂਗ ਜਗਦੀ ਸਮਝ ਕੇ ਜੁਗਨੀ” ਰੱਖ ਲਿਆ। 
ਸਭ ਤੋਂ ਪਹਿਲਾਂ ਜੁਗਨੀ ਨੂੰ ਗਾਉਣ ਵਾਲੇ ਦੋ ਗਾਇਕ ਮੁਹੈਮਦ ਉਰਫ ਮੋਧਾ ਅਰਾਈਂ', 
ਪਿੰਡ ਹਸਨਪੁਰਾ, ਥਾਣਾ ਵੈਰੋਵਾਲ ਅਮ੍ਰਿਤਸਰ ਅਤੇ ਬਿਸ਼ਨਾ ਜੱਟ ਪਿੰਡ ਲੱਖ ਵਰਿਆਹ, 
ਜ਼ਿਲਾ ਅਮ੍ਰਿਤਸਰ ਦੇ ਸਨ। ਉਹ ਹਰ ਜ਼ਿਲ੍ਹੇ ਵਿਚ ਜੁਗਨੀ ਗਾਉਣ ਅਤੇ ਲੋਕਾਂ ਦਾ ਮਨ 
ਪ੍ਰਚਾਉਣ ਜਾਂਦੇ ਸਨ। ਵੈਨਗੀ ਮਾਤਰ:- 

ਜੁਗਨੀ ਜਾ ਵੜੀ ਕਲਕਾੱਤੇ, 

ਮੁਡੇ ਲੈ ਕਿਤਾਬਾਂ ਨੱਸੇ, 

ਵੀਰ ਮੇਰਿਆ ਵੇ 

ਜੁਗਨੀ ਕਹਿੰਦੀ ਹੈ, ਤੇ ਨਾਮ ਅਲੀ ਦਾ ਲੈਂਦੀ ਹੈ। 


193/ ਹਸਦਿਆਂ ਦੇ ਘਰ ਵਸਦੇ 


ਜੁਗਨੀ ਜਾ ਵੜੀ ਜਲੰਧਰ, 
ਗੋਰੇ ਆ ਗਏ ਨੰਢਾਂ ਅਦਰ, 
ਜਿਸ ਨੇ ਛੇੜਿਆ ਹੋ ਗਿਆ ਅੰਦਰ, 
ਵੀਰ ਮੇਰਿਆ ਵੇ ਜੁਗਨੀ ਕਹਿੰਦੀ ਆ, 
ਤੇ ਨਾਮ ਗੁਰੁ ਦਾ ਲੈਂਦੀ ਆ। 
ਵੀਹਵੀਂ ਸਦੀ ਦੇ ਸ਼ੁਰ ਵਿਚ ਹੀ ਕਿਸੇ ਵੇਲੇ ਚਰਨ ਸਿੰਘ 'ਸ਼ਹੀਦ', ਈਸ਼ਰ ਸਿੰਘ 
ਭਾਈਆ ਤੇ ਕਾਕਾ ਹਾਸਰਸ ਜਿਹੇ ਕਈ ਹਾਸਰਸ ਕਵੀ ਹੋਏ ਹਨ, ਜਿਨ੍ਹਾਂ ਦੀਆਂ ਕਵਿਤਾਵਾਂ 
ਪੜ੍ਹ ਕੇ ਢਿੱਡੀਂ ਪੀੜਾਂ ਪੈ ਜਾਂਦੀਆਂ ਸਨ। 
ਹਾਸਰਸੀ ਰਚਨਾ ਦੇ ਪਿਤਾਮਿਆਂ ਵਿਚ ਚਰਨ ਸਿੰਘ ਸ਼ਹੀਦ, ਈਸ਼ਰ ਸਿੰਘ ਭਾਈਆ, 
ਪ੍ਰਿੰਸੀਪਲ ਕਨ੍ਹੱਈਆ ਲਾਲ ਕਪੂਰ, ਫਿਕਰ ਤੰਸਵੀ ਤੇ ਗੁਰਨਾਮ ਸਿੰਘ ਤੀਰ ਜਿਹੇ 
ਵਿਚ ਗੁੰਦਿਆ ਹੈ। ਬਚਪਨ ਵਿਚ ਅਸੀਂ ਚਰਨ ਸਿੰਘ ਸ਼ਹੀਦ ਦੀ “ਗਧੇ ਦੀ ਫੂਕ” ਸਬੈਧੀ 
ਇਕ ਕਵਿਤਾ “ਪਹਿਲ” ਪੜ੍ਹਦੇ ਹੁੰਦੇ ਸੀ। ਜਿਸ ਵਿਚ ਕਿਸੇ ਬੰਦੇ ਦੇ ਖੋਤੇ ਨੂੰ ਜ਼ੁਕਾਮ ਹੋ 
ਜਾਂਦਾ ਹੈ ਤੇ ਉਹ ਕਿਸੇ ਸਲੋਤਰੀ ਕੋਲ ਉਸ ਵਾਸਤੇ ਦਵਾਈ ਲੈਣ ਜਾਂਦਾ ਹੈ। ਸਲੋਤਰੀ 
ਉਸ ਨੂੰ ਦਵਾਈ ਦੇ ਕੇ ਕਹਿੰਦਾ ਹੈ ਕਿ ਇਹ ਗਧੇ ਦੀ ਨਾਸ ਵਿਚ ਰੱਖ ਕੇ ਤੂੰ ਫੁਕ ਮਾਰ ਦੇ 
ਈਂ, ਪਰ ਗਧਾ ਪਹਿਲਾਂ ਹੀ ਫੂਕ ਮਾਰ ਦਿੰਦਾ ਹੈ ਤੇ ਦਵਾਈ ਬੰਦੇ ਦੇ ਐਦਰ ਜਾ ਵੜਦੀ ਹੈ। 
ਫੁਕ ਮਾਰ ਜਾਵੇ ਜਿੱਤ ਉਸਦੀ ਹੀ ਹੌਦੀ ਹੈ। 
ਇਸ ਤਰ੍ਹਾਂ ਹੀ ਚਰਨ ਸਿੰਘ ਸ਼ਹੀਦ ਦੀ ਕਵਿਤਾ 'ਬੁਟ ਦੀ ਸ਼ਰਾਰਤ” ਹੁੰਦੀ ਸੀ ਕਿ 
ਕੋਈ ਬੋਦਾ ਸੇਲ ਵਿਚ ਲੱਗੇ ਬੁਟ ਖਰੀਦ ਲਿਆਇਆ। ਉਪਰੈਤ ਉਸ ਦੇ ਗੁਆਂਢੀ ਨੇ 
ਸਲਾਹ ਦਿੱਤੀ ਕਿ ਹੁਣ ਤੂੰ ਸੁਟ ਵੀ ਸੁਆ ਲੈ। ਖੇਰ! ਉਹ ਬੈਦਾ ਜਦੋਂ ਸੁਟਿਡ-ਬੁਟਿਡ ਬਣ 
ਗਿਆ ਤਾਂ ਆਂਢੀਆਂ-ਗੁਆਂਢੀਆਂ ਨੇ ਉਸ ਨੂੰ ਦਾਹਵਤਾਂ 'ਤੇ ਬੁਲਾਉਣਾ ਸ਼ੁਰੂ ਕਰ 
ਦਿੱਤਾ। ਇਸ ਵਾਸਤੇ ਇਕ ਦਿਨ ਉਸ ਨੂੰ ਆਪਣੇ ਘਰ ਵੀ ਮਹਿਮਾਨ ਬੁਲਾਉਣੇ ਪਏ ਤੇ 
ਸਾਰੇ ਮਹੀਨੇ ਦਾ ਬਜਟ ਇਕ ਦਿਨ ਵਿਚ ਹੀ ਖਤਮ ਹੋ ਗਿਆ। ਖੈਰ! ਉਸ ਨੇ ਸਾਰਾ 
ਹਿਸਾਬ-ਕਿਤਾਬ ਲਾ ਕੇ ਬੂਟ ਹੀ ਵਗਾਹ ਮਾਰਿਆ ਕਿ ਇਹ ਤਾਂ ਸਾਰੀ ਬੂਟ ਦੀ ਹੀ 
ਸ਼ਰਾਰਤ ਹੈ। 
ਇਸ ਪ੍ਰਸੈਗ ਵਿਚ ਈਸ਼ਰ ਸਿੰਘ ਭਾਈਆ ਵਲੋਂ ਇਸਤਰੀ ਸਭਾ ਦੀ ਪ੍ਰਧਾਨਗੀ ਕਰਨ 
ਸਬੋਧੀ ਇਕ ਕਵਿਤਾ ਹੈੰਦੀ ਸੀ ਕਿ ਜਿੱਥੇ ਜ਼ਨਾਨੀਆਂ ਨੇ ਆਪਣੀ ਆਦਤ ਅਨੁਸਾਰ 
ਸਭਾ ਦੇ ਦੌਰਾਨ ਹੀ ਐਨਾ ਰੌਲਾ-ਰੱਪਾ ਪਾ ਦਿੱਤਾ ਕਿ ਭਾਈਆ ਜੀ ਨੂੰ ਪ੍ਰਧਾਨਗੀ ਦੀ 
ਕੁਰਸੀ ਛੱਡ ਕੇ ਭੱਜਣਾ ਪਿਆ। ਇਉਂ ਹੀ ਮੈਨੂੰ ਮੇਰੇ ਡੀ.ਐੱਮ.ਕਾਲਜ ਦੇ ਪ੍ਰਿਸੀਪਲ 


194/ ਹਸਦਿਆਂ ਦੇ ਘਰ ਵਸਦੇ 


ਕਨ੍ਹਈਆ ਲਾਲ ਕਪੂਰ ਦੀ ਇਕ ਆਪਬੀਤੀ ਯਾਦ ਆਈ ਹੈ ਕਿ ਉਹ ਜਲੰਧਰ ਰੇਡੀਉ ਤੋਂ 
ਕੌਈ ਇੰਟਰਵਿਊ ਦੇ ਕੇ ਮੋਗੇ ਆ ਰਹੇ ਸਨ। ਉਹ ਰੇਲ ਗੱਡੀ ਵਿਚ ਫ਼ਿਰੋਜਪੁਰ ਜਾਂਦੇ 
ਆਪਣੇ ਇਕ ਹਮਸਫ਼ਰ ਨੂੰ ਰਸਤੇ ਵਿਚ ਉਤਾਰ ਕੇ ਆਪਣੇ ਘਰ ਲੈ ਆਏ। ਇਕ ਘੰਟੇ ਤੋਂ 
ਬਾਅਦ ਪ੍ਰਿਸੀਪਲ ਸਾਹਿਬ ਉਸ ਨੂੰ ਅਗਲੀ ਟਰੇਨ 'ਤੇ ਚੜਾਉਣ ਲਈ ਤੁਰ ਵੀ ਪਏ। ਉਸ 
ਬਦੇ ਨੇ ਇਸ ਸਾਰੀ ਕਾਰਵਾਈ ਪਿਛੇ ਧ੍ਰਿਸੀਪਲ ਸਾਹਿਬ ਦਾ ਮਤਵ ਜਾਨਣਾ ਚਾਹਿਆ। 
ਅਖੀਰ ਨੂੰ ਕਪੂਰ ਸਾਹਿਬ ਨੇ ਉਸ ਨੂੰ ਗੱਡੀ ਚੜਾਉਣ ਤੋਂ ਬਾਅਦ ਦੱਸਿਆ ਕਿ ਇਸ ਪਿੱਛੇ 
ਅਸਲ ਵਿਚ ਉਨ੍ਹਾਂ ਦਾ ਮੇਤਵ ਤਾਂ ਆਪਣੀ ਘਰਵਾਲੀ ਨੂੰ ਇਹ ਦੱਸਣਾ ਸੀ ਕਿ ਤੂੰ ਐਵੇਂ 
ਝੁਰਦੀ ਰਹਿੰਦੀ ਹੈਂ, ਸਗੋਂ ਮੇਰੇ ਨਾਲੋਂ ਵੀ ਬਦਸ਼ਕਲ ਬੰਦੇ ਇਸ ਧਰਤੀ 'ਤੇ ਤੁਰੇ ਫਿਰਦੇ ਹਨ। 

ਹਰਿਆਣਵੀ ਕਵੀ ਸ਼ਰਮਾ ਬਹੁਤ ਹੀ ਮਕਬੂਲ ਹਾਸਰਸ ਕਵੀ ਰਿਹਾ ਹੈ। ਪ੍ਰਧਾਨ 
ਬਹੁਤ ਹੀ ਮਸ਼ਹੂਰ ਵਿਅਗ ਹੌਦਾ ਸੀ। ਉਹ ਇਕ ਦਿਨ ਆਪਣੀ ਘਰਵਾਲੀ ਨੂੰ ਕਹਿਣ 
ਲੱਗਾ ਕਿ ਮੈਨੂੰ ਤਾਂ ਪ੍ਰਧਾਨ ਮੋਤਰੀ ਜੀ ਇੱਕਵੀਂ ਸਦੀ ਵਿਚ ਲਿਜਾ ਰਹੇ ਹਨ। ਇਸ 'ਤੇ 
ਉਸ ਦੀ ਘਰਵਾਲੀ ਪੁਛਦੀ ਹੈ ਕਿ ਤੂੰ ਤਾਂ ਇੱਕਵੀਂ ਸਦੀ ਵਿਚ ਚਲਾ ਜਾਵੇਂਗਾ, ਪਰ ਇਥੇ 
ਮੇਰਾ ਕੀ ਬਣੇਗਾ। ਅੰਗੋਂ ਕਵੀ ਸ਼ਰਮਾ ਦਾ ਤਪਾਕ ਜਵਾਬ ਸੀ ਕਿ ਭਾਗਵਾਨੇ ਤੂੰ ਫ਼ਿਕਰ 
ਨਾ ਕਰ ਤੇਰਾ ਖਿਆਲ ਪੁਰਾਤੱਤਵ ਵਿਭਾਗ ਵਾਲੇ ਆਪੇ ਹੀ ਕਰ ਲੈਣਗੇ। 

ਹਾਲੇ ਅਜਕਲ ਹੀ ਹੈਰਲਡ ਵਿਲਸਨ ਦਾ ਵਟਸਐਪ ਦੇ ਉੱਤੇ ਇਕ ਹਾਸ-ਵਿਐਗ 
ਸਾਹਮਣੇ ਆਇਆ ਹੈ। ਉਹ ਕਹਿੰਦਾ ਹੈ ਕਿ ਜਦੋਂ ਲੋਕ ਪੁਛਦੇ ਹਨ ਕਿ ਮੇਰੀ ਰਿਟਾਇਰਮੈਂਟ 
ਇੰਜੀਨੀਅਰ ਹਾਂ। ਇਸ ਵਾਸਤੇ ਮੈਂ ਸ਼ਰਾਬ, ਵਾਈਨ ਤੇ ਬੀਅਰ ਤੋਂ ਰੋਜ਼ਾਨਾ ਯੂਰਿਨ 
ਬਣਾਉਣ ਦਾ ਕੰਮ ਕਰਦਾ ਹਾਂ ਤੇ ਇਸ ਤਰ੍ਹਾਂ ਰੋਜ਼ ਹੀ ਜ਼ਿੰਦਗੀ ਦਾ ਲੁਤਫ਼ ਲੈਂਦਾ ਹਾਂ। 
ਇਸ ਸਬੋਧ ਵਿਚ ਹੀ ਉਹ ਅਗੇ ਕਹਿੰਦਾ ਹੈ ਕਿ ਮੈਂ ਰਿਟਾਰਿਰਮੈਂਟ ਤੋਂ ਪਹਿਲਾਂ ਵੀ ਸਮਾਜ 
ਲਈ ਬੜਾ ਸਾਰਥਿਕ ਕੌਮ ਕਰਦਾ ਸੀ ਤੇ ਹੁਣ ਵੀ ਇਸ ਸਮਾਜਿਕ ਕੌਮ ਵਿਚ ਬੜਾ 
ਮਸਰੁਫ ਤੇ ਖੁਸ਼ ਹਾਂ। 

ਇਸ ਤਰ੍ਹਾਂ ਹੀ ਇਕ ਸ਼ਰਾਬੀ ਰੱਬ ਨੂੰ ਕਹਿੰਦਾ ਤੂੰ ਮੇਰੀ ਸ਼ਰਾਬ ਛੁਡਾ ਸਕਦਾ ਹੈਂ; ਤਾਂ 
ਰੱਬ ਕਹਿਣ ਲੱਗਾ ਕਿ ਇਹ ਤਾਂ ਮੇਰੇ ਖੱਥੇ ਹੱਥ ਦਾ ਕੰਮ ਹੈ। ਇਸ ਤੇ ਸ਼ਰਾਬੀ ਬੋਲਿਆ ਕਿ 
ਰੱਬ ਜੀ ਛੇਤੀ ਕਰੋ; ਥਾਣੇ ਵਾਲਿਆਂ ਨੇ ਮੇਰੀਆਂ ਸ਼ਰਾਬ ਦੀਆਂ ਦੋ ਪੇਟੀਆਂ ਫੜ ਲਈਆਂ 
ਹਨ, ਤੁਸੀਂ ਕ੍ਰਿਪਾ ਕਰਕੇ ਉਹ ਛਡਵਾ ਦਿਉ। 

ਇਉਂ ਹੀ ਇਕ ਸ਼ਰਾਬੀ ਡਾਕਟਰ ਨੂੰ ਕਹਿਣ ਲੱਗਾ ਕਿ ਮੈਂ ਤੁਹਾਡੇ ਕਹਿਣ 'ਤੇ ਪੰਜ- 
ਛੇ ਪੇਂਗਾਂ ਤੋਂ ਘਟਾ ਕੇ ਇਕ-ਦੋ ਪੈਂਗਾਂ 'ਤੇ ਲਿਆਂਦੀ ਹੈ। ਪਰ ਹੁਣ ਮੈਂ ਸ਼ਰਾਬ ਇਕ-ਪੇੱਗ ਤੋਂ 
ਹੋਰ ਨਹੀਂ ਘਟਾ ਸਕਦਾ ਕਿਉਂਕਿ ਇਕ ਗਲਾਸ ਵਿਚ ਸਾਰੀ ਬੋਤਲ ਆ ਹੀ ਨਹੀਂ ਸਕਦੀ। 


195/ ਹਸਦਿਆਂ ਦੇ ਘਰ ਵਸਦੇ 


ਬੇਸ਼ੱਕ ਇਸ ਤਰ੍ਹਾਂ ਜ਼ਿੰਦਗੀ ਵਿਚੋਂ ਹਾਸਾ ਕਦੇ ਵੀ ਮੁੰਕ ਨਹੀਂ ਸਕਦਾ, ਪਰ ਇਸ 
ਵਿਚ ਵੀ ਕੋਈ ਸ਼ੱਕ ਨਹੀਂ ਕਿ ਸਾਡੇ ਜੀਵਨ ਵਿਚ ਹੁਣ ਹਾਸੇ-ਖੇੜੇ ਕੁਝ ਕੁ ਸਮਾਂ ਪਹਿਲਾਂ 
ਨਾਲੋਂ ਕਾਫ਼ੀ ਹਦ ਤਕ ਮਨਫ਼ੀ ਹੋ ਗਏ ਹਨ। ਬਹਿਰਹਾਲ, ਨਵੀਂ ਤਹਿਜ਼ੀਬ ਦੇ ਲੋਕਾਂ ਤੇ 
ਖਾਸ ਤੌਰ 'ਤੇ ਨੰਜਵਾਨਾਂ ਦਾ ਹਾਸਾ, ਹਾਸ-ਵਿਅਗ ਤੇ ਵਿਅਗ ਵੀ ਨਵੀਂ ਹੀ ਕਿਸਮ ਦਾ 
ਹੋ ਗਿਆ ਹੈ, ਸਗੋਂ ਹੁਣ ਤਾਂ ਵਿਅਗ ਵਿਚ ਵਿਉਂ ਵੀ ਮਿਲ ਗਿਆ ਹੈ। 

ਖੈਰ ! ਹਾਸਰਸ ਦੇ ਪ੍ਰਸੈਗ ਵਿਚ ਹੁਣ ਆਮ ਹੀ ਸੁਣਨ ਵਿਚ ਆਉਂਦਾ ਹੈ ਕਿ ਹਰ ਕੋਈ 
ਕਿਤੇ ਨਾ ਕਿਤੇ ਕਿਸੇ ਕੌਮ ਵਿਚ ਰਝਿਆ ਹੋਇਆ ਹੈ। ਇਸ ਲਈ ਜਦੋਂ ਵੀ ਕਿਸੇ ਨੂੰ ਪੁਛੋਂ 
ਅੰਗੋਂ ਜਵਾਬ ਮਿਲਦਾ ਹੈ ਕਿ ਹੁਣ ਮੈਂ ਬਿਜ਼ੀ ਭਾਵ ਮਸਰੁਫ਼ ਹਾਂ, ਜਦੋਂ ਮੈਂ ਫਰੀ ਭਾਵ ਅਜ਼ਾਦ 
ਹੋਇਆ ਤਾਂ ਬੈਠ ਕੇ ਗੱਲ ਕਰਾਂਗੇ। ਭਲਾ ਇਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਦੇਸ਼ ਤਾਂ 
1947 ਵਿਚ ਅਜ਼ਾਦ ਹੋ ਗਿਆ ਸੀ। ਫਿਰ ਤੂੰ ਫਰੀ ਕਿਉਂ ਨਹੀਂ ਹੈਂ? ਇਸ ਤਰ੍ਹਾਂ ਹੀ ਜਦੋਂ 
ਅਕਸਰ ਕੋਈ ਦੋ ਬੋਦੇ ਗੱਲ ਕਰਦੇ ਕਹਿੰਦੇ ਹਨ ਕਿ ਬੇਠ ਕੇ ਗੱਲ ਕਰਾਂਗੇ। ਤਾਂ ਖਿਆਲ 
ਆਉਂਦਾ ਹੈ ਕਿ ਜੇ ਬੈਠਣ ਦੀ ਸਮੱਸਿਆ ਹੈ ਤਾਂ ਹੁਣ ਹੀ ਕਿਉਂ ਨਹੀਂ ਬੇਠ ਜਾਂਦੇ? 

ਇਸ ਤਰ੍ਹਾਂ ਕੁਝ ਕੁ ਅੰਗਰੇਜ਼ੀ ਦੇ ਸ਼ਬਦ ਸਾਡੀ ਗੱਲਬਾਤ ਦਾ ਹਿੱਸਾ ਬਣ ਗਏ ਹਨ। 
ਅੱਜ ਕੱਲ੍ਹ ਜੇ ਕੋਈ ਦਾੜ੍ਹੀ ਰੈਗ ਰਿਹਾ ਹੋਵੇ ਤਾਂ ਉਹ ਬੜੇ ਮਾਣ ਨਾਲ ਦੱਸਦਾ ਹੈ ਕਿ ਮੈਂ 
ਯਾਰ ਡੈਂਟਿੰਗ-ਪੈਂਟਿੰਗ ਕਰ ਰਿਹਾ ਹਾਂ ਅਤੇ ਕੋਈ ਅਧਪੜ੍ਹ ਜਿਹਾ ਕਹਿੰਦਾ ਹੈ ਕਿ ਮੈਂ ਮੁੰਹ ਨੂੰ 
ਕਾਲਸ ਲਾ ਰਿਹਾ ਹਾਂ। ਫਿਰ ਕਈ ਮਸਖਰੇ ਜਿਹੇ ਬੋਦੇ ਤਾਂ ਇਹ ਵੀ ਕਹਿ ਦਿੰਦੇ ਹਨ ਕਿ ਮੈਂ 
ਮੁਹ ਕਾਲਾ ਕਰ ਰਿਹਾ ਹਾਂ। ਜਦੋਂ ਕਿ ਸਮਝਣ ਵਾਲੀ ਗੱਲ ਇਹ ਹੈ ਕਿ ਮੁਹ ਕਾਲਾ ਕਰਨ 
ਵਾਲਾ ਮੁਹਾਵਰਾ ਬਹੁਤ ਹੀ ਸੈਗੀਨ ਜੁਰਮ ਵੱਲ ਇਸ਼ਾਰਾ ਕਰਦਾ ਹੈ। 

ਅਜੋਕੇ ਪੇਜਾਬੀ ਸਭਿਆਚਾਰ ਦੇ ਅਲੰਬਰਦਾਰ ਬਾਬਾ ਜੱਸੋਵਾਲ ਬਹੁਤ ਹੀ ਮਜ਼ਾਕੀਆ 
ਸੁਭਾਅ ਦੇ ਹਨ। ਇਕ ਵਾਰ ਕਹਿਣ ਲੱਗੇ ਕਿ ਅੱਜ ਕਿਸੇ ਗਾਇਕਾ ਨਾਲ ਮੋਰੀ ਇੰਗੇ 
ਜਮੈਂਟ ਭਾਵ ਮੁਲਾਕਾਤ ਹੈ। ਬਸ ਇਹ ਕਹਿਣ ਦੀ ਦੇਰ ਹੀ ਸੀ ਕਿ ਉੱਧਰ ਸਾਡੀ ਬੇਬੇ 
ਖੰਸੜਾ ਲਾਹੀ ਫਿਰੇ ਕਿ ਠਹਿਰ ਜਾ! ਮੈਂ ਹੁਣੇ ਹੀ ਤੇਰੀ ਬੁੱਢੇ ਵਾਰੇ ਇਗੇਜਮੈਂਟ ਭਾਵ ਮੇਗਣੀ 
ਕਰਾਉਂਦੀ ਹਾਂ। 

ਸਾਡੇ ਸਮਾਜਿਕ ਜੀਵਨ ਵਿਚ ਕਈ ਵਾਰ ਦੁਖ ਦੇ ਸਮੇਂ ਵੀ ਸਾਡੀ ਦਿਖਾਵੇ ਮਾਤਰ 
ਅਣਹੋਣੀ ਤੇ ਗੈਰ-ਜ਼ਰਰੀ ਜਿਹੀ ਕਾਰਵਾਈ ਸ਼ਰਮਿੰਦਗੀ ਦਾ ਬਾਇਸ ਬਣ ਜਾਂਦੀ ਹੈ। ਬੇ 
ਸ਼ੱਕ ਕਿਸੇ ਦੇ ਮਰਨ ਸਮੇਂ ਆਪਣੇ-ਆਪਣੇ ਰਿਸ਼ਤੇ ਦੀ ਮੁਨਾਸਬਤ ਵਿਚ ਹਰ ਕਿਸੇ ਨੂੰ ਦੁੱਖ 
ਹੁੰਦਾ ਹੈ। ਪਰ ਜਦੋਂ ਕਿਤੇ ਅਣਹੋਏ ਜਿਹੇ ਆਪਣੇ ਬੁੱਢੇ ਜੀਅ ਦੇ ਮਰਨ ਵੇਲੇ ਕੋਈ 
ਪਰਿਵਾਰਿਕ ਜਨ ਉੱਸ ਦੇ ਬੁੱਲ੍ਹਾਂ ਨੂੰ ਵਿਖਾਵੇ ਵਜੋਂ ਘਿਓ ਲਾ ਰਿਹਾ ਹੁੰਦਾ ਹੈ ਕਿ ਬੁੱਢਾ ਤਾਂ 
ਖਾਂਦਾ-ਪੀਂਦਾ ਤੇ ਐਸ਼ਾਂ ਕਰਦਾ ਮੋਇਆ ਹੈ। ਅਜਿਹੇ ਦੁੱਖ ਦੇ ਸਮੇਂ ਵੀ ਕੋਈ ਨਾ ਕੋਈ 
ਸ਼ਰੀਕੇ ਦੀ ਵਿਐਗਮਈ ਆਵਾਜ਼ ਕੰਨਾਂ ਨੂੰ ਹੱਸਣ ਲਾ ਦਿੰਦੀ ਹੈ ਕਿ ਬੁੜ੍ਹਾ ਤਾਂ ਰੋਟੀ ਤੋਂ ਵੀ 


196/ ਹਸਦਿਆਂ ਦੇ ਘਰ ਵਸਦੇ 


ਆਤਰ ਸੀ ਤੇ ਹੁਣ ਸੌਹਰੇ ਦਿਖਾਉਂਦੇ ਫਿਰਦੇ ਐ ਕਿ ਉਹ ਘਿਓ ਖਾਂਦਾ ਮਰਿਆ ਹੈ। 

ਇਸ ਤਰ੍ਹਾਂ ਦੀ ਵਿਖਾਵੇਦਾਰੀ ਦੀ ਸਾਕਾਚਾਰੀ ਦੇ ਪ੍ਰਸੈਗ ਵਿਚ ਇਕ ਜੱਗਬੀਤੀ ਹੈ 
ਕਿ ਜਿਹੜੀ ਗਮਗੀਨ ਮਾਹੱਲ ਵਿਚ ਵੀ ਹਾਸੇ ਦੇ ਛਣਕਾਟੇ ਪਾ ਗਈ। ਇਹ ਮੇਰੀ 
ਮਾਰਕਫੈਂਡ ਦੀ ਨੰਕਰੀ ਦੇ ਸਮੇਂ ਦੀ ਗੱਲ ਹੈ ਕਿ ਮੈਂ ਕਿਸੇ ਮੁਲਾਜ਼ਮ ਦੀ ਮਾਤਾ ਦੇ ਭੋਗ 
ਉਤੇ ਅਤਿਮ ਅਰਦਾਸ ਵਿਚ ਸ਼ਾਮਿਲ ਹੋਇਆ ਸੀ। ਉਦੋਂ ਸੀ ਗੁਰ ਗ੍ਰੰਥ ਸਾਹਿਬ ਦੇ ਅੱਗੇ 
ਸਵਰਗਵਾਸੀ ਦੀ ਫੋਟੋ ਰੱਖਣ ਦਾ ਰਿਵਾਜ ਨਹੀਂ ਹੁੰਦਾ ਸੀ। ਜਦੋਂ ਸ਼ਰਧਾਂਜਲੀ ਸਮਾਰੋਹ 
ਤਕਰੀਬਨ ਖਤਮ ਹੋਣ ਵਾਲਾ ਹੀ ਸੀ ਤਾਂ ਉਧਰੋਂ ਸਾਡੇ ਮਹਿਕਮੇ ਦਾ ਇਕ ਚੰਗਾ “ਬੁਲਾਰਾ” 
ਵੀ ਬਾਹਰ ਆਪਣੇ ਅਫਸਰਾਂ ਦੀਆਂ ਗੱਡੀਆਂ ਵੇਖ ਕੇ ਐਦਰ ਆਣ ਵੜਿਆ। ਉਹ 
ਹਾਲੇ ਮੱਥਾ ਟੇਕ ਕੇ ਬੈਠਾ ਹੀ ਨਹੀਂ ਸੀ ਕਿ ਸਟੇਜ ਸੈਕਟਰੀ ਨੇ ਉਸ ਨੂੰ ਵੀ ਸ਼ਰਧਾਂਜਲੀ ਦੇਣ 
ਲਈ ਕਹਿ ਦਿੱਤਾ। 

ਬਸ ਸਾਡੇ 'ਬੁਲਾਰਾ” ਸਾਹਿਬ ਨੇ ਆਪਣਾ ਭਾਸ਼ਣ ਇਉਂ ਸ਼ੁਰੂ ਕੀਤਾ ਕਿ ਬਜ਼ੁਰਗਾਂ ਨੂੰ 
ਤਾਂ ਮੈਂ ਵੇਖਿਆ ਨਹੀਂ ਸੀ, ਪਰ ਉਨ੍ਹਾਂ ਦੇ ਸਪੁੱਤਰ ਤੋਂ ਭਲੀ-ਭਾਂਤੀ ਜ਼ਾਹਿਰ ਹੋ ਜਾਂਦਾ ਹੈ 
ਕਿ ਬਜ਼ਰਗ ਕਿੰਨੇ ਨੇਕ ਬੈਦੇ ਸਨ। ਇਕ-ਦੋ ਹੋਰ ਇੱਧਰ-ਉੱਧਰ ਦੀਆਂ ਗੱਲਾਂ ਕਰਕੇ 
ਜਦੋਂ ਉਹ ਇਸ ਗੱਲ ਉਤੇ ਆਇਆ ਕਿ ਪ੍ਰਮਾਤਮਾ ਸਾਡੇ ਸਾਥੀ ਦੇ ਪਿਤਾ ਜੀ ਦਾ 
ਸੁਰਗਾਂ ਵਿਚ ਵਾਸਾ ਕਰੇ। ਬੱਸ ਫੇਰ ਕੀ ਸੀ; ਉਥੇ ਬੇਠੇ ਇਕ ਬਾਬਾ ਜੀ ਤਾਂ ਭੜਕ ਉਠੇ 
ਕਿ ਸੰਹਰੀ ਦਿਆ ਕੋਈ ਅਕਲ ਕਰ; ਚਲਾਣਾ ਤਾਂ ਤੇਰੇ ਸਾਥੀ ਦੀ ਮਾਂ ਨੇ ਕੀਤਾ ਹੈ। ਮੈਂ 
ਤਾਂ ਇਥੇ ਠੀਕ-ਠਾਕ ਬੈਠਾ ਹਾਂ, ਮੈਨੂੰ ਚੰਗੇ-ਭਲੋ ਨੂੰ ਕਾਹਨੂੰ ਅਗਾਂਹ ਤੋਰੀ ਜਾਨੈ। ਸ਼ੇਰ! 
ਅਸੀਂ ਸਾਰਿਆਂ ਨੇ ਰਲ-ਮਿਲ ਕੇ ਬਾਬੇ ਤੋਂ ਅੱਖਰ ਦਾ ਵਾਧਾ-ਘਾਟਾ ਤੇ ਭੁੱਲ ਚੱਕ ਮੁਆਫ 
ਕਰਵਾ ਕੇ ਉਸ ਬੁਲਾਰੇ ਦਾ ਖਹਿੜਾ ਛੁਡਵਾਇਆ। 

ਇਉਂ ਕਦੇ-ਕਦੇ ਸਮਾਜ ਦੇ ਬਹੁਤ ਮੋਹਤਬਰ ਬੰਦੇ ਵੀ ਜਾਣੇ-ਅਣਜਾਣੇ ਤਰ 'ਤੇ ਹੀ 
ਇਹੋ-ਜਿਹੀ ਹਾਸੋਹੀਣੀ ਸਥਿਤੀ ਪੈਦਾ ਕਰ ਦਿੰਦੇ ਹਨ ਕਿ ਕੌਨ ਵੀ ਹੱਸਣ ਲੱਗ ਪੈਂਦੇ 
ਹਨ। ਇੰਝ ਹੀ ਇਕ ਵਾਰ ਦੀ ਗੱਲ ਹੈ ਕਿ ਪ੍ਰੰਫੈਸਰ ਗੁਰਦਿਆਲ ਸਿੰਘ ਦੇ ਸਨਮਾਨ 
ਸਮਾਰੋਹ ਵਿਚ ਮੁਖ ਮੋਤਰੀ ਜੀ ਵੀ ਬੇਧਿਆਨੀ ਵਿਚ ਉਨ੍ਹਾਂ ਨੂੰ “'ਗਿਆਨ-ਪੀਠ” ਦੀ ਥਾਂ 
“ਗਿਆਨ-ਪੀੜਤ” ਹੀ ਕਹਿੰਦੇ ਰਹੇ। ਬਹਿਰਹਾਲ, ਉਦੋਂ ਆਪਣੇ ਆਪ ਨੂੰ ਪੜ੍ਹੇ-ਲਿਖੇ 
ਕਹਾਉਂਦੇ ਹੋਰ ਵੀ ਬਹੁਤ ਬੁਧੀਜੀਵੀ ਸੱਜਣ ਉਥੇ ਬੇਠੇ ਸਨ, ਪਰ ਸਿਤਮ ਇਹ ਹੈ ਕਿ ਕੋਈ 
ਵੀ ਸਿਆਣਾ ਬੈਦਾ ਜਾਂ ਤਾਂ ਸੈਗਦਾ ਤੇ ਜਾਂ ਫਿਰ ਡਰਦਾ ਮਾਰਿਆ ਕੁਸਕਿਆ-ਬੋਲਿਆ 
ਹੀ ਨਹੀਂ। 

ਨਿਰਸੈਦੇਹ ਇਹ ਗੱਲ ਤਹਿ ਹੈ ਕਿ ਪੱਡੂ ਸਮਾਜ ਵਿਚ ਹਾਸੇ-ਮਖੰਲ ਦੀ ਚਿਣਗ 


197/ ਹਸਦਿਆਂ ਦੇ ਘਰ ਵਸਦੇ 


ਸ਼ਹਿਰੀ ਲੋਕਾਂ ਨਾਲੋਂ ਕਿਤੇ ਵੱਧ ਹੁੰਦੀ ਹੈ। ਪਰ ਇਹ ਵੀ ਨਹੀਂ ਕਿ ਸ਼ਹਿਰੀ ਸਮਾਜ ਕੋਈ 
ਬਿਲਕੁਲ ਹੀ ਖੁਸ਼ੀ-ਖੇੜੇ ਵਿਹੁਣਾਂ ਹੌਦਾ ਹੈ। ਸਗੋਂ ਅਜ ਦੇ ਸਮੇਂ ਵਿਚ ਜਦੋਂ ਪੜ੍ਹੇ-ਲਿਖੇ 
ਲੌਕ ਜਾਂ ਖਾਸ ਕਰਕੇ ਰੋਟੀ-ਰੋਜ਼ੀ ਦੀ ਗਰਜ਼ ਦੇ ਮਾਰੇ ਆਮ ਸਧਾਰਣ ਲੋਕ ਸ਼ਹਿਰਾਂ ਵਲ ਨੂੰ 
ਪਲਾਇਨ ਕਰ ਗਏ ਹਨ ਤਾਂ ਜ਼ਾਹਿਰ ਹੈ ਕਿ ਇਹ ਲੋਕ ਵੱਡੀ ਹਦ ਤਕ ਆਪਣੇ ਨਾਲ 
ਆਪਣੀ ਖੁਸ਼-ਤਬੀਅਤ ਤੇ ਖੁਸ਼-ਤਬਾ ਸੁਭਾਅ ਵੀ ਲੈ ਗਏ ਹਨ। 

ਜਿਥੇ ਕਿਤੇ ਵੀ ਕਿਸੇ ਪਿੰਡ ਦੀ ਸੱਥ ਤੋਂ ਲੈ ਕੇ ਤੇਜ ਪ੍ਰਤਾਪ ਸਿੰਘ ਦੇ ਸੰਧੂ ਫੋਟੋ 
ਸਟੂਡੀਓ ਲੁਧਿਆਣਾ 7 ਫੁੱਟ > 7 ਫੁੱਟ ਦੇ ਨਾਮ ਨਾਲ ਜਾਣੀ ਜਾਂਦੀ ਦੋਸਤਾਂ ਦੀ ਸੱਥ 
ਵਿਚ ਚਾਰ ਮਿੱਤਰ ਬੈਠ ਜਾਣ ਤਾਂ ਸਮਝੋ ਕਿ ਹਾਸੇ ਦੇ ਟੋਟਕਿਆਂ ਦਾ ਹੜ੍ਹ ਆ ਜਾਂਦਾ ਹੈ। ਇਉਂ 
ਹੀ ਇਸ ਸੱਥ-ਨੁੰਮਾਂ ਛੋਟੀ ਜਿਹੀ ਬੈਠਕ ਵਿਚ ਹਰ ਕੰਮ ਤੇ ਹਰ ਤਬਕੇ ਤੇ ਖਾਸ ਕਰਕੇ ਸਿੱਧੇ- 
ਪਧਰੇ ਜੱਟ ਬਾਬਿਆਂ ਦੀ ਕੋਈ ਨਾ ਕੋਈ ਹਸਾਉਣੀ ਗੱਲ-ਕਥ ਚਲਦੀ ਹੀ ਰਹਿੰਦੀ ਹੈ। 

ਜ਼ਾਹਿਰ ਹੈ ਕਿ ਜੱਟ ਕੰਮ ਦਾ ਬਚਪਨ ਤੋਂ ਬੁਢਾਪੇ ਤੱਕ ਮਨਚਲਾ ਤੇ ਖਚਰਾ ਸੁਭਾਅ 
ਤਕਰੀਬਨ-ਤਕਰੀਬਨ ਜੱਟਾਂ ਦਾ ਪਛਾਣ ਹੀ ਬਣ ਗਿਆ ਹੈ। ਇਸ ਸਬੈਧ ਵਿਚ ਹੀ ਤੇਜ 
ਪ੍ਰਤਾਪ ਸੈਧੁ ਨੇ ਇਕ ਵਾਰ ਗੱਲ ਸੁਣਾਈ ਕੋਈ ਸੈਧੁ ਜੱਟ ਸ਼ੇਖੀ ਮਾਰ ਰਿਹਾ ਸੀ ਕਿ ਭਾਈ 
ਬਾਲਾ ਜੀ ਸੈਧੁ ਸਨ। ਫਿਰ ਬਾਬਾ ਦੀਪ ਸਿੰਘ ਵੀ ਸੋਧੁ ਸਨ। ਉਸ ਉਪਰੇਤ ਸ੍ਰ: ਭਗਤ ਸਿੰਘ 
ਵੀ ਸੰਧੁ ਸੀ। ਸੁਣਨ ਵਾਲੇ ਨੇ ਉਸ ਦੀ ਫੜ੍ਹ ਮਾਰਨ ਦੀ ਆਦਤ 'ਤੇ ਇਕ ਵਿਐਅਗ ਭਰਪੂਰ 
ਕਸੀਦਾ ਕਸਣ ਵਜੋਂ ਕਿਹਾ ਕਿ ਹਾਂ! ਸਰਦਾਰ ਮਹਿੰਦਰ ਸਿੰਘ ਰੋਧਾਵਾ ਵੀ ਸੰਧੁ ਸੀ। ਖੇਰ! 
ਉਹ ਸੰਧੁ ਜੱਟ ਦੂਜੇ ਬਦੇ ਦੀ ਗੱਲ ਸਮਝ ਨਾ ਸਕਿਆ ਤੇ ਭੋਲੇ-ਭਾਅ ਹੀ ਕਹਿਣ ਲੱਗਾ ਕਿ 
ਹਾਂ ਸੱਚ ਮੈਂ ਭੁੱਲ ਗਿਆ ਕਿ ਮਹਿੰਦਰ ਸਿੰਘ ਰੈਧਾਵਾ ਵੀ ਸੈਧੁ ਜੱਟ ਹੀ ਸੀ। 

ਇਉਂ ਹੀ ਸੈਧੂ ਨੇ ਇਕ ਹੋਰ ਗੱਲ ਸੁਣਾਈ ਕਿ ਇਕ ਵਾਰੀ ਇਕ ਜੱਟ ਭਾਈ 
ਅਮ੍ਰਿਤਸਰ ਤੋਂ ਦਿੱਲੀ ਤੱਕ ਹਵਾਈ ਜਹਾਜ਼ ਦਾ ਝੂਟਾ ਲੈਣ ਦੀ ਖਾਤਰ ਹਵਾਈ ਅੰਡੇ ਤੇ 
ਗਿਆ। ਜਦੋਂ ਉਸ ਨੂੰ ਕਿਰਾਇਆ ਦੱਸਿਆ ਗਿਆ ਤਾਂ ਉਸ ਨੇ ਰੌਲਾ ਪਾ ਲਿਆ ਕਿ 
ਭਾਈ ਤੁਹਾਡੀ ਬੱਸ ਦਾ ਤਾਂ ਕਿਰਾਇਆ ਬਹੁਤ ਜ਼ਿਆਦਾ ਹੈ। 

ਖ਼ੈਰ! ਏਅਰਲਾਈਨ ਵਾਲਿਆਂ ਨੇ ਉਸ ਨੂੰ ਦੱਸਿਆ ਕਿ ਇਹ ਏਅਰ ਬੱਸ ਉੱਡਦੀ ਹੈ; 
ਇਸ ਵਾਸਤੇ ਇਸ ਦਾ ਕਿਰਾਇਆ ਤਾਂ ਜ਼ਿਆਦਾ ਹੋਣਾ ਹੀ ਹੈ। ਇਹ ਜੁਆਬ ਮਿਲਣ 'ਤੇ 
ਉਸ ਨੇ ਅੱਖੇ-ਸੰਖੇ ਟਿਕਟ ਖਰੀਦ ਲਈ। ਬਹਿਰਹਾਲ, ਏਅਰ ਬੱਸ ਜਦੋਂ ਉਡਾਣ ਭਰਨ 
ਲਈ ਰਨਵੇਅ ਭਾਵ ਹਵਾਈ ਪੱਟੀ 'ਤੇ ਭੱਜਣ ਲੱਗੀ ਤਾਂ ਜੱਟ ਕੁਰਲਾ ਉੱਠਿਆ ਤੇ 
ਗਾਲਾਂ ਕੱਢਣ ਲਗ ਪਿਆ ਕਿ ਸਾਲਿਓ ! ਇਹ ਬੱਸ ਤਾਂ ਧਰਤੀ 'ਤੇ ਭੱਜੀ ਜਾਂਦੀ ਹੈ, ਪਰ 
ਤੁਸੀਂ ਤਾਂ ਕਹਿੰਦੇ ਸੀ ਕਿ ਇਹ ਅਕਾਸ਼ਾਂ ਵਿਚ ਉੱਡੂਗੀ। 

ਲੁਧਿਆਣਾ ਦੀ ਇਸ ਸੱਥ ਵਿਚ ਸਾਹਿਤਕਾਰ ਤੇ ਅਦੀਬਾਂ ਦੀ ਭਰਮਾਰ ਲੱਗੀ 
ਰਹਿੰਦੀ ਹੈ। ਇਥੇ ਬੈਠਕ ਵਿਚ ਦੋ ਸੱਜਣ ਆਏ ਆਪਣੇ ਵਿਚਾਰ ਦੱਸੇ ਤੇ ਦੋ ਤੁਰ ਗਏ ਅਤੇ 


198/ ਹਸਦਿਆਂ ਦੇ ਘਰ ਵਸਦੇ 


ਉਸ ਤੋਂ ਬਾਅਦ ਹੋਰ ਤਿੰਨ ਆਏ, ਹਾਸੇ ਬਿਖੇਰਦੇ ਤੇ ਟੋਟਕੇ ਸੁਣਾਉਂਦੇ ਤੁਰ ਗਏ ਵਰਗਾ 
ਰੋਗ ਉਥੇ ਬੱਝਾ ਰਹਿੰਦਾ ਹੈ। ਪੰਜਾਬੀ ਸਭਿਆਚਾਰ ਦੇ ਰਾਖੇ ਜਥੇਦਾਰ ਜੱਸੋਵਾਲ ਤੋਂ ਲੈ ਕੇ 
ਦੇਵ ਥਰੀਕਿਆਂ ਤੇ ਕੁਲਦੀਪ ਮਾਣਕ ਤੱਕ ਉਹ ਕਿਹੜਾ ਕਲਾਕਾਰ ਜਾਂ ਸਾਹਿਤਕਾਰ ਹੈ; 
ਜਿਸ ਦੇ ਹਾਸਿਆਂ ਦੀ ਪਟਾਰੀ ਇਥੇ ਨਹੀਂ ਖੁਲ੍ਹਦੀ ਅਤੇ ਇਸ ਦਾ ਸੁਤਰਧਾਰ ਅਕਸਰ 
ਨਿਰਮਲ ਸਿੰਘ ਜੰੜਾ ਹੁੰਦਾ ਹੈ। ਉਹ ਸੁਣਾਉਂਦਾ ਹੈ ਕਿ ਇਕ ਵਾਰ ਜੱਸੋਵਾਲ ਨੇ ਦੇਵ 
ਥਰੀਕੇ ਤੇ ਕੁਲਦੀਪ ਮਾਣਕ ਦਾ ਸਨਮਾਨ ਕੀਤਾ। ਉਨ੍ਹਾਂ ਨੂੰ ਸਨਮਾਨ ਸਮੇਂ ਹਾਥੀ 'ਤੇ 
ਚੜ੍ਹਾ ਦਿੱਤਾ। ਦੇਵ ਥਰੀਕੇ ਵਾਲਾ ਕਹਿਣ ਲੱਗਾ ਕਿ ਬਾਈ ਅੱਜ ਜੱਸੋਵਾਲ ਹਾਥੀ ਤੋਂ ਡੇ 
ਗ ਕੇ ਮਾਰੁਗਾ। ਕੁਲਦੀਪ ਮਾਣਕ ਨੇ ਵੀ ਹਾਮੀ ਭਰੀ। ਪਰ ਨਾਲ ਜੇਬ 'ਚੋਂ ਅਧੀਆ ਕੱਢ 
ਕੇ ਕਹਿਣ ਲੱਗਾ ਕਿ ਚੱਲ ਜੋ ਹੋਊ ਸੋ ਹੋਊ, ਲੈ ਚਿਤ ਕਰਾਰਾ ਜਾ ਤਾਂ ਕਰ ਲਈਏ। 

ਜਦੋਂ ਤੱਕ ਉਹ ਜਲੂਸ ਦੀ ਸ਼ਕਲ ਵਿਚ ਸਮਾਗਮ ਦੇ ਸਥਾਨ 'ਤੇ ਪੁੱਜੇ ਤਾਂ ਦੋਨੋਂ 
ਹਵਾ ਪਿਆਜ਼ੀ ਹੋ ਚੱਕੇ ਸਨ। ਜੱਸੋਵਾਲ ਥੱਲਿਉਂ ਰੌਲਾ ਪਾਈ ਜਾਵੇ ਕਿ ਹੁਣ ਹਾਥੀ ਤੋਂ 
ਉਤਰੋ ਤੇ ਉਹ ਕਹੀ ਜਾਣ ਬਾਈ ਜੱਟ ਤਾਂ ਸੁਹਾਗੇ 'ਤੇ ਚੜ੍ਹਿਆ ਮਾਣ ਨੀਂ ਹੋਦਾ। ਅਸੀਂ 
ਤਾਂ ਬਾਈ ਹਾਥੀ `ਤੇ ਬੇਠੇ ਹਾਂ। ਤੂੰ ਹੋਰ ਕੀ ਸਨਮਾਨ ਕਰੇਂਗਾ। ਇਨ੍ਹਾਂ ਦੋਨਾਂ ਦੀ ਹੀ ਦੂਜੀ 
ਗੱਲ ਇਹ ਹੈ ਕਿ ਇਕ ਵਾਰ ਇਹ ਜਹਾਜ਼ ਦਾ ਵੀ ਝੂਟਾ ਲੈ ਆਏ। ਪਰ ਸਾਰੇ ਰਾਹ ਪਹਿਲੀ 
ਵਾਰ ਜਹਾਜ਼ ਚੜ੍ਹੇ ਹੋਣ ਕਰਕੇ ਡਰਦਿਆਂ ਨੇ ਇੰਨੀ ਕੁ ਦਾਰ ਛਕ ਲਈ ਕਿ ਏਅਰ ਹੋਸਟਸ 
ਨੂੰ ਕਹਿੰਦੇ ਜਾਣ ਬਈ ਜਦੋਂ ਸਾਡਾ ਅੱਡਾ ਆ ਗਿਆ ਤਾਂ ਸਾਨੂੰ ਉਤਾਰ ਦੇਣਾ। 

ਫਿਰ ਗੌਰਤਲਬ ਹੈ ਕਿ ਇਸ ਛੋਟੀ ਜਿਹੀ ਪਰ ਅਰਥ ਭਰਪੂਰ ਸੱਥ ਵਿਚ ਅਫ਼ਸਰ 
ਸਮਾਜ ਨੂੰ ਵੀ ਨਹੀਂ ਬਖਸ਼ਿਆ ਜਾਂਦਾ, ਸਗੋਂ ਅਕਸਰ ਹੀ ਅਫ਼ਸਰਾਂ ਦੀ ਚੌਗੀ-ਮੋਦੀ 
ਕਾਰਗੁਜ਼ਾਰੀ ਬਾਰੇ ਚੈਝ-ਚਰਚਾ ਇਥੇ ਚਲਦੀ ਹੀ ਰਹਿੰਦੀ ਹੈ। 
ਭਰਪੂਰ ਤਫਸਰਾ ਹੁੰਦਾ ਰਹਿੰਦਾ ਹੈ। ਇਥੇ ਵਾਲੀਬਾਲ ਵਾਂਰੂੀ ਜੇ ਤੇਜ ਪ੍ਰਤਾਪ ਇਕ ਗੱਲ 
ਨੂੰ ਚੁੱਕਦਾ ਹੈ ਤਾਂ ਗੁਰਭਜਨ ਗਿੱਲ ਜਾਂ ਕੋਈ ਹੋਰ ਬਾਈ ਉਛਾਲੀ ਗਈ ਗੱਲ ਦੀ ਤਹਿ 
ਬਿਠਾ ਦਿੰਦਾ ਹੈ। ਇਥੇ ਅਫ਼ਸਰਾਂ ਵਿਚ ਕਿਸੇ ਵਿਸ਼ੇ ਸਬੋਧੀ ਆਪਣੀ ਬੇਸਮਝੀ ਤੇ 
ਅਗਿਆਨਤਾ ਦੇ ਅਹਿਸਾਸ ਦੇ ਬਾਵਜੂਦ ਵੀ ਜੋ 'ਮੈਂ ਨਾ ਮਾਨੂੰ” ਜਿਹੀ ਪ੍ਰਵਿਰਤੀ ਹੁੰਦੀ 
ਹੈ, ਉਸ ਸਬੈਧੀ ਬੜੀ ਖੁਲ੍ਹੀ 'ਚੁੰਝ-ਚਰਚਾ” ਚਲਦੀ ਹੈ। ਇਸ ਪ੍ਰਥਾਇ ਅਫ਼ਸਰਾਂ ਬਾਰੇ 
ਅਵਾਮ ਦੀ ਆਮ ਹੀ ਰਾਏ ਹੈ ਕਿ ਇਹ ਰੁਤਬੇ ਤੇ ਤਾਕਤ ਦਾ ਅਨੰਦ ਮਾਣਦੇ-ਮਾਣਦੇ, 
ਅਕਸਰ ਹੀ ਵਿਦਵਤਾ ਤੇ ਸਿਆਣਪ ਦੇ ਦਾਇਰੇ ਤੋਂ ਬਾਹਰ ਨਿਕਲ ਜਾਂਦੇ ਹਨ। ਫਿਰ 
ਇਹ ਆਖਿਰ ਨੂੰ ਅਕਲਮੰਦੀ ਤੋਂ ਪਰ੍ਹੇ ਹਟਦੇ-ਹਟਦੇ 'ਮੈਂ ਨਾ ਮਾਨੂੰ” ਜਿਹੀ ਹਉਮੈ-ਹੈਂਕੜ 
ਤੇ ਬੇਸਮਝੀ ਦੇ ਘਰ ਆ ਵੜਦੇ ਹਨ। 

ਇਸ ਸਬੈਧ ਵਿਚ ਅਜਿਹੀਆਂ ਸੱਥਾਂ ਤੇ ਪਰ੍ਹਿਆਂ ਵਿਚ “ਜਨਾਬ” ਜਿਹੇ ਲਕਬ ਤੇ 


199/ ਹਸਦਿਆਂ ਦੇ ਘਰ ਵਸਦੇ 


ਸ਼ਬਦਾਂ ਦੇ ਹਿਜਿਆਂ ਦੀ ਲੋਕਾਂ ਵਲੋਂ ਤਰ੍ਹਾਂ-ਤਰ੍ਹਾਂ ਦੀ ਤਰਜਮਾਨੀ ਇਜਾਦ ਕੀਤੀ ਜਾਂਦੀ 
ਹੈ। ਇਉਂ ਇਥੇ ਜੱਜੇ ਤੋਂ ਜਾਹਿਲ ਨੰਨੇ ਤੋਂ ਨਲਾਇਕ, ਕੌਨਾ-ਮੁਕਤੇ ਤੋਂ ਅਨਪੜ੍ਹ ਤੇ ਬੱਥੇ 
ਤੋਂ ਬੇਵਕੂਫ਼ ਜਿਹੇ ਨਵੇਂ-ਨਵੇਂ ਅਰਥ ਰੋਸ਼ਨੀ ਵਿਚ ਆਉਂਦੇ ਹਨ। ਫਿਰ ਇਥੇ ਅਫ਼ਸਰਾਂ 
ਦੀਆਂ ਵਿਅਕਤੀਗਤ ਕੁਸੈਗਤੀਆਂ ਤੇ ਵਿਸੈਗਤੀਆਂ 'ਤੇ ਫਬਤੀਆਂ ਕਸੀਆਂ ਜਾਂਦੀਆਂ 
ਹਨ। ਇਉਂ ਰਤਬੇ ਦੀਆਂ ਜੁਰਾਬਾਂ ਪਾਈ ਬੇਠੇ ਜਨਾਬਾਂ ਦੀਆਂ ਗਲਤ ਕਾਰਵਾਈਆਂ ਤੇ 
ਕਾਰਗੁਜ਼ਾਰੀਆਂ 'ਤੇ ਪੁਰਾ ਤਵਾ ਲਗਦਾ ਹੈ ਅਤੇ ਉਨ੍ਹਾਂ ਦੀ ਅਫ਼ਸਰੀ ਟੌਹਰ ਦੀਆਂ 
ਜੁਰਾਬਾਂ ਲਾਹੀਆਂ ਜਾਂਦੀਆਂ ਹਨ। 

ਇਸ ਪ੍ਰਥਾਇ ਇਥੇ ਇਕ ਵਾਰੀ ਗੱਲ ਹੋਈ ਕਿ ਕਿਸੇ ਅਫ਼ਸਰ ਦੀ ਡੀ.ਸੀ. ਨੇ 
ਝਾੜ-ਝੰਭ ਇੰਨੀ ਕੀਤੀ ਕਿ ਗੁੱਸੇ ਵਿਚ ਡੀ.ਸੀ. ਦਾ ਹੱਥ ਉਸ ਦੀ ਪਗੜੀ ਨੂੰ ਵੱਜ 
ਗਿਆ। ਇਸ ਲਾਹ-ਪਾਹ ਵਿਚ ਜਦੋਂ ਪਗੜੀ ਲੱਥ ਗਈ ਤਾਂ ਉਹ ਅਫ਼ਸਰ ਭੱਜ ਕੇ 
ਬਾਹਰ ਆ ਗਿਆ। ਚਪੜਾਸੀ ਨੇ ਪੁੱਛਿਆ ਕਿ ਸਾਹਿਬ ਕੀ ਗੱਲ ਹੋ ਗਈ ਹੈ ਤਾਂ ਅਗੋਂ 
ਅਫ਼ਸਰ ਕਹਿਣ ਲੱਗਾ ਕਿ ਵੀਰ ਗੱਲ ਤਾਂ ਕੋਈ ਨਹੀਂ ਹੋਈ। ਬਸ ਡੀ.ਸੀ. ਸਾਹਿਬ 
ਜ਼ਿੱਦ ਕਰੀ ਜਾਂਦੇ ਸੀ ਕਿ ਆਪਾਂ ਪੱਗ-ਵੱਟ ਭਰਾ ਬਣ ਜਾਈਏ। ਲੈ ਭਰਾਵਾ ਹੁਣ ਤੂੰ ਹੀ 
ਦੱਸ ਵੱਡਿਆਂ ਨਾਲ ਕਾਹਦੀ ਦੋਸਤੀ ਹੁੰਦੀ ਹੈ। ਇਸ ਲਈ ਮੈਂ ਤਾਂ ਆਪਣੀ ਪੱਗ ਬਚਾ 
ਕੇ ਆ ਗਿਆ ਹਾਂ। ਇਉਂ ਜਿਹੇ ਦੇ ਅਫ਼ਸਰਾਂ ਤੇ ਦਫ਼ਤਰਾਂ ਸਬੰਧੀ ਹਾਸੇ-ਮਖੰਲ ਪਿੰਡਾਂ 
ਦੀਆਂ ਸੱਥਾਂ ਤੋਂ ਲੈ ਕੇ ਕਿਤੇ ਨਾ ਕਿਤੇ ਛੋਟੀਆਂ-ਵੱਡੀਆਂ ਮਹਿਫਲਾਂ-ਮਜਲਸਾਂ ਵਿਚ 
ਚੱਲਦੇ ਰਹਿੰਦੇ ਹਨ। 

ਗੱਲ ਕੀ ! ਇਸ 7 ੩7 ਸੱਥ ਦੇ ਸਾਥੀ ਗੱਲ ਨੂੰ ਭੁੰਜੇ ਨਹੀਂ ਡਿੱਗਣ ਦਿੰਦੇ ਤੇ ਇਉਂ 
ਇਥੇ ਹਾਸਰਸ ਦੀ 'ਬਿਨ-ਬਾਦਲ” ਹੀ ਬਰਸਾਤ ਹੁੰਦੀ ਰਹਿੰਦੀ ਹੈ। ਇਉਂ ਇਥੇ ਬੁੱਧੀਜੀਵੀਆਂ 
ਵਲੋਂ ਸਰਕਾਰ ਤੇ ਅਫ਼ਸਰਸ਼ਾਹੀ 'ਤੇ ਲੋੜੀਂਦੀ ਸਕਾਰਾਤਮਿਕ ਅਲੋਚਨਾ ਦੀ ਝੜੀ ਲੱਗੀ 
ਹੀ ਰਹਿੰਦੀ ਹੈ, ਜਿਸ ਤੋਂ ਆਮ ਲੋਕਾਂ ਤੇ ਖਾਸ ਕਰਕੇ ਅਫ਼ਸਰਾਂ ਨੂੰ ਖੁਦ ਬਹੁਤ ਕੁਝ ਸਿੱਖਣ 
ਨੂੰ ਮਿਲਦਾ ਹੈ। 

ਇਕ ਵਾਰ ਇਸ ਸੱਥ ਵਿਚ ਇਕ ਗੱਲ ਚਲੀ ਕਿ ਸਾਡੀ ਅਫ਼ਸਰਸ਼ਾਹੀ ਆਪਣੀ 
ਵਿਚ ਬੇਮਤਲਬ ਦੀ ਹਉਮੈ ਆ ਜਾਂਦੀ ਹੈ, ਜਿਸ ਕਰਕੇ ਉਹ ਕੋਈ ਚੰਗੀ ਗੱਲ ਜਾਂ ਸੁਝਾਅ 
ਵੀ ਸੁਣਨ ਦੇ ਆਦੀ ਨਹੀਂ ਰਹਿ ਜਾਂਦੇ। ਸਗੋਂ ਸਰਵਿਸ ਦੇ ਵਿਚ ਆਉਣ ਤੋਂ ਬਾਅਦ ਤਾਂ 
ਇਹ ਲੋਕ ਆਪਣੇ ਲੋਕਾਂ ਤੇ ਉਨ੍ਹਾਂ ਦੀਆਂ ਸਮਸਿਆਵਾਂ ਸਬੈਧੀ ਧਰਾਤਲੀ ਜਾਣਕਾਰੀ ਤੋਂ 
ਇਸ ਲਈ ਮਹਿਰਮ ਰਹਿੰਦੇ ਹਨ ਕਿਉਂਕਿ ਇਹ ਕਿਸੇ ਦੀ ਗੱਲ ਸੁਣਨੀ ਪਸੈਦ ਨਹੀਂ ਕਰਦੇ 
| ਅਕਸਰ ਹੀ ਅਫ਼ਸਰ ਲੋਕ ਸਮਝਦੇ ਹਨ ਕਿ ਉਹ ਬੜੇ ਵੱਡੇ ਗਿਆਨਵਾਨ ਹਨ ਤੇ ਉਨ੍ਹਾਂ 
ਨੂੰ ਕਿਸੇ ਹੋਰ ਗਿਆਨ ਦੀ ਲੌੜ ਹੀ ਨਹੀਂ ਹੈ। 

ਇਸ ਸਬੋਧ ਵਿਚ ਕੁਲ ਮਿਲਾ ਕੇ ਅਫ਼ਸਰਾਂ ਦਾ ਨਜ਼ਰੀਆ ਫਾਰਸੀ ਦੀ ਇਕ ਫਬਤੀ 
'ਜ਼ਮੀਂ-ਜ਼ੌਬਦ, ਨਾ ਜ਼ੰਬਦ ਗੁਲ ਮੁਹੰਮਦ” ਅਨੁਸਾਰ ਹੋ ਜਾਂਦਾ ਹੈ। ਇਸ ਸਬੈਧ ਵਿਚ 

200/ ਹਸਦਿਆਂ ਦੇ ਘਰ ਵਸਦੇ 


ਗੌਰਤਲਬ ਹੈ ਕਿ ਗੁਲ ਮੁਹੰਮਦ ਨਾਂ ਦਾ ਇਕ ਪਠਾਣ ਸੀ, ਜੋ ਕਿ ਮੇਨਦਾ ਹੀ ਨਹੀਂ ਸੀ ਕਿ 
ਧਰਤੀ ਹਿਲਦੀ ਹੈ। ਬਹਿਰਹਾਲ, ਉਸ ਨੂੰ ਜਦੋਂ ਬੜੀ ਮੁਸ਼ਕਿਲ ਨਾਲ ਮਨਾਇਆ ਗਿਆ 
ਕਿ ਵਾਕਿਆ ਹੀ ਧਰਤੀ ਹਿਲਦੀ ਹੈ ਤਾਂ ਉਹ ਫਿਰ ਵੀ ਆਪਣੀ ਗੱਲ ਤੋਂ ਭੌਵਿਆਂ ਨਹੀਂ 
ਅਤੇ ਕਹਿਣ ਲਗਾ ਕਿ ਚਲੋ ਮੈਨਿਆ ਕਿ ਧਰਤੀ ਹਿਲਦੀ ਹੈ, ਪਰ ਗੁਲ ਮੁਹੰਮਦ 
ਬਿਲਕੁਲ ਨਹੀਂ ਹਿਲਦਾ। 

ਇਸ ਤਰ੍ਹਾਂ ਗੁਲ ਮੁਹੈਮਦ ਵਾਂਰ੍ਹ ਕਈ ਹੈਂਕੜੀ ਤੇ ਹਿੰਡਬਾਜ਼ ਬੰਦੇ ਤਾਂ ਆਪਣੇ 
ਅੜੀਅਲ ਤੇ ਜ਼ਿੱਦੀ ਸੁਭਾਅ ਦੇ ਕਾਰਨ ਆਪਣੇ ਘਰ-ਪਰਿਵਾਰਾਂ ਦਾ ਸੁਖ-ਚੈਨ ਵੀ 
ਤਹਿਸ-ਨਹਿਸ ਕਰ ਦਿੰਦੇ ਹਨ। ਸਾਡੇ ਸਮਾਜ ਵਿਚ ਆਮ ਵੇਖਣ ਵਿਚ ਆਉਂਦਾ ਹੈ ਕਿ 
ਕੁਝ ਅਜਿਹੇ ਅੜੀਅਲ ਸੁਭਾਅ ਦੇ ਬੈਦੇ ਵੀ ਹੁੰਦੇ ਹਨ ਕਿ ਜਿਹੜੇ ਅੰਥਰੇ-ਖਚਰ ਵਾਂਗੂੰ 
ਪਿਛਲਖੁਰੀ ਹੀ ਚਲਦੇ ਹਨ। ਇਨ੍ਹਾਂ ਬਾਰੇ ਕਵੀ ਚਰਨ ਸਿੰਘ ਸ਼ਹੀਦ ਨੇ “ਬਾਬਾ ਆਖੇ 
ਖੱਚਰ ਬਣ ਜਾ; ਜਿਥੇ ਜੀਅ ਚਾਹੇ, ਉਥੇ ਹੀ ਜਾ ਅੜ੍ਹ` ਜਿਹਾ ਲੋਕ ਸੂਤਰ ਲਿਖਿਆ ਹੈ। 
ਅਜਿਹੇ ਪੁੱਠੀ ਸੋਚ ਤੇ ਪੁੱਠੀ ਮੱਤ ਵਾਲੇ ਬੰਦਿਆਂ ਬਾਰੇ ਮਸ਼ਹੂਰ ਹੈ ਕਿ ਜੇ ਇਨ੍ਹਾਂ ਨੂੰ ਕੋਈ 
ਸਿੱਧੀ ਗੱਲ ਮਨਾਉਣੀ ਹੋਵੇ ਤਾਂ ਇਨ੍ਹਾਂ ਨੂੰ ਉਲਟੀ ਦਲੀਲ ਦਿਉ। ਫਿਰ ਇਹ ਹਸਬ- 
ਮਾਮੂਲ ਆਪਣੀ ਟੇਢੀ-ਵਿੰਗੀ ਜਿਹੀ ਹਸਬ-ਮਨਸ਼ਾ ਅਨੁਸਾਰ ਆਪਣੇ-ਆਪ ਹੀ ਸਿਧੇ 
ਰਾਹ ਤੁਰ ਪੈਣਗੇ। 

ਇਸ ਪ੍ਥਾਇ ਪੱਡੂ ਸਮਾਜ ਅਜਿਹੇ ਬੁਰਿਆਰ ਭਾਵ ਬੁਰੇ ਸੁਭਾਅ ਵਾਲੇ ਬੈਦਿਆਂ ਦੇ 
ਅੜੀਅਲਪਣ ਤੇ ਪੁੱਠੇ-ਵਿਹਾਰਾਂ ਦੀ ਤਸ਼ਬੀਹ ਗਧੇ ਨਾਲ ਦਿੰਦਾ ਹੈ ਕਿ ਜੇ ਗਧੇ ਨੂੰ ਖੂਹ 
ਵਿਚ ਸੁਟਣਾ ਹੋਵੇ ਤਾਂ ਉਸ ਦੀ ਪਿੱਠ ਖੂਹ ਵਲ ਕਰਕੇ ਉਸ ਨੂੰ ਅਗੇ ਨੂੰ ਖਿਚੋ ਤਾਂ ਉਹ 
ਆਪਣੀ ਅੜੀ ਪੁਗਾਉਣ ਵਾਸਤੇ ਆਪਣੇ-ਆਪ ਹੀ ਪੁੱਠੇ-ਪੇਰੀਂ ਖੂਹ ਵਿਚ ਜਾ ਡਿੱਗੇ 
ਗਾ। ਇਸ ਪ੍ਰਸੈਗ ਵਿਚ ਫਿਰ ਖਾਸ ਕਰਕੇ ਜ਼ਿੱਦੀ ਲੀਡਰ ਤੇ ਹਿੰਡੀ ਅਫ਼ਸਰ ਕਈ ਵਾਰੀ 
ਮਹਿਜ਼ ਆਪਣੀ ਜ਼ਿਦ ਪੁਗਾਉਣ ਵਾਸਤੇ ਲੋਕ-ਹਿਤਾਂ ਨੂੰ ਵੀ ਸਿਰਫ਼ ਆਪਣਾ ਝੱਸ ਪੁਰਾ 
ਕਰਨ ਲਈ ਮਹਾਂਭਾਰਤ ਦੇ ਮਹਾਂਰਥੀਆਂ ਵਾਂਰੂ ਜੂਏ ਦੇ ਦਾਅ 'ਤੇ ਲਾ ਦਿੰਦੇ ਹਨ। 

ਇਸ ਤਰ੍ਹਾਂ ਸਾਡੇ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਆਗੂਆਂ ਤੇ ਪ੍ਰਸ਼ਾਸਨਿਕ 
ਅਧਿਕਾਰੀਆਂ ਵਿਚ ਕਿਸੇ ਵੀ ਕੰਮੀ ਹਿਤ ਜਾਂ ਲੋਕ ਕਲਿਆਣ ਦੇ ਵਿਸ਼ੇ 'ਤੇ ਗਿਆਨ ਦੀ 
ਘਾਟ ਤੇ ਖਾਸ ਕਰਕੇ ਉਨ੍ਹਾਂ ਵਿਚ ਲੋਕ ਹਿਤਾਂ ਸਬੈਧੀ ਸਹੀ ਕੌਮ ਕਰਨ ਦੀ ਇੱਛਾ ਸ਼ਕਤੀ 
ਦੀ ਕਮੀ ਸਚਮੁਚ ਹੀ ਘਾਤਿਕ ਸਾਬਤ ਹੁੰਦੀ ਹੈ। ਇਹ ਹੀ ਨਹੀਂ, ਸਗੋਂ ਅਜਿਹੇ ਆਕੜਖੇਰੇ 
ਬਦੇ ਆਖਿਰ ਨੂੰ ਖੁਦ ਵੀ ਸਮਾਜ ਦਾ ਔਗ ਹੋਣ ਕਰਕੇ ਆਪਣੀਆਂ ਕੀਤੀਆਂ ਆਪ ਹੀ 
ਭੁਗਤਦੇ ਹਨ। ਅਤਿਤਾ ਇਨ੍ਹਾਂ ਭਦਰਕਾਰੀਆਂ ਦਾ ਹਾਲ ਉਸ ਚੋਰ ਵਰਗਾ ਹੁੰਦਾ ਹੈ ਕਿ ਜੋ 
“ਸੰ ਗੈਢੇ ਵੀ ਖਾ ਗਿਆ ਤੇ ਸੌ ਛਿੱਤਰ ਵੀ ਖਾ ਗਿਆ ਸੀ। 

ਖੈਰ! ਰਾਜਨੀਤਿਕ ਤੇ ਪ੍ਰਸ਼ਾਸਨਿਕ ਗਲਿਆਰਿਆਂ ਵਿਚ ਕਿਸੇ ਵਿਸ਼ੇ ਜਾਂ ਭਾਸ਼ਾ ਦੇ 


201/ ਹਸਦਿਆਂ ਦੇ ਘਰ ਵਸਦੇ 


ਅਲਪ-ਗਿਆਨ ਸਬੈਧੀ ਕੋਈ ਨਾ ਕੋਈ ਹਾਸੋਹੀਣੀ ਪਰਸਥਿਤੀ ਬਣਦੀ ਰਹਿੰਦੀ ਹੈ। ਮਨਿਆ 
ਕਿ ਕੋਈ ਵੀ ਬੰਦਾ ਪੂਰਨ ਤੰਰ 'ਤੇ ਗਿਆਨੀ-ਧਿਆਨੀ ਜਾਂ ਸਰਬ-ਸਮਰਥ ਨਹੀਂ ਹੋ 
ਸਕਦਾ, ਪਰ ਮੁਸ਼ਕਿਲ ਉਦੋਂ ਬਣਦੀ ਹੈ ਕਿ ਜਦੋਂ ਕੋਈ ਆਦਮੀ ਗਿਆਨ ਦੀ ਖਿੜਕੀ ਬੈਦ 
ਕਰਕੇ ਅਕਲ ਨੂੰ ਜਿੰਦਾ ਮਾਰ ਲੈਂਦਾ ਹੈ। ਇਸ ਤਰ੍ਹਾਂ ਕਿਸੇ ਆਦਮੀ ਨੂੰ ਬੇਸ਼ੱਕ ਵਿਦਿਅਕ 
ਗਿਆਨ ਤਾਂ ਹੁੰਦਾ ਹੈ, ਪਰ ਉਹ ਸਿਆਣਪ ਨੂੰ ਆਪਣੀ ਚੌਖਟ 'ਤੇ ਨਹੀਂ ਚੜ੍ਹਨ ਦਿੰਦਾ। 
ਕਿਸੇ ਭਾਸ਼ਾ ਗਿਆਨ ਦੇ ਇਸ ਸਬੰਧ ਵਿਚ ਮੇਰੀ ਸਰਵਿਸ ਦੇ ਸ਼ੁਰੂਆਤੀ ਸਾਲਾਂ ਦੀ ਗੱਲ 
ਹੈ ਕਿ ਫਰੀਦਕੋਟ ਵਿਖੇ ਇਕ ਮੁਸ਼ਾਹਿਰਾ ਕਰਵਾਇਆ ਗਿਆ। 

ਸਾਡੇ ਡੀ.ਸੀ. ਸਾਹਿਬ ਦੇ ਇਕ ਸ਼ਾਇਰ ਮਿੱਤਰ ਵੀ ਉਸ ਮੁਸ਼ਾਹਿਰੇ ਵਿਚ ਚਲਦੇ- 
ਚਲਾਉਂਦੇ ਪਹੁੰਚ ਗਏ। ਇਸ ਲਈ ਉਨ੍ਹਾਂ ਨੂੰ ਵੀ ਗੁਜ਼ਾਰਿਸ਼ ਕੀਤੀ ਗਈ ਕਿ ਉਹ ਵੀ 
ਆਪਣਾ ਕੋਈ ਕਲਾਮ ਪੇਸ਼ ਕਰਨ। ਅੱਗੋਂ ਸ਼ਾਇਰ ਸਾਹਿਬ ਭਾਰਾਂ ਜਿਹੇ 'ਤੇ ਪੈਂਦੇ ਹੋਏ 
ਕਹਿਣ ਲੱਗੇ ਕਿ ਮੈਨੂੰ ਤਾਂ ਇਥੇ ਆ ਕੇ ਮੁਸ਼ਾਹਿਰੇ ਦਾ ਪਤਾ ਲੱਗਾ ਹੈ; ਨਹੀਂ ਤਾਂ, ਮੈਂ 
ਆਪਣਾ “ਦੀਵਾਨ” ਨਾਲ ਲਈ ਆਉਂਦਾ। 

ਸ਼ਾਇਰ ਸਾਹਿਬ ਦਾ ਇਹ ਜੁਆਬ ਸੁਣ ਕੇ ਮੈਨੂੰ ਝੱਟ ਖਿਆਲ ਆਇਆ ਕਿ ਬੈਠਣ- 
ਸੌਣ ਵਾਲਾ “ਤਖਤਪੇਸ਼ ਨੁੰਮਾਂ ਦਿਵਾਨ” ਤਾਂ ਡੀ.ਸੀ. ਸਾਹਿਬ ਦੇ ਰਿਟਾਇਰੋਗ ਰੁਮ ਵਿਚ 
ਪਿਆ ਹੈ। ਮੈਂ ਤੇ ਮੇਰੇ ਬੈਚਮੇਟ ਸੁਰਜੀਤ ਸਿੰਘ ਰਾਜਪੁਤ ਨੇ ਇਹ ਗੱਲ ਜਦੋਂ ਐੱਸ.ਡੀ.ਐੱਮ. 
ਸੀ ਕਾਲੀਆ ਨਾਲ ਸਾਂਝੀ ਕੀਤੀ ਤਾਂ ਉਹ ਹਸ ਪਏ। ਖੇਰ ! ਪਜ-ਚਾਰ ਮਿੰਟ ਬਾਅਦ ਸਾਨੂੰ 
ਦੋਨਾਂ ਨੂੰ ਸਮਝ ਆਈ ਕਿ ਉਰਦੂ ਜ਼ੁਬਾਨ ਵਿਚ ਸ਼ਾਇਰੀ ਦੀ ਕਿਤਾਬ ਨੂੰ ਵੀ ਦੀਵਾਨ 
ਕਹਿੰਦੇ ਹਨ। 

ਖੈਰ! ਇਸ ਘਟਨਾ ਤੋਂ ਯਾਦ ਆਇਆ ਕਿ ਜਦੋਂ ਮੈਂ ਤੇ ਰਾਜਪੁਤ ਫ਼ਰੀਦਕੋਟ ਇਕੱਠੇ 
ਹੀ ਤਾਇਨਾਤ ਸੀ ਤਾਂ ਸਾਡੇ ਇਕ ਨਵੇਂ ਡੀ.ਸੀ. ਆਏ। ਪਹਿਲੇ ਦਿਨ ਹੀ ਜਦੋਂ ਉਹ 
ਆਪਣੀ ਘੰਮਣ ਵਾਲੀ ਦਫ਼ਤਰੀ ਕੁਰਸੀ 'ਤੇ ਬੈਠੇ ਤਾਂ ਉਹ ਚੀਂ-ਚਰਾਂ ਕਰਨ ਲੱਗੀ। 
ਡੀ.ਸੀ. ਸਾਹਿਬ ਗੁੱਸੇ ਜਿਹੇ ਵਿਚ ਬੋਲੇ ਕਿ ਤੁਸੀਂ ਕੀ ਦਫ਼ਤਰ ਦੇ ਰੱਖ-ਰਖਾਵ ਦਾ ਖਿਆਲ 
ਵੀ ਨਹੀਂ ਰੱਖ ਸਕਦੇ। ਬਹਿਰਹਾਲ, ਅਸੀਂ ਕੁਰਸੀ ਠੀਕ ਕਰਾਉਣੀ ਭੇਜ ਦਿੱਤੀ। ਉਪਰਤ 
ਇਕ ਦਿਨ ਤਾਂ ਕੁਰਸੀ ਠੀਕ ਰਹੀ, ਪਰ ਦੁਜੇ ਦਿਨ ਬੈਰਿੰਗ ਫਿਰ ਅਵਾਜ਼ ਕਰਨ ਲੱਗੇ ਤੇ 
ਸਾਨੂੰ ਫਿਰ ਝਿੜਕਾਂ ਪੈ ਗਈਆਂ। 

ਖੇਰ! ਮੈਂ ਡੀ.ਸੀ. ਸਾਹਿਬ ਵਾਲੀ ਕੁਰਸੀ ਆਪਣੀ ਕੁਰਸੀ ਨਾਲ ਬਦਲ ਲਈ ਕਿਉਂਕਿ 
ਮੈਂ ਅਨੁਭਵ ਕਰ ਲਿਆ ਸੀ ਕਿ ਜਦੋਂ ਕੋਈ ਵੀ ਡੀ.ਸੀ. ਸਾਹਿਬ ਨਵੇਂ-ਨਵੇਂ ਆਉਂਦੇ ਹਨ 
ਤਾਂ ਉਹ ਮੀਨ-ਮੇਖ ਮਾਰਦੇ ਹਨ। ਬਾਅਦ ਵਿਚ ਉਹ ਜਦੋਂ ਆਪਣੇ ਦਫ਼ਤਰੀ ਕੌਮ-ਕਾਜ 
ਵਿਚ ਮਸਰੁਫ਼ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੁਰਸੀ ਦੀ ਚੀਂ-ਚਰਾਂ ਤਾਂ ਕੀ; ਸਗੋਂ ਬੰਦਿਆਂ ਦੀ 
ਹਾਲ-ਪਾਰ੍ਹਿਆ ਵੀ ਨਹੀਂ ਸੁਣਦੀ। ਬਹਿਰਹਾਲ, ਮੇਰੀ ਸਕੀਮ ਬੜੀ ਕਾਰਗਾਰ ਰਹੀ ਕਿਉਂਕਿ 


202/ ਹਸਦਿਆਂ ਦੇ ਘਰ ਵਸਦੇ 


ਉਸ ਤੋਂ ਬਾਅਦ ਡੀ.ਸੀ. ਸਾਹਿਬ ਨੇ ਕਦੇ ਵੀ ਇਹ ਧਿਆਨ ਹੀ ਨਹੀਂ ਕੀਤਾ ਕਿ ਉਨ੍ਹਾਂ ਦੀ 
ਕੁਰਸੀ ਹੀ ਬਦਲ ਦਿੱਤੀ ਗਈ ਹੈ। 

ਇਸ ਚਲ ਰਹੇ ਪ੍ਰਸੈਗ ਵਿਚ ਬੁੱਧੀਜੀਵੀਆਂ ਦੀ ਇਸ ਸੱਥ ਵਿਚ ਇਕ ਵਾਰ ਜ਼ਿਕਰ 
ਹੋਇਆ ਕਿ ਸਾਡੀ ਅਫ਼ਸਰਸ਼ਾਹੀ ਕੁਝ ਨਵਾਂ ਸਿੱਖਣ ਦੀ ਇੱਛਾ ਸ਼ਕਤੀ ਹੀ ਨਹੀਂ ਰੱਖਦੀ 
ਤੇ ਨਾ ਹੀ ਸਮੇਂ ਦੀ ਮਗ ਮੁਤਾਬਿਕ ਆਪਣੇ ਤੌਰ ਤਰੀਕਿਆਂ ਨੂੰ ਬਦਲਣਾ ਚਾਹੁੰਦੀ ਹੈ। 
ਦਾ ਜ਼ਿਕਰ ਹੋਇਆ ਹੈ ਕਿ ਉਹ ਬੇਸ਼ੱਕ ਅਨਪੜ੍ਹ ਸੀ, ਪਰ ਉਹ ਬੜਾ ਸੁਝਵਾਨ ਤੇ 
ਜਗਿਆਸੁ ਸੀ। ਉਸ ਨੇ ਆਪਣੀ ਫੌਜ ਵਿਚ ਇਟਲੀ ਤੇ ਫਰਾਂਸ ਅਫ਼ਸਰ ਭਰਤੀ ਕੀਤੇ 
ਸਨ, ਜੋ ਕਿ ਫਰਾਂਸ ਦੇ ਬਾਦਸ਼ਾਹ ਨੈੰਪੋਲੀਅਨ ਬੋਨਾਪਾਰਟ ਦੀ ਵਾਟਰਲੂ ਦੀ ਲੜਾਈ 
ਵਿਚ ਹਾਰ ਤੋਂ ਬਾਅਦ ਰਣਜੀਤ ਸਿੰਘ ਦਾ ਖੁਦਮੁਖਤਿਆਰੀ ਰਾਜ ਹੋਣ ਕਰਕੇ ਪੇਜਾਬ 
ਵਿਚ ਆਏ ਸਨ। ਉਸ ਨੇ ਇਕ ਵਾਰ ਫਰਾਂਸੀਸੀ ਜਰਨੈਲ ਵੈਂਤੁਰਾ ਨੂੰ ਪੁੱਛਿਆ ਕਿ ਐਗਰੇਜ਼ਾਂ 
ਤੇ ਫਰਾਂਸੀਸੀ ਬੰਦਿਆਂ ਵਿਚੋਂ ਸਰੀਰਕ ਤੰਰ 'ਤੇ ਕੰਣ ਜ਼ਿਆਦਾ ਤਕੜਾ ਹੈ। ਜਨਰਲ ਵੈਂਤੁਰਾ 
ਨੇ ਕਿਹਾ ਕਿ ਇਥੇ ਸਰੀਰਕ ਤਾਕਤ ਤੇ ਮਾੜੇ-ਤਕੜੇ ਦੀ ਗੱਲ ਨਹੀਂ ਹੈ, ਸਗੇਂ ਸਿਆਸਤ 
ਵਿਚ ਚੰਗੀ-ਮਾੜੀ ਨੀਤੀ ਦੀ ਹੰਦੀ ਹੈ। 

ਇਸ 'ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਮੈਨੂੰ ਐਗਰੇਜ਼ ਦੀ ਨੀਤੀ ਸਮਝਾਉਂ 
ਤਾਂ ਜਨਰਲ ਵੈਂਤੁਰਾ ਨੇ ਉੱਤਰ ਦਿੱਤਾ ਕਿ ਕਿਸੇ ਦੇਸ਼ ਦੀ ਵੀ ਰਾਜਨੀਤੀ ਸਮਝਣ ਲਈ ਉਸ 
ਦੇਸ਼ ਦੀ ਭਾਸ਼ਾ ਸਮਝਣੀ ਬਹੁਤ ਜ਼ਰੁਰੀ ਹੈ। ਇਸ ਲਈ ਮਹਾਰਾਜਾ ਸਾਹਿਬ ਜਿੰਨੀ ਦੇਰ ਤੁਹਾਨੂੰ 
ਔਗਰੇਜ਼ੀ ਨਹੀਂ ਆਉਂਦੀ; ਉਨੀ ਦੇਰ ਤੁਹਾਨੂੰ ਐਗਰੇਜ਼ ਦੀ ਰਾਜਨੀਤੀ ਸਮਝ ਨਹੀਂ ਆ 
ਸਕਦੀ। ਬਹਿਰਹਾਲ, ਮਹਾਰਾਜਾ ਰਣਜੀਤ ਸਿੰਘ ਨੇ ਉਸ ਦਿਨ ਤੋਂ ਹੀ ਜਨਰਲ ਵੈੱਤੁਰਾ ਤੋਂ 
ਅੰਗਰੇਜ਼ੀ ਸਿੱਖਣ ਦਾ ਮਨ ਬਣਾਇਆ ਤੇ ਇਸ ਲਈ ਸਮਾਂ ਵੀ ਨਿਸ਼ਚਿਤ ਕਰ ਲਿਆ। 

ਬਸ ਜਨਰਲ ਵੈਂਤੁਰਾ ਐਗਰੇਜ਼ੀ ਦਾ ਕਾਇਦਾ ਲੈ ਕੇ ਮਹਾਰਾਜਾ ਸਾਹਿਬ ਕੋਲ ਜਾਣ 
ਲੱਗ ਪਿਆ, ਪਰ ਮੁਸ਼ਕਿਲ ਇਹ ਬਣੀ ਕਿ ਇਸ ਨਿਸ਼ਚਿਤ ਸਮੇਂ ਵਿਚ ਹੀ ਮਹਾਰਾਜਾ 
ਸਾਹਿਬ ਆਪਣੀ ਮਨਪਸੈਦ ਰਕਾਸਾ ਮੋਰਾਂ ਦੇ ਨਾਚ-ਗਾਣੇ ਤੇ ਹੋਰ ਸ਼ਗਲਾਂ ਵਿਚ ਮਸ਼ਗੂਲ 
ਹੁੰਦੇ ਸਨ। ਜਨਰਲ ਵੈੱਤੁਰਾ ਨੇ ਕੁਝ ਸਮੇਂ ਬਾਅਦ ਮਹਿਸੂਸ ਕੀਤਾ ਕਿ ਪਤਾ ਨਹੀਂ 
ਮਹਾਰਾਜਾ ਰਣਜੀਤ ਸਿੰਘ ਨੂੰ ਐਗਰੇਜ਼ੀ ਦਾ ਕੋਈ ਅੱਖਰ ਯਾਦ ਹੋਇਆ ਜਾਂ ਨਹੀਂ, ਪਰ 
ਉਸ ਨੂੰ ਨਾਚ-ਗਾਣੇ ਦੀ ਖਾਸੀ ਸਮਝ ਆਉਣ ਲੱਗ ਪਈ। 

ਇਸ ਤਰ੍ਹਾਂ ਬਸ ਅਖੀਰ ਨੂੰ ਨਤੀਜਾ ਇਹ ਹੀ ਨਿਕਲਦਾ ਹੈ ਕਿ ਜੇ ਜਾਨਣ ਦੀ ਤੀਬਰ 
ਇਛਾ ਸ਼ਕਤੀ ਨਾ ਹੋਵੇ ਤਾਂ ਕੋਈ ਵੀ ਬਦਾ ਕੁਝ ਸਿੱਖਣ ਦੇ ਸਮਰੱਥ ਨਹੀਂ ਰਹਿੰਦਾ। ਅੱਜ 
ਤਕਰੀਬਨ-ਤਕਰੀਬਨ ਸਾਡੀ ਅਜੋਕੀ ਅਫ਼ਸਰਸ਼ਾਹੀ ਦਾ ਵੀ ਇਹ ਹੀ ਹਾਲ ਹੈ। ਹੁਣ 
ਸਿੱਖਣ-ਸਿਖਾਉਣ ਤੇ ਸਣਨ-ਸਣਾਉਣ ਦੇ ਸਬੰਧ ਵਿਚ ਸਾਡਾ ਵੀ ਤਕਰੀਬਨ-ਤਕਰੀਬਨ 


203/ ਹਸਦਿਆਂ ਦੇ ਘਰ ਵਸਦੇ 


ਮਹਾਰਾਜਾ ਰਣਜੀਤ ਸਿੰਘ ਤੇ ਜਨਰਲ ਵੈਂਤੁਰਾ ਵਰਗਾ ਹੀ ਹੋਇਆ ਪਿਆ ਹੈ। ਇਸ ਲਈ 
ਬਸ ਡਰ ਜਿਹਾ ਹੀ ਬਣਿਆ ਰਹਿੰਦਾ ਹੈ ਕਿ ਪਤਾ ਨਹੀਂ ਕਿ ਅਜ ਸਰਕਾਰਾਂ ਤੇ ਅਹੁਦੇਦਾਰ 
ਆਪ ਕੁਝ ਸਿੱਖਣ ਦੀ ਬਜਾਏ ਕਿਤੇ ਸਮਾਜ ਨੂੰ ਹੀ ਆਪਣੀਆਂ ਭੱਦਰਕਾਰੀਆਂ ਤੇ 
ਗਿਰਾਵਟਾਂ ਦੀ ਗਰਦਾਨ ਹੀ ਨਾ ਪੜ੍ਹਾ ਦੇਣ। 

ਸਗੋਂ ਅਧਿਕਾਰੀ ਤੇ ਖਾਸ ਕਰਕੇ ਮੁਕਾਬਲੇ ਦੇ ਇਮਤਿਹਾਨਾਂ ਰਾਹੀਂ ਆਏ ਅਫ਼ਸਰਾਂ ਨੂੰ 
ਅਕਸਰ ਹੀ ਇਹ ਗੁਮਾਨ ਤੇ ਗਰੂਰ ਹੋਦਾ ਹੈ ਕਿ ਉਹ ਸਭ ਕੁਝ ਜਾਣਦੇ ਹਨ ਤੇ ਸਰਬ- 
ਸਮਰਥ ਹਨ। ਇਸ ਲਈ ਆਮ ਜਨਤਾ ਇਨ੍ਹਾਂ ਨੂੰ ਆਪਣੇ ਹਾਸ-ਵਿਅੰਗ ਦੇ ਪ੍ਰਗਟਾਵੇ ਵਜੋਂ 
“ਮਿਸਟਰ ਨੋਅ-ਆਲ” ਭਾਵ ਸਰਬ-ਗਿਆਤਾ ਤੇ ਹਰਫ਼ਨ-ਮੱਲਾ ਕਹਿੰਦੀ ਹੈ। ਇਹ ਠੀਕ ਹੈ 
ਕਿ ਇਹ ਚੋਟੀ ਦੇ ਵਿਦਿਅਕ ਇਮਤਿਹਾਨ ਪਾਸ ਕਰਕੇ ਆਏ ਹੁੰਦੇ ਹਨ। ਇਸ ਲਈ ਇਹ 
ਆਮ ਜਨਤਾ ਨਾਲੋਂ ਸਿਆਣੇ ਹੁੰਦੇ ਹਨ, ਪਰ ਇਹ ਵੀ ਵੇਖਣ ਵਿਚ ਆਇਆ ਹੈ ਕਿ ਜਦੋਂ 
ਇਨ੍ਹਾਂ ਨੂੰ ਕਿਸੇ ਉਚ-ਅਹੁਦੇ ਦਾ ਕੜਾ ਸੁਤ ਆ ਜਾਂਦਾ ਹੈ ਤਾਂ ਇਨ੍ਹਾਂ ਦਾ ਪੜ੍ਹ ਨ-ਪੜਾਉਣ 
ਤੇ ਸਿੱਖਣ-ਸਿਖਾਉਣ ਮੁਕ ਜਾਂਦਾ ਹੈ। ਇਸ ਵਾਸਤੇ ਹੀ ਜਦੋਂ ਕਿਸੇ ਉਚ-ਅਧਿਕਾਰੀ ਨੂੰ 
ਕੋਈ ਜ਼ਮੀਨੀ ਸੱਚਾਈ ਜਾਂ ਕਿਸੇ ਸਿੱਧੀ-ਪਧਰੀ ਸਮੱਸਿਆ ਦੀ ਸਮਝ ਨਹੀਂ ਪੈਂਦੀ ਤਾਂ ਲੋਕ 
ਅਕ ਕੇ ਇਨ੍ਹਾਂ ਜਨਾਬਾਂ ਬਾਰੇ ਕਹਿੰਦੇ ਹਨ ਕਿ ਫਲਾਨੇ ਅਫ਼ਸਰ ਦਾ ਤਾਂ ਦਿਮਾਗ ਸੀਲ-ਬੈਦ 
ਹੈ। ਇਸ ਵਾਸਤੇ ਉਸ ਦੀ ਸਮਝ ਵਿਚ ਕੋਈ ਗੱਲ ਵੜਦੀ ਹੀ ਨਹੀਂ। 
ਗਲਤੀਆਂ ਦਾ ਪਤਾ ਤਾਂ ਹੁੰਦਾ ਹੈ, ਪਰ ਉਨ੍ਹਾਂ ਨੂੰ 'ਰਾਣੀਏ ਅੱਗਾ ਢਕ” ਕਹਿਣ ਵਾਲਾ 
ਕੌਈ ਨਹੀਂ ਹੁੰਦਾ। ਇਸ ਲਈ ਅਫ਼ਸਰੀ ਜਮਾਤ ਗਾਲਿਬ ਵਾਂਰਹੀ ਇਹ ਤਾਂ ਖੁਬ ਸਮਝਦੀ ਹੈ 
ਕਿ “ਕਰਜ਼ ਕੀ ਪੀਤੇ ਥੇ ਮੈਯ ਲੇਕਿਨ ਸਮਝਤੇ ਥੇ, ਕਿ ਹਾਂ ਰੋਗ ਲਾਏਗੀ ਹਮਾਰੀ ਫਾਕਾ 
ਮਸਤੀ ਏਕ ਦਿਨ”; ਪਰ ਇਹ ਲੋਕ ਆਪਣੀਆਂ ਪਕ ਚੁੱਕੀਆਂ ਮਾੜੀਆਂ ਵਾਦੀਆਂ ਤੋਂ 
ਨਹੀਂ ਟਲਦੇ। ਕਿੱਸਾ ਕੌਤਾਹ; ਬਸ ਸਾਡੇ ਕਿਰਦਾਰ ਤੇ ਇਕਤਦਾਰ ਦਾ ਇਹ ਹਾਲ ਹੀ ਹੋ 
ਕੇ ਰਹਿ ਗਿਆ ਹੈ। 

ਇਸ ਤਰ੍ਹਾਂ ਜਿਹੇ ਦੇ ਪ੍ਰਸੈਗ ਵਿਚ ਹੀ ਇਕ ਵਾਰ ਗੱਲ ਚੱਲੀ ਕਿ ਦਫ਼ਤਰਾਂ ਤੇ 
ਕਚਹਿਰੀਆਂ ਦੀ ਮਾਣ-ਮਰਿਆਦਾ ਤੇ ਦਬ-ਦਬਾਅ ਨੂੰ ਲੋਕਾਂ ਨੇ ਮੱਢ-ਕਦੀਮ ਤੋਂ ਹੀ 
ਕਬੂਲ ਕੀਤਾ ਹੈ। ਪਰ ਇਸ ਦੇ ਉਲਟ ਅਜੋਕੇ ਸਮੇਂ ਵਿਚ ਸਿਆਸੀ ਦਬਾਅ ਹੇਠ ਕਿਸੇ 
ਕਮਜ਼ੋਰ ਜਿਹੇ ਅਫ਼ਸਰ ਦੀ ਕਚਹਿਰੀ ਦਾ ਨਜ਼ਾਰਾ ਕੁਝ ਇਉਂ ਜਿਹੇ ਹੁੰਦਾ ਹੈ ਕਿ ਜਿਵੇਂ 
ਇਮਤਿਹਾਨ ਵਿਚ ਕੋਈ ਵਿਦਿਆਰਥੀ ਨਕਲ ਮਾਰਨ ਲਈ ਚੋਰੀ ਛੁਪੇ ਡੱਬ ਵਿਚ ਟੰਗੀ 
ਪਰਚੀ ਕੱਢ ਕੇ ਉਸ ਨੂੰ ਡੋਸਕ ਥੱਲੇ ਕਰਕੇ ਤਿਰਛੀ ਜਿਹੀ ਨਜ਼ਰ ਨਾਲ ਪੜ੍ਹਦਾ ਹੈ। ਬੱਸ 
ਬਿਲਕੁਲ ਇਸ ਤਰ੍ਹਾਂ ਜਿਹੇ ਦੀ ਹੀ ਹਾਲਤ ਕਚਹਿਰੀ ਵਿਚ ਬੇਠੇ ਉਸ ਪ੍ਰਸ਼ਾਸਨਿਕ ਅਧਿਕਾਰੀ 
ਦੀ ਹੁੰਦੀ ਹੈ ਜੋ ਕਿ ਸਾਹਮਣੇ ਖੜ੍ਹੀਆਂ ਧਿਰਾਂ ਤੋਂ ਨਜ਼ਰਾਂ ਜਿਹੀਆਂ ਬਚਾ ਕੇ ਸਿਫਾਰਸ਼ੀ ਪਰਚੀ 


204/ ਹਸਦਿਆਂ ਦੇ ਘਰ ਵਸਦੇ 


ਪੜ੍ਹਦਾ ਹੈ ਕਿ ਕਿਸ ਧਿਰ ਦੇ ਹੱਕ ਵਿਚ ਫੈਸਲਾ ਕਰਨ ਦੀ ਸਿਫਾਰਿਸ਼ ਆਈ ਹੈ। 

ਬਸ ਮੁੱਕਦੀ ਗੱਲ, ਆਮ ਤੌਰ 'ਤੇ ਜਿਹੜੀ ਧਿਰ ਦੀ ਸਿਫਾਰਿਸ਼ ਵੱਡੀ ਹੋਵੇ, ਉਸ ਦੇ 
ਹੱਕ ਵਿਚ ਹੀ ਫੈਸਲਾ ਹੈਦਾ ਹੈ। ਪਰ ਦੇਖਣ ਵਾਲੇ ਵੀ ਕਮਾਲ ਦੀ ਨਜ਼ਰ ਰੱਖਦੇ ਹਨ। ਉਹ 
ਇਹ ਵੀ ਸਮਝ ਜਾਂਦੇ ਹਨ ਕਿ ਇਕੱਲੀ ਸਿਫਾਰਿਸ਼ ਹੀ ਨਹੀਂ ਸਗੋਂ ਸਿਫਾਰਿਸ਼ ਤੋਂ ਇਲਾਵਾ 
ਅਕਸਰ “ਮਿਸ ਮਾਇਆ ਦੇਵੀ” ਨੇ ਆਪਣਾ ਜਲਵਾ ਦਿਖਾਇਆ ਹੋਣਾ ਹੈ। ਇਸ ਤਰ੍ਹਾਂ ਕਈ 
ਹਮਾਤੜ ਅਫ਼ਸਰ ਤਾਂ ਸਿਫਾਰਿਸ਼ ਦੀ ਆੜ ਵਿਚ ਆਪਣਾ ਤੋਰੀ-ਫੁਲਕਾ ਹੋਰ ਵੀ ਵਧੀਆ 
ਚਲਾਉਣ ਦੀ ਸਕੀਮ ਬਣਾ ਲੈਂਦੇ ਹਨ। ਉਹ ਸਿਫਾਰਿਸ਼ ਕਰਨ ਵਾਲੇ ਤਕੜੇ ਵੀ.ਆਈ.ਪੀ. 
ਨੂੰ ਨਾਂਹ ਵੀ ਨਹੀਂ ਕਰਦੇ ਤੇ ਲੋੜਵੰਦ ਬੰਦੇ ਦਾ ਕੌਮ ਵੀ ਨਹੀਂ ਕਰਦੇ। ਉਸ ਸਮੇਂ ਦੀ ਸੁਰਤ 
ਹਾਲ ਕੁੱਝ ਅਜਿਹੀ ਹੈਦੀ ਹੈ ਕਿ ਹੁਕਮ ਮੋੜਨਾ ਨਹੀਂ ਤੇ ਡੱਕਾ ਤੋੜਨਾ ਨਹੀ”। 

ਇਸ ਤਰ੍ਹਾਂ ਪਜਾਬੀ ਦਾ ਅਖਾਣ 'ਪੇਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉਥੇ ਦਾ 
ਉਥੇ” ਇਸ ਹਾਲਤ ਦੀ ਤਰਜਮਾਨੀ ਕਰਦਾ ਹੈ। ਅਖੀਰ ਲੌੜਵੰਦ ਪ੍ਰਾਰਥੀ ਦਫ਼ਤਰ ਦੇ 
ਚੱਕਰਾਂ ਸਮੇਂ ਜਾਂ ਤਾਂ ਆਪ ਸਮਝ ਜਾਂਦਾ ਹੈ ਤੇ ਜਾਂ ਕਿਸੇ ਬਾਬੂ ਵੱਲੋਂ ਸਮਝਾ ਦਿੱਤਾ ਜਾਂਦਾ 
ਹੈ ਕਿ ਫਾਈਲ ਚਾਂਦੀ ਦੇ ਪਹੀਏ ਮੋਗਦੀ ਹੈ। ਬੱਸ ਦਫ਼ਤਰ ਦੀ ਇਕ ਵਾਰ ਚਾਂਦੀ ਬਣਨ 
ਦੀ ਦੇਰ ਹੈ ਕਿ ਉਸ ਤੋਂ ਬਾਅਦ ਫਿਰ ਫਾਈਲ ਦੇ ਉਪਰ ਹੁਕਮ ਵੀ 'ਸਪੀਡ ਪੋਸਟ” ਹੀ ਬਣ 
ਜਾਂਦੇ ਹਨ। ਇਸ ਤਰ੍ਹਾਂ ਜਦੋਂ ਕਿਤੇ ਕੋਈ ਲਾਈਸੈਂਸ ਬਣ ਕੇ ਆਪਣੇ ਆਪ ਹੀ ਏਜੋਟਾਂ 
ਰਾਹੀਂ ਘਰ ਆ ਜਾਂਦਾ ਹੈ ਤਾਂ ਜਾਪਦਾ ਹੈ ਕਿ ਸਾਡੇ ਦਫ਼ਤਰਾਂ ਵਿਚ ਵੀ ਡਾਕ ਵਿਭਾਗ ਦੀ 
ਕੌਰੀਅਰ ਸਰਵਿਸ ਸ਼ੁਰੁ ਹੋ ਗਈ ਹੈ। 

ਇਸ ਤਰ੍ਹਾਂ ਜਿਹੇ ਦੀਆਂ ਸਰਕਾਰੀ ਕਾਰਗੁਜ਼ਾਰੀਆਂ ਤੇ ਭੱਦਰਕਾਰੀਆਂ 'ਤੇ ਇਥੇ 
ਟਿੱਪਣੀਆਂ ਹੁੰਦੀਆਂ ਹਨ। ਇਸ ਸਬੈਧ ਵਿਚ ਇਥੇ ਮੈਨੂੰ ਵੀ ਮੇਰੀ ਸਰਵਿਸ ਦੇ ਸ਼ੁਰੁਆਤੀ 
ਦਿਨਾਂ ਦੀ ਇਕ ਗੱਲ ਯਾਦ ਆਈ ਹੈ। ਉਦੋਂ ਮੈਂ ਤੇ ਮੇਰਾ ਇਕ ਦੋਸਤ ਫਰੀਦਕੋਟ ਮੈਜਿਸਟੇੇਟ 
ਹੁੰਦੇ ਸੀ। ਸਾਡੇ ਕੋਲ ਧਾਰਾ 1076/151 ਸੀ.ਆਰ.ਪੀ.ਸੀ. ਤਹਿਤ ਕੇਸ ਆਉਂਦੇ ਸਨ। 
ਧਾਰਾ 107 ਦਾ ਮਤਲਬ ਅਦੇਸ਼ਾ ਨੁਕਸੇ-ਅਮਨ ਤੇ 151 ਦੇ ਤਹਿਤ ਗਿ੍‌ਫਤਾਰੀ ਹੁੰਦੀ ਹੈ। 
ਜਦੋਂ ਮੇਰੇ ਮਿੱਤਰ ਕੌਲ ਇਹ ਕੇਸ ਪੇਸ਼ ਹੋਣੇ ਤਾਂ ਉਸ ਨੇ ਤਕਰੀਬਨ ਹਰ ਕੇਸ ਵਿਚ ਆਪਣ 
ਰੀਡਰ ਨੂੰ ਕਹਿਣਾ ਕਿ ਕੀ ਤੂੰ ਉੱਤਰਵਾਦੀਆਂ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ ਕਿ ਦਫ਼ਾ 
151 ਦਾ ਕੀ ਮਤਲਬ ਹੁੰਦਾ ਹੈ? ਉਪਰੈਤ ਉਸ ਨੇ ਸਾਰੇ ਕੇਸ ਦੁਪਹਿਰ ਦੀ ਸੁਣਵਾਈ ਲਈ 
ਰੱਖ ਕੇ ਆਪ ਖਾਣਾ ਖਾਣ ਚਲੇ ਜਾਣਾ। ਉਸ ਨੇ ਫਿਰ ਤਕਰੀਬਨ ਦਫ਼ਤਰ ਬਦ ਹੋਣ ਦੇ 
ਸੀ ਕਿ ਜੇ ਜਨਾਬ ਨੇ ਤੁਹਾਡੀ ਅਜ ਜ਼ਮਾਨਤ ਮਨਜ਼ੂਰ ਨਾ ਕੀਤੀ ਤਾਂ ਸਮਝੋ ਹੁਣ ਸਾਰੀ 
ਰਾਤ ਜੇਲ੍ਹ ਵਿਚ ਕੱਟਣੀ ਪਵੇਗੀ। 

ਖ਼ੈਰ! ਜਨਾਬ ਨੇ ਆਉਣਾ ਤੇ ਆਉਂਦੇ ਸਾਰ ਹੀ ਕਹਿਣਾ ਕਿ ਭਾਈ ਤੁਹਾਨੂੰ ਪਤਾ 


205/ ਹਸਦਿਆਂ ਦੇ ਘਰ ਵਸਦੇ 


ਹੋਉਗਾ ਕਿ ਕਤਲ ਕਰਨ ਦੀ ਧਾਰਾ 302 ਹੁੰਦੀ ਹੈ। ਸਾਰੇ ਉੱਤਰਵਾਦੀਆਂ ਦਾ ਜਵਾਬ 
ਤਕਰੀਬਨ ਇਕ ਹੀ ਹੁੰਦਾ ਸੀ ਕਿ ਹਾਂ ਜੀ ਸਾਨੂੰ ਪਤਾ ਹੈ। ਗੱਰਤਲਬ ਹੈ ਕਿ ਪਿੰਡਾਂ ਵਿਚ 
ਬੱਚੇ-ਬੱਚੇ ਨੂੰ ਧਾਰਾ 326 ਤੇ ਧਾਰਾ 302 ਆਈ.ਪੀ.ਸੀ. ਦਾ ਤਕਰੀਬਨ ਪਤਾ ਹੀ ਹੈ। 
ਇਸ ਲਈ ਮੈਜਿਸਟੇਟ ਸਾਹਿਬ ਨੇ ਕਹਿਣਾ ਕਿ 302 ਨੂੰ ਜੇ 2 ਨਾਲ ਤਕਸੀਮ ਕਰੀਏ ਤਾਂ 
ਭਾਈ 151 ਬਣਦਾ ਹੈ। ਇਸ ਲਈ ਤੁਸੀਂ ਤਾਂ ਅੱਧਾ ਕਤਲ ਕਰਕੇ ਆਏ ਹੋ। ਬੱਸ ਫਿਰ 
ਪੰਜਾਂ ਮਿੰਟਾਂ ਵਿਚ ਹੀ ਰੀਡਰ ਸਾਹਿਬ ਦੀ ਗਿੱਟ-ਮਿੱਟ ਅਨੁਸਾਰ ਸਭ ਦੀਆਂ ਜ਼ਮਾਨਤਾਂ ਹੋ 
ਜਾਂਦੀਆਂ ਸਨ। ਸੋ ਸਾਡੇ ਪ੍ਰਸ਼ਾਸਨ ਦੇ ਅਜਿਹੇ ਜਲਵਿਆਂ ਤੋਂ ਵਾਰੇ-ਵਾਰੇ ਜਾਈਏ। 

ਇਸ ਤਰ੍ਹਾਂ ਹੀ ਖਾਸ ਕਰਕੇ ਅੱਤਵਾਦ ਦੇ ਦਿਨਾਂ ਵਿਚ ਸਾਡੀ ਪੁਲਿਸ ਦਾ ਰਵੱਈਆ 
ਗੈਰ-ਜ਼ਿੰਮੇਵਾਰਾਨਾ ਹੋ ਗਿਆ ਸੀ। ਪੁਲਿਸ ਅਫ਼ਸਰ ਜ਼ਿਆਦਾਤਰ ਲਾਅ ਅੱਡ ਆਰਡਰ 
ਦੇ ਨਾਮ 'ਤੇ ਆਪਣੇ ਸਿਆਸੀ ਆਕਾ ਤੇ ਹੋਰ ਸਰਪ੍ਰਸਤਾਂ ਨੂੰ ਖੁਸ਼ ਕਰਨ ਵਾਸਤੇ ਆਪਣ 
ਤਹਿਤ ਪੁਲਿਸ ਨੂੰ 107 ਸੀ.ਆਰ.ਪੀ.ਸੀ. ਦੀ ਥਾਂ 307 ਆਈ.ਪੀ.ਸੀ. ਜਿਹੀ ਕਾਰਵਾਈ 
ਕਰਨ ਵਾਸਤੇ ਹੁਕਮ-ਹਕਾਮ ਛਡਦੇ ਰਹਿੰਦੇ ਸੀ। ਫਿਰ ਇਉ' ਮਤਾਹਿਤਾਂ ਨੇ ਵੀ ਅਗੇ ਵਧ 
ਕੇ 307 ਦੀ ਥਾਂ 302 ਜਿਹੀ ਧਾਰਾ ਲਾਉਣ ਜਿਹੀਆਂ ਕਾਰਵਾਈਆਂ ਤੇ ਧੱਕੇ-ਧੋੜਿਆਂ 
ਨਾਲ ਆਪਣਾ ਚਿਤ ਰਾਜ਼ੀ ਕੀਤਾ ਕਿਉਂਕਿ ਪੁਲਿਸ ਵਾਲੇ ਸਮਝਦੇ ਸਨ ਕਿ ਪਬਲਿਕ ਨੂੰ 
ਜਿੰਨਾਂ ਉਲਝਾ ਕੇ ਰੱਖਿਆ ਜਾਏ, ਉਨਾਂ ਹੀ ਸੁਤ ਰਹਿੰਦਾ ਹੈ। ਇਉਂ ਜ਼ਾਹਿਰ ਹੈ ਕਿ ਇਸ ਦੇ 
ਨਾਲ ਪੁਲਿਸ ਦਾ ਵੀ ਹਲਵਾ-ਮੋਡਾ ਸੋਹਣਾ ਚਲਿਆ। 

ਸਾਡੀ ਪੁਲਿਸ ਦਾ ਅਕਸ ਸ਼ੁਰੁ ਤੋਂ ਲੈ ਕੇ ਹੁਣ ਤਕ ਕੁਲ ਮਿਲਾ ਕੇ ਮਾੜਾ ਹੀ ਰਿਹਾ 
ਹੈ। ਬੇਸ਼ੱਕ ਅਸਰ-ਰਸੁੂਖ ਵਾਲੇ ਲੋਕਾਂ ਲਈ ਪੁਲਿਸ ਯਾਰਾਂ ਦੀ ਯਾਰ ਤੇ ਯਾਰ-ਪਾਲ 
ਕਹਾਉਂਦੀ ਹੈ, ਪਰ ਇਹ ਯਾਰੀ ਔਤਿਤਾ ਵਕਤੀ ਜਿਹੀ ਹੀ ਹੁੰਦੀ ਹੈ। ਸਾਡਾ ਸਮੁੱਚਾ 
ਸਮਾਜ ਅਫ਼ਸਰਾਂ ਤੇ ਖਾਸ ਕਰਕੇ ਪੁਲਿਸ ਵਾਲਿਆਂ ਦੇ ਹਵਾ-ਕੁਕੜ ਵਾਂਰੂ ਹਵਾ ਦਾ ਰਖ 
ਵੇਖ ਕੇ ਪੂੰਝਾ ਹਿਲਾਉਣ ਜਿਹੇ ਸ਼ੱਕੀ ਰਵੱਈਏ ਤੋਂ ਭੈ-ਭੀਤ ਰਿਹਾ ਹੀ ਰਿਹਾ ਹੈ। ਪੁਲਿਸੀਆਂ 
ਬਾਰੇ ਇਕ ਆਮ ਜਿਹੀ ਧਾਰਨਾ ਬਣੀ ਹੋਈ ਹੈ ਕਿ ਨਾ ਇਨ੍ਹਾਂ ਦੀ ਯਾਰੀ ਚੰਗੀ ਤੇ ਨਾ ਹੀ 
ਪੁਲਿਸ ਦੀ ਦੁਸ਼ਮਣੀ ਚੰਗੀ ਹੁੰਦੀ ਹੈ'। ਇਸ ਸਬੈਧ ਵਿਚ ਫਿਰ ਪਤਾ ਨਹੀਂ ਕਿ ਇਹ ਪੁਲਿਸ 
ਵਾਲੇ ਕਦੋਂ “ਮੱਥੇ ਤੇ ਅੱਖਾਂ ਰਖ ਲੈਣ” ਭਾਵ ਆਪਣੇ ਹੀ ਦੋਸਤਾਂ ਨੂੰ ਨਾ ਪਛਾਨਣ। ਫਿਰ 
ਇਨ੍ਹਾਂ ਦਾ ਇਹ ਵੀ ਨਹੀਂ ਪਤਾ ਕਿ ਇਹ ਗਿਰਗਟ ਵਾਂਰ੍ਹੀ ਆਪਣਾ ਕਦੋਂ ਰੋਗ ਬਦਲ ਲੈਣ 
ਤੇ ਕਦੋਂ ਇਹ ਭਲੇ-ਮਾਣਸ ਬੋਦੇ ਦੇ ਵੀ ਛਿਤਰ-ਪੱਲਾ ਫੇਰ ਦੇਣ। 

ਖੋਰ! ਕੁਝ ਹਦ ਤਕ ਤਾਂ ਸਾਡੀ ਪੁਲਿਸ ਵੀ ਠੀਕ ਜਾਪਦੀ ਹੈ ਕਿਉਂਕਿ ਇਸ ਦਾ 
ਜ਼ਿਆਦਤਰ ਵਾਹ-ਵਿਹਾਰ ਹੀ ਮਾੜੇ ਬੰਦਿਆਂ ਪੈਂਦਾ ਹੈ। ਇਸ ਲਈ ਇਸ ਨੂੰ ਤੋਤਾ-ਚਸ਼ਮੀ 
ਭਾਵ ਅੱਖਾਂ ਫੇਰਕੇ ਛਿੱਤਰ-ਪਰੇਡ ਕਰਨ ਦੀ ਖੇਡ ਖੇਡਣੀ ਪੇੱਂਦੀ ਹੈ। ਗੌੱਰਤਲਬ ਹੈ ਕਿ ਫਿਰ 
ਸਾਡਾ ਆਪਣਾ ਆਚਰਣ ਤੇ ਸੁਭਾਅ ਵੀ ਤਾਂ 'ਬਗਲ ਮੈਂ ਛੁਰੀ ਮੁਹ ਮੇਂ ਰਾਮ-ਰਾਮ ਵਾਲਾ 


206/ ਹਸਦਿਆਂ ਦੇ ਘਰ ਵਸਦੇ 


ਹੈ! ਅਤੇ ਮਿਲ-ਮਿਲਾ ਕੇ ਸਾਡੇ ਵਾਸਤੇ 'ਵਿਗੜੇ-ਤਿਗੜਿਆਂ ਦਾ ਪੀਰ ਡੰਡਾ” ਵਾਲੀ 
ਦਾਰੁ ਹੀ ਕਾਰਆਮਦ ਹੁੰਦੀ ਹੈ। ਸਗੋਂ ਖਰੀ ਗੱਲ ਤਾਂ ਇਹ ਹੈ ਕਿ ਅਸੀਂ ਜ਼ਿਆਦਾਤਰ ਡੰਡੇ 
ਦੇ ਯਾਰ ਹੀ ਹਾਂ ਤੇ ਪੁਲਿਸ ਤੋਂ ਡੰਡਾ ਸ਼ੁਰੂ ਤੋਂ ਹੀ ਵੱਡਾ ਸ਼ਸਤਰ ਤੇ ਸ਼ਾਸਤਰ ਰਿਹਾ ਹੈ। 

ਇਨ੍ਹਾਂ ਅਜਿਹੀਆਂ ਅੱਖੀਂ ਦੇਖੀਆਂ ਕਹਾਣੀਆਂ ਦੇ ਪਿਛੇ ਸਾਡੀ ਲੋਕ ਸਿਆਣਪ 
“ਸੱਚੇ ਫੈਸਲੇ ਕਿਉਂ ਕਰੇ ਜੀਹਨੇ ਹੈ ਵੱਢੀ ਖਾਣੀ” ਦੀ ਮਾੜੀ ਪ੍ਰਵਿਰਤੀ ਨੂੰ ਸਮਝਣ ਦੀ 
ਲੌੜ ਹੈ। ਫਿਰ ਸਾਡੇ ਪ੍ਰਸ਼ਾਸਨ ਵਿਚ ਤੇ ਖਾਸ ਕਰਕੇ ਪੁਲਿਸ ਮਹਿਕਮੇ ਵਿਚ ਕਾਲੋਂ ਨੂੰ 
ਚਿੱਟਾ ਤੇ ਚਿੱਟੇ ਨੂੰ ਕਾਲਾ ਕਰਨ ਦੀ ਇਕ ਨਵੀਂ ਹੀ ਸਿਮਤ ਆ ਗਈ ਹੈ। ਪੁਲਿਸ 
ਮਹਿਕਮੇ ਵਾਲਿਆਂ ਦੀ ਤਾਂ ਹੁਣ ਇਹ ਸਿਫਤ ਤੇ ਸਮਰਥਾ ਇੰਨੀ ਵੱਧ ਗਈ ਹੈ ਕਿ ਉਹ 
ਦਫ਼ਾ107 ਨੂੰ 307 ਵਿਚ ਤਬਦੀਲ ਕਰਨ ਦੀ ਬਦਨੀਤੀ ਨੂੰ ਨੇਕ ਨੀਅਤੀ ਬਣਾ ਕੇ ਪੇ 
ਸ਼ ਕਰ ਸਕਦੇ ਹਨ। 

ਇਸ ਪੁਰਥਾਇ ਸਾਡੀ ਇਕ ਲੌਕ ਬੋਲੀ 'ਚੁੰਘੀ ਬੱਕਰੀ ਬਣਾ ਤਾ ਡਾਕਾ” ਇਸ ਸਾਰੀ 
ਕੁਸੈਗੀ-ਕੁਰੀਤੀ ਦੀ ਬੜੀ ਢੁਕਵੀਂ ਤਰਜਮਾਨੀ ਕਰਦੀ ਹੈ ਕਿ ਕਿਸ ਤਰ੍ਹਾਂ ਸਾਡੀਆਂ 
ਸਰਕਾਰਾਂ ਦੇਖਦੀਆਂ ਤੇ ਸਮਝਦੀਆਂ ਹੋਈਆਂ ਵੀ ਆਪਣੇ ਚਹੇਤੇ ਅਫ਼ਸਰਾਂ ਦੇ ਭਦਰਕਾਰੇ 
ਅਣਡਿਠ ਕਰਦੀਆਂ ਹਨ। ਇਸ ਪ੍ਰਥਾਇ ਹੀ ਕਿਸੇ ਸ਼ਾਇਰ ਨੇ ਬੜਾ ਦਿਲ ਵਿੰਨਵਾਂ 
ਵਿਅਗ ਕੀਤਾ ਹੈ ਕਿ:- 

ਢੂੰਡ ਕਰ ਪੈਦਾ ਕਰੋ ਇਨਸਾਫ਼ ਕੀ ਖ਼ਾਤਿਰ 
ਮੇਰੇ ਆਦਿਲ, ਮੇਰੇ ਨੰਸ਼ੇਰਵਾਂ ਬੇਕਾਰ ਬੇਲੇ ਹੈਂ 

ਇਸ ਤਰ੍ਹਾਂ ਸਾਡੇ ਮੁਲਕ ਵਿਚ ਬੇਇਨਸਾਫ਼ੀ, ਧੀਂਗਾ-ਮੁਸ਼ਤੀ ਤੇ ਦਫਤਰਾਂ ਵਿਚ 
ਰਿਸ਼ਵਤਖੋਰੀ ਦੀ ਆਪਣੀ ਹੀ ਅਹਿਮੀਅਤ ਬਣੀ ਹੋਈ ਹੈ। ਇਸ ਪ੍ਥਾਇ ਸਾਡੇ ਦਫ਼ਤਰਾਂ 
ਵਿਚ ਅੱਠ ਘੰਟੇ ਕੌਮ ਕਰਨ ਵਾਲੇ ਅਧਿਕਾਰੀ ਤੇ ਕਰਮਚਾਰੀ ਬੱਧੀ ਤਨਖਾਹ ਲੈਂਦੇ ਹਨ, 
ਪਰ ਜਦੋਂ ਉਹ ਕਿਸੇ ਫਾਈਲ ਨੂੰ ਬਰੇਕਾਂ ਲਾਉਂਦੇ ਹਨ ਜਾਂ ਦਫਤਰ ਵਿਚ ਅੰੱਠ ਘੰਟੇ ਦੀ ਥਾਂ 
ਸਿਰਫ ਤਿੰਨ-ਚਾਰ ਘੰਟੇ ਹੀ ਮਨ ਲਾ ਕੇ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ “ਚਾਹ-ਪਾਣੀ” ਤੇ 
ਸੇਵਾ-ਪਾਣੀ ਦੇ ਰੂਪ ਵਿਚ ਵਾਹਵਾ-ਚੋਖੀ ਕਮਾਈ ਹੋ ਜਾਂਦੀ ਹੈ। ਫਿਰ ਉਨ੍ਹਾਂ ਦੀ ਕੋਈ 
ਪੁੱਛ-ਗਿੱਛ ਵੀ ਨਹੀਂ ਹੁੰਦੀ। ਇਹ ਹੀ ਕਾਰਨ ਹੈ ਕਿ ਦਿਨ-ਦੀਵੀਂ ਸਾਡੇ ਦਫ਼ਤਰਾਂ ਵਿਚ 
ਸਰਕਾਰਾਂ ਵਲੋਂ ਦੇਖਦੇ-ਦੇਖਦੇ ਤੇ ਮਾੜਾ-ਮੋਟਾ ਰੋਕਦੇ-ਟੋਕਦੇ ਦੀਦਾ-ਦਾਨਿ-ਤਾ ਭ੍੍‌ਿਸ਼ਟਾਚਾਰ 
ਵੱਧ ਰਿਹਾ ਹੈ। 

ਕਦੇ-ਕਦੇ ਆਪਣੇ ਸਹਿਯੋਗੀ ਅਫ਼ਸਰਾਂ ਤੇ ਸਹਿਕਰਮੀਆਂ ਦੀਆਂ ਸੱਚੀਆਂ-ਸੱਚੀਆਂ 
ਹੱਡਬੀਤੀਆਂ ਹਾਲੇ ਵੀ ਕੰਨਾਂ ਨੂੰ ਤਾਂ ਕੀ ਹੱਡਾਂ ਨੂੰ ਵੀ ਹੱਸਣ ਲਾ ਦਿੰਦੀਆਂ ਹਨ। ਇਨ੍ਹਾਂ 
ਮਹਾਨੁਭਾਵਾਂ ਦੇ 'ਪੱਕਦਾ ਲੰਗਰ ਵੇਖ ਕੇ ਦੋ ਪਲ ਜਾਈਏ ਠਹਿਰ; ਘੜੀ ਪਲ ਦੀ ਸੈਗ ਤੇ 
ਸਾਰੇ ਦਿਨ ਦੀ ਲਹਿਰ” ਜਿਹੇ ਤਜਰਬੇ ਤੇ ਕਥਨ ਢਿੱਡੀਂ ਪੀੜਾਂ ਪਾ ਦਿੰਦੇ ਹਨ। ਇਨ੍ਹਾਂ ਦੇ 


207/ ਹਸਦਿਆਂ ਦੇ ਘਰ ਵਸਦੇ 


ਅਜਿਹੇ ਕਥਨਾਂ ਤੇ ਦਾਅ-ਪੇਚਾਂ ਦਾ ਮਤਲਬ ਇਹ ਹੁੰਦਾ ਸੀ ਕਿ ਜਿਥੇ ਵੀ ਦਾਅ-ਦੁੱਕਾ 
ਲੱਗੇ, ਉਥੇ ਹੀ ਪਜੀ-ਦਸੀ ਝਾੜ ਲਓ। ਫਿਰ ਇਨ੍ਹਾਂ ਦੀ ਇਸ ਮਾਨਸਿਕਤਾ ਦੇ ਪਿਛੇ 
“ਜਿਸ ਨੇ ਕੀ ਸ਼ਰਮ ਉਸ ਕੇ ਫੂਟੇ ਕਰਮ” ਜਿਹੇ ਇਨ੍ਹਾਂ ਦੇ ਆਪਣੇ ਹੀ ਮਨਘੜਤ ਮਾੜੇ 
ਸੈਕਲਪ ਤੇ ਘਟੀਆ ਇਰਾਦੇ ਹੈਦੇ ਸਨ। 

ਇਸ ਪ੍ਰਸੈਗ ਵਿਚ ਕਹਾਣੀਆਂ ਤਾਂ ਸੈਂਕੜੇ ਹੀ ਹੋ ਸਕਦੀਆਂ ਹਨ, ਪਰ ਇਕ ਉੱਚ 
ਅਧਿਕਾਰੀ ਮਿੱਤਰ ਦੀ ਭੱਦਰਕਾਰੀ ਦਾ ਮੈਂ ਚਸ਼ਮਦੀਦ ਗਵਾਹ ਹਾਂ ਕਿ ਅਸੀਂ ਕਿਸੇ ਸਕੂਲ 
ਵਿਚ ਖੇਡ-ਮੇਲੇ 'ਤੇ ਇਕਾਠੇ ਪੁੱਜੇ। ਜਦੋਂ ਮੈਂ ਸਟੇਜ 'ਤੇ ਪਹੁੰਚ ਕੇ ਵੇਖਿਆ ਤਾਂ ਮੈਨੂੰ ਮੇਰੇ 
ਮਿੱਤਰ ਜੀ ਕਿਤੇ ਵੀ ਨਾ ਦਿਸੇ। ਮੈਨੂੰ ਫੇਰ ਐੱਸ.ਡੀ.ਐੱਮ. ਸਾਹਿਬ ਨੇ ਦੱਸਿਆ ਕਿ ਸਾਡੇ 
ਨਾਲ ਆਏ ਜਨਾਬ ਤਾਂ ਉਦਘਾਟਨੀ ਗੇਟ ਦੇ ਨਾਲ ਪਕੰੜਿਆਂ ਦੀ ਰੇਹੜੀ 'ਤੇ ਹੀ ਡੇਰੇ 
ਲਾ ਕੇ ਬਹਿ ਗਏ ਹਨ। ਮੈਂ ਆਪਣੇ ਤਹਿਸੀਲਦਾਰ ਸਾਹਿਬ ਨੂੰ ਜਨਾਬ ਨੂੰ ਸਟੇਜ 'ਤੇ 
ਕਿ ਏ.ਡੀ.ਸੀ. ਸਾਹਿਬ ਨੂੰ ਕਹਿ ਦਿਉ ਕਿ ਉਹ ਫੈਕਸ਼ਨ ਮੁਕਾ ਲੈਣ, ਉਨੀ ਦੇਰ ਮੈਂ ਇਥੇ 
ਹੈਂਡ-ਮਾਸਟਰ ਸਾਹਿਬ ਦੇ ਕਮਰੇ ਵਿਚ ਹੀ ਸੁਖ-ਆਸਣ ਹੋਣ ਲੱਗਾ ਹਾਂ। 

ਇਸ ਤਰ੍ਹਾਂ ਦੀ ਹੀ ਇਕ ਹੋਰ ਲੋਭੀ-ਲਾਲਚੀ ਅਫ਼ਸਰ ਸਬੈਧੀ ਇਕ ਸੱਚੀ ਕਹਾਣੀ ਹੈ 
ਕਿ ਕਿਸੇ ਐੱਸ.ਡੀ.ਐੱਮ. ਸਾਹਿਬ ਦੇ ਕੋਲ ਇੰਗਲੈਂਡ ਤੋਂ ਕੋਈ ਪ੍ਰਵਾਸੀ ਭਾਰਤੀ ਆਇਆ। 
ਜਦੋਂ ਜਨਾਬ ਨੂੰ ਪਤਾ ਲੱਗਿਆ ਕਿ ਉਹ ਤਾਂ ਉਨ੍ਹਾਂ ਦਾ ਤਲਬਗਾਰ ਸਾਇਲ ਹੈ ਤਾਂ ਉਨ੍ਹਾਂ 
ਨੇ ਉਸ ਦੀ ਕਮੀਜ਼ ਦੀ ਤਾਰੀਫ਼ ਕਰਨੀ ਸ਼ੁਰ ਕਰ ਦਿੱਤੀ। ਖੇਰ! ਲੰਚ-ਬ੍ਰੇਕ ਤੱਕ ਸਾਇਲ 
ਉਨ੍ਹਾਂ ਦੇ ਘਰ 'ਪੱਗ-ਵੱਟ” ਭਰਾ ਦੀ ਥਾਂ ਕਮੀਜ਼-ਵੱਟ” ਮਿੱਤਰ ਬਣ ਚੁਕਾ ਸੀ। 

ਸੈਨ 1980 ਤੋਂ ਬਾਅਦ ਖਾਸ ਕਰਕੇ ਅਤਿਵਾਦ ਦੇ ਸਮੇਂ ਅਫ਼ਸਰਸ਼ਾਹੀ ਦੀ ਬਹੁਤ 
ਚੜ੍ਹ ਮਚੀ ਸੀ। ਉਂਦੋਂ ਅਫ਼ਸਰਾਂ ਵਲੋਂ ਸਾਇਲਾਂ ਤੇ ਪ੍ਰਾਰਥੀਆਂ ਨੂੰ ਛਾਂਗਣ-ਛਗਾਂਉਣ ਦਾ 
ਰਵੀਰਾ ਇੰਨਾਂ ਵਧ ਗਿਆ ਸੀ ਕਿ ਇਕ ਅਫ਼ਸਰ ਦੇ ਬਦਲਣ ਤੋਂ ਬਾਅਦ ਦੂਜੇ ਅਫ਼ਸਰ 
ਦੀ ਪੋਸਟਿੰਗ ਦੇ ਦੋ-ਚਾਰ ਮਹੀਨਿਆਂ ਵਿਚ ਹੀ 'ਬੜੇ ਮੀਆਂ ਸੋ ਬੜੇ ਮੀਆਂ ਛੋਟੇ ਮੀਆਂ 
ਸੁਭਾਨ ਅੱਲ੍ਹਾ" ਵਰਗੇ ਜਲਵੇ ਦਿਖਾਉਣ ਲੱਗ ਪੈਂਦੇ ਸਨ। ਬਹਿਰਹਾਲ ਹੁਣ ਤਾਂ ਵਧੇ 
ਭਾਵਾਂ ਤੇ ਮਹਿੰਗਾਈ ਦੇ ਕਾਰਨ ਛੋਂਟੇ ਤੇ ਵੱਡੇ ਮੀਆਂ ਇਕੋਂ ਥੈਲੀ ਦੇ ਚੱਟੇ-ਬੱਟੇ ਬਣ ਚੁਕੇ 
ਹਨ। ਇਸ ਸੈਦਰਭ ਵਿਚ ਹੁਣ ਲੰਕ ਨਵੇਂ ਆਏ ਅਫ਼ਸਰ ਬਾਰੇ ਅਕਸਰ ਹੀ ਕਹਿੰਦੇ ਸੁਣ 
ਜਾ ਸਕਦੇ ਹਨ ਕਿ ਇਹ ਤਾਂ ਭ੍ਰਿਸ਼ਟਾਚਾਰ ਦੇ ਪੱਖੋਂ ਪਹਿਲੇ ਅਫ਼ਸਰ ਦਾ ਵੀ ਪਿਓ 
ਨਿਕਲਿਆ ਅਤੇ ਇਸ ਨੇ ਤਾਂ ਹੁਣ ਲੋਕਾਂ ਨੂੰ ਮੁਛਣ-ਮੁਛਾਉਣ ਦੀਆਂ ਨਵੀਆਂ ਹੀ 
ਲੀਹਾਂ ਪਾ ਦਿੱਤੀਆਂ ਹਨ। 

ਮੋਰਾ ਖਿਆਲ ਹੈ ਕਿ 'ਮੱਠੀ ਗਰਮ” ਕਰਨ ਦਾ ਪਰਿਚਲਣ ਦੇਸ਼ ਦੇ ਅਨ-ਭੰਡਾਰਾਂ 
ਲਈ ਅਨਾਜ ਖਰੀਦਣ ਦੇ ਕੰਮ ਤੋਂ ਸ਼੍ਰ ਹੋਇਆ ਹੈ। ਖਾਸ ਤੌਰ 'ਤੇ ਝੋਨਾ ਖਰੀਦਣ ਵੇਲੇ 


208/ ਹਸਦਿਆਂ ਦੇ ਘਰ ਵਸਦੇ 


ਨਮੀ ਦੀ ਮਾਤਰਾ ਦੇਖਣ ਲਈ ਜਦੋਂ ਮੰਇਸਚਰ ਮੀਟਰਾਂ ਦੀ ਥਾਂ 'ਤੇ ਖਰੀਦ ਏਜੈਸੀਆਂ ਦੇ 
ਇੰਸਪੈਕਟਰ ਝੋਨੇ ਦੀ ਢੇਰੀ ਵਿਚ ਡੂੰਘਾ ਹੱਥ ਪਾ ਕੇ ਸਿੱਲ ਮਾਪਦੇ ਹਨ ਤਾਂ ਕਿਸਾਨ ਸਮਝ 
ਜਾਂਦਾ ਹੈ ਕਿ ਹੁਣ ਝੋਨੇ ਦੀ ਸਿੱਲ ਨੂੰ ਘਟਾਉਣ ਲਈ ਕਰਮਚਾਰੀਆਂ ਦੀ ਮੁੱਠੀ ਨੂੰ ਨੋਟਾਂ 
ਦੀ ਦੱਥੀ ਨਾਲ ਗਰਮਾਉਣਾ ਪਵੇਗਾ। ਸ਼ਾਇਦ 'ਮੱਠੀ ਗਰਮ” ਕਰਨ ਦੀ ਸਾਡੀ ਪੁਰਾਣੀ 
ਰਿਵਾਇਤ ਤੇ ਮੁਹਾਵਰੇ ਦਾ ਮੱਢ ਇਥੋਂ ਹੀ ਬੱਝਾ ਹੋਵੇਗਾ। ਇਸ ਤਰ੍ਹਾਂ ਸਾਡੀ ਇਸ ਬਾਬੂ ਤੇ 
ਇਨਸਪੈਕਟਰੀ ਜਮਾਤ ਤੋ ਸਾਡੀ ਇਕ ਲੌਕ ਸਿਆਣਪ 'ਤੇਰੀ ਮਿਲੇ ਜਾਂ ਨਾ ਮਿਲੇ, ਪਰ 
ਮੇਰੇ ਹਿੱਸੇ ਦਾ ਇਕ ਥਣ ਚੋਅ ਦੇਹ” ਦਾ ਜਨਮ ਹੋਇਆ ਲਗਦਾ ਹੈ। 

ਇਸ ਪ੍ਰਸੈਗ ਵਿਚ ਗੰਰਤਲਬ ਹੈ ਕਿ ਸਾਡੀ ਅਫ਼ਸਰੀ ਜਮਾਤ ਨੂੰ ਲੋਕ ਸੇਵਾ ਦੀ 
ਅਹਿਮੀਅਤ ਨੂੰ ਆਪਣੇ ਸੁਆਰਥ ਤੇ ਨਿਜ-ਲਾਭ ਤੋਂ ਉਪਰ ਸਮਝਣਾ ਚਾਹੀਦਾ ਹੈ। 
ਸਾਡੀ ਇਕ ਪੁਰਾਤਨ ਰਵਾਇਤ ਅਨੁਸਾਰ ਤਾਂ ਲੋਕ ਸੇਵਾ ਉਚਤਮ ਸੇਵਾ ਹੈ, ਜਿਸ ਦਾ 
ਕਿ ਬਾਈਬਲ ਦੇ ਅਨੁਸਾਰ ਤਾਂ ਆਦਰਸ਼ ਇਹ ਹੋਣਾ ਚਾਹੀਦਾ ਹੈ ਕਿ 'ਦਾਈ ਨੀਡ ਇਜ਼ 
ਗਰੇਟਰ ਦੈਨ ਮਾਈਨ” ਭਾਵ ਤੇਰੀ ਲੌੜ ਮੇਰੀ ਜ਼ਰੂਰਤ ਤੋਂ ਵੱਧ ਹੈ। ਸਾਡੀ ਇਸ ਪ੍ਰਥਾਇ 
ਸਾਡੀ ਪੁਰਾਣੀ ਅਫ਼ਸਰਸ਼ਾਹੀ ਦੀ ਇਕ ਰਵਾਇਤ ਵੀ ਹੈ ਕਿ ਅਸੀਂ ਆਪਣੇ ਲੋਕਾਂ ਦੀਆਂ 
ਲੌੜਾਂ ਨੂੰ ਆਪਣੀਆਂ ਗਰਜ਼ਾਂ ਤੇ ਥੁੜ੍ਹਾਂ ਤੋਂ ਉਪਰ ਮੋਨੀਏ। ਪਰ ਅਫ਼ਸੋਸ ਅਜ ਅਸੀਂ 
ਆਪਣੇ ਜੀਵਨ ਵਿਚ ਆਪਣੀਆਂ ਖਾਹਿਸ਼ਾਂ ਦੀ ਭੁੱਖ ਤੇ ਢਿੱਡ ਨੂੰ ਲੋੜੋਂ ਵੱਧ ਤੂਸਣ 
ਦੀ ਗਰਜ਼ ਨਾਲ ਰਿਸ਼ਵਤਖੋਰੀ ਤੇ ਚੋਰ-ਬਜ਼ਾਰੀ ਨੂੰ ਮੁਖ ਬਣਾ ਲਿਆ ਹੈ। ਇਸ ਪੁਥਾਇ 
ਦੀਪਕ ਜੈਤੋਈ ਦਾ ਕਥਨ ਸਾਡੀ ਮੰਜੂਦਾ ਸਮਾਜਿਕ ਬਦਸੂਰਤੀ ਦਾ ਹੁ-ਬ-ਹੁ ਚਿਤਰਣ 
ਕਰਦਾ ਹੈ ਕਿ 

/ਦਲ ਦਾ //ਆਨ ਗਾਗਰ ਲੰਤੌਈ ਹਣ ਉੰਟਾਂ ਹੋ ਗਲੀ 
ਤੜਫਦਾ #ਜਝਗੀਆਂ ਨੰ ਵੌਖਕੇ ਥਾ/ੰਹਿਸ਼ਾਂ ਦਾ ਭਾਲ ਟਣਾ ਹ ਗਈੰ 

ਖੇਰ! ਗੱਲ ਚਲ ਰਹੀ ਸੀ ਕਿ ਸਾਡੇ ਸਮਾਜ ਵਿਚ ਖੁਸ਼-ਇਖਲਾਕੀ ਤੇ ਹਾਸੇ-ਖੇੜੇ ਦੇ 
ਪੱਖੋਂ ਬੇਸ਼ੱਕ ਮੀਸਣੇ, ਝਪੀਟਵਟ ਤੇ ਹਿੰਡੀ-ਜ਼ਿੱਦੀ ਕਿਸਮ ਦੇ ਬੰਦਿਆਂ ਦੀ ਕਮੀ ਨਹੀਂ ਹੈ 
ਕਿ ਜਿਨ੍ਹਾਂ ਨੇ ਜ਼ਿਦਗੀ ਵਿਚ ਕਦੇ ਪੰਜ਼ਿਟਿਵ ਭਾਵ ਸਕਾਰਾਤਮਿਕ ਸੋਚਣ ਜਾਂ ਕੁਝ ਚੰਗਾ 
ਕਰਨ ਦੀ ਤਮੋਨਾ ਦੇ ਉਲਟ ਨੈਗੇਟਿਵ ਅਰਥਾਤ ਨਿਰਾਰਥਿਕ ਸੋਚ ਤੇ ਮਾੜਾ ਖਾਣ- 
ਕਮਾਉਣ ਦੀ ਕਸਮ ਖਾਧੀ ਹੁੰਦੀ ਹੈ। ਸਮਾਜਿਕ ਤੌਰ 'ਤੇ ਭਾਵੇਂ ਅਜਿਹੇ ਬੋਦੇ ਇਕ ਮੁਰਖ 
ਲੱਕੜਹਾਰੇ ਵਾਂਰੂੀ ਉਹ ਹੀ ਟਾਹਣਾ ਵੱਢ ਰਹੇ ਹੈਦੇ ਹਨ, ਜਿਸ 'ਤੇ ਇਹ ਆਪ ਬੇਠੇ ਹੁੰਦੇ 
ਹਨ, ਪਰ ਫਿਰ ਵੀ ਇਹ ਆਪਣੀਆਂ ਸਮਾਜ ਵਿਰੋਧੀ ਪ੍ਰਵਿਰਤੀਆਂ ਤੋਂ ਬਾਜ਼ ਨਹੀਂ 
ਆਉਂਦੇ। 

ਸਗੋਂ ਅਜਿਹੇ ਨਕਾਰਾਤਮਿਕ ਸੋਚ ਦੇ ਬੈਦੇ ਦੁਨੀਆਂ ਦੀ ਅਟਲਾਧੀ ਸੱਚਾਈ ਨੂੰ ਭੁੱਲ 
ਜਾਂਦੇ ਹਨ ਕਿ ਉਨ੍ਹਾਂ ਨੇ ਵੀ ਕਦੇ ਮਰਨਾ ਹੈ। ਇਸ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੌਕ 


209/ ਹਸਦਿਆਂ ਦੇ ਘਰ ਵਸਦੇ 


ਕਬਰਿਸਤਾਨ ਵਿਚ ਖੜ੍ਹ ਕੇ ਵੀ ਸੋਚਦੇ ਹਨ ਕਿ ਮਰਨ ਵਾਲਾ ਤਾਂ ਮਰ ਗਿਆ ਤੋ ਉਨ੍ਹਾਂ ਨੇ 
ਤਾਂ ਕਦੇ ਮਰਨਾ ਹੀ ਨਹੀਂ ਹੈ। ਇਉਂ ਹੀ ਜਦੋਂ ਕਿਤੇ ਸਮਾਜ 'ਤੇ ਕੋਈ ਭੀੜ ਬਣਦੀ ਹੈ ਤਾਂ 
ਇਹ ਸਮਾਜ ਦੇ ਸਹਾਇਕ ਬਣਨ ਦੀ ਥਾਂ ਆਪਣੀ ਦੁਕਾਨਦਾਰੀ ਸੋਚ ਦੇ ਕਾਰਨ 
ਮਿਲਾਵਟਖੋਰੀ ਤੇ ਜ਼ਖੀਰਾਬਾਜ਼ੀ ਕਰਨ ਦੀ ਫਿਰਾਕ ਵਿਚ ਬੇਠੇ ਹੁੰਦੇ ਹਨ। ਇਉਂ ਹੀ ਮਨ 
ਲਉ ਕਿ ਜੇ ਕਿਤੇ ਅੱਗ ਲੱਗੀ ਹੋਵੇ ਤਾਂ ਇਨ੍ਹਾਂ ਨੂੰ ਇਹ ਦਾਵਾਨਲ ਬਸੈਤਰ ਜਾਪਦਾ ਹੈ 
ਅਤੇ ਇਹ ਨੀਰੋ ਵਾਂਰੂੀ ਆਪਣੀ ਹੀ ਬੈਸਰੀ ਤੇ ਆਪਣੇ ਹੀ ਸੁਆਰਥੀ ਤੇ ਲਾਲਚੀ ਰਾਗ 
ਅਲਾਪਣ ਵਿਚ ਮਗਨ ਹੁੰਦੇ ਹਨ। 

ਇਸ ਪ੍ਰਥਾਇ ਅਜਿਹੇ ਆਕੜਕੰਨੇ ਸਮਾਜਿਕ ਤਬਕਿਆਂ ਤੇ ਖਾਸ ਕਰਕੇ ਸਾਡੀ 
ਗੁਮਾਨ ਤੇ ਗਰੂਰ ਭਰੀ ਅਫ਼ਸਰਸ਼ਾਹੀ ਤਾਂ ਆਪਣੀ ਧੌਣ ਵਿਚ ਹੈਂਕੜ ਦੇ ਫਸੇ ਕਿੱਲੇ ਦੀ 
ਆਕੜ ਤੇ ਮਗਰੂਰੀ ਦੇ ਕਾਰਨ ਲੌੜੋਂ ਵੱਧ ਮਸ਼ਹੂਰ ਹੈ। ਇਸ ਸੈਦਰਭ ਵਿਚ ਸਮਾਜ ਵਿਚ 
ਅਫ਼ਸਰੀ ਤਬਕੇ ਦੀ ਝੂਠੀ ਸੂੰ-ਫੈਂਅ, ਫੋਕੀ-ਫਿਕਲੀ ਜਿਹੀ ਚੰਧਰ, ਬੇਮੰਕਾ ਤੇ ਬੇਮਤਲਬੀ 
ਜਿਹੀਆਂ ਮੱਥੇ ਦੀਆਂ ਤਿਊੜੀਆਂ ਤੇ ਗੈਰ-ਜ਼ਰਰੀ ਰੈਭੀਰਤਾ ਦੇ ਕਾਰਨ ਅਕਸਰ ਹੀ 
ਖੁਨਾਮੀ ਹੁੰਦੀ ਰਹਿੰਦੀ ਹੈ। 

ਇਸ ਤਰ੍ਹਾਂ ਅਫ਼ਸਰਾਂ ਬਾਰੇ ਇਕ ਧਾਰਨਾ ਆਮ ਹੀ ਪ੍ਰਚਲਿਤ ਹੈ ਕਿ ਇਹ ਜਨਾਬੀ ਦੇ 
ਹੋਵੇ। ਇਹ ਜੁੜੀ ਜਿਹੀ ਦੌੈਦਰਾਲ ਵਾਲੇ ਅਫ਼ਸਰ ਹਰ ਵੇਲੇ ਬਿਨਾਂ ਮਤਲਬ ਹੀ ਦੌਦ- 
ਕਰੀਚਦੇ ਰਹਿੰਦੇ ਹਨ। ਇਸ ਵਾਸਤੇ ਕਿਤੇ ਨਾ ਕਿਤੇ ਇਸ 'ਹਾਸੇ ਵਿਰੋਧੀ` ਤਬਕੇ ਦੀ 
ਭੱਦਰਕਾਰੀ ਤੇ ਹਾਸੋਹੀਣੀ ਕਾਰਵਾਈ ਸਬੋਧੀ ਕਿੰਨੇ ਹੀ ਮਖੱਲੀ ਤਵੇ ਤੇ ਟੋਟਕੇ ਅਜਿਹੇ 
ਬਣ ਚੁੱਕੇ ਹਨ ਕਿ ਜਿਨ੍ਹਾਂ ਨੂੰ ਸੁਣਕੇ ਬੇਮੁਹਾਰੇ ਹੀ ਹਾਸੇ ਦੇ ਫੁਹਾਰੇ ਫੁਟ ਪੈਂਦੇ ਹਨ। 

ਬੇਸ਼ੱਕ ਬਹੁਤ ਸਾਰੇ ਅਫਸਰ ਆਪਣੀ ਜਨਾਬੀ ਦੇ ਨਸ਼ੇ ਵਿਚ ਅਕਸਰ ਹੀ ਭੁੱਲ ਜਾਂਦੇ 
ਹਨ ਕਿ ਉਹ ਪੇਂਡੂ ਸਮਾਜ ਜਾਂ ਗਰੀਬ ਵਰਗ ਨਾਲ ਸਬੈਧਤ ਹਨ। ਫਿਰ ਵੀ ਕਿਤੇ ਨਾ 
ਕਿਤੇ ਅਜਿਹੇ ਅਫਸਰ ਵੀ ਮਿਲ ਜਾਂਦੇ ਹਨ ਕਿ ਜਿਹੜੇ ਆਪਣੀਆਂ ਜੜ੍ਹਾਂ ਨੂੰ ਨਹੀਂ 
ਭੁੱਲਦੇ ਤੇ ਉਹ ਆਪਣੇ ਲੋਕਾਂ ਨਾਲ ਜੁੜੇ ਰਹਿੰਦੇ ਹਨ। ਇਸ ਲਈ ਉਨ੍ਹਾਂ ਦਾ ਖੇਡਣ- 
ਮੱਲਣ ਦਾ ਸੁਭਾਅ ਵੀ ਬਣਿਆ ਰਹਿੰਦਾ ਹੈ ਤੇ ਉਨ੍ਹਾਂ ਦੀ ਔਤਰੀਵ ਖੁਸ਼ੀ ਸਰਕਾਰੀ- 
ਦਰਬਾਰੀ ਸਾੜਿਆਂ ਤੇ ਹੱਕੇ-ਹਾਵਿਆਂ ਦੇ ਬਾਵਜੂਦ ਵੀ ਬਰਕਰਾਰ ਰਹਿੰਦੀ ਹੈ, ਜਿਸ 
ਸਦਕਾ ਉਹ ਆਪਣੇ ਲੋਕਾਂ ਦੇ ਜ਼ਿਆਦਾ ਮਦਦਗਾਰ ਸਾਬਿਤ ਹੁੰਦੇ ਹਨ। 

ਸਾਡੇ ਸਮਾਜ ਵਿਚ ਤੇ ਖਾਸ ਕਰਕੇ ਸਾਡੇ ਰਾਜਨੀਤਿਕ ਤੇ ਪ੍ਰਸ਼ਾਸਨਿਕ ਜੀਵਨ 
ਵਿਚ ਕਈ ਬੰਦੇ ਇੰਨੇ ਮੀਸਣੇ ਹੁੰਦੇ ਹਨ ਕਿ ਉਨ੍ਹਾਂ ਦੇ ਮਨ ਜਾਂ ਦਿਲ ਵਿਚ ਕੀ ਖਿਚੜੀ 
ਪਕਦੀ ਰਹਿੰਦੀ ਹੈ, ਉਹ ਕੋਈ ਵੀ ਨਹੀਂ ਬੁਝ ਸਕਦਾ। ਇਹ ਚੁਪ-ਚੁਪੀਤੇ ਜਿਹੇ ਲੋਕ 
ਆਪਣੀ ਜ਼ੁਬਾਨ ਨੂੰ ਮੋਟਾ ਤਾਲਾ ਜੜ੍ਹੀ ਫਿਰਦੇ ਹਨ ਤੇ ਆਪਣੇ ਢਿੱਡ ਦੀ ਗੱਲ ਬਾਹਰ 

210/ ਹਸਦਿਆਂ ਦੇ ਘਰ ਵਸਦੇ 


ਨਹੀਂ ਕੱਢਦੇ, ਪਰ ਇਸ ਦੇ ਨਾਲ ਹੀ ਇਹ ਆਪਣੇ ਦਿਲ ਵਿਚੋਂ ਗੁੱਸੇ ਦੀ ਮੈਲ ਜਾਂ ਖੋਰ 
ਨਹੀਂ ਗੁਆਉਂਦੇ। ਮੇਨਿਆ ਜਾਂਦਾ ਹੈ ਕਿ ਅਜਿਹੇ ਬੰਦੇ “ਪੱਥਰ ਚੱਟ ਬੂਟੀ” ਵਾਂਗੂੰ ਜਿਸ ਨੂੰ 
ਚੱਟ ਜਾਂਦੇ ਹਨ, ਬਸ ਫਿਰ ਉਹ ਬੈਦਾ ਕਦੇ ਹਰਾ-ਭਰਾ ਨਹੀਂ ਹੁੰਦਾ। 

ਅਜਿਹੇ ਲੋਕਾਂ ਦੇ ਮੀਸਣੇਪਣ ਤੇ ਦੋਗਲੀ ਖਸਲਤ ਦੀ ਪੁਰਨ ਤੌਰ 'ਤੇ ਤਰਜਮਾਨੀ 
ਪੰਜਾਬੀ ਦੇ ਅਖਾਣ 'ਸ਼ਕਲ ਮੋਮਨਾ ਤੇ ਕਰਤੂਤ ਕਾਫ਼ਰਾਂ` ਦੁਆਰਾ ਹੁੰਦੀ ਹੈ। ਇਹ ਲੋਕ 
ਆਪਣੇ ਢਿੱਡ ਦੀ ਗੱਲ ਆਪਣੀ ਘਰਵਾਲੀ ਨੂੰ ਵੀ ਨਹੀਂ ਦੱਸਦੇ। ਪਰ ਦੂਜੇ ਪਾਸੇ 
ਆਪਣੇ ਵਿਰੋਧੀਆਂ ਬਾਰੇ ਇਹ ਆਲੇ-ਭੋਲੇ ਜਿਹੇ ਬਣ ਕੇ ਇਉਂ ਗੱਲ ਦਾ ਗਲਾਧੜ 
ਬਣਾਉਂਦੇ ਹਨ ਕਿ ਉਸ ਦਾ ਢਿੱਡ ਤੇ ਸਭ ਹੀਜ-ਪਿਆਜ਼ ਨੰਗਾ ਕਰ ਦਿੰਦੇ ਹਨ। ਇਸ 
ਪ੍ਰਥਾਇ ਅਜਿਹੇ ਨੁਕਤਾਚੀਨਾਂ ਬਾਰੇ ਗਾਲਿਬ “ਗੈਰ ਕਾ ਖਤ ਛੁਪਾਏ ਨਾ ਬਨੇ ਦਾ ਬੜਾ 
ਢੁਕਵਾਂ ਸ਼ਿਅਰ ਕਹਿ ਗਿਆ ਹੈ। ਅਜਿਹੇ ਭੋਂਇ ਝਾਕੂ ਜਿਹੇ ਬੰਦੇ ਬੜੇ ਕੀਨਾਤੋਜ਼ ਅਰਥਾਤ 
ਬਦਲਾਖੋਰ ਹੁੰਦੇ ਹਨ। ਇਨ੍ਹਾਂ ਨੂੰ ਮਨ ਵਿਚ ਵੈਰ ਰੱਖਣ ਦੇ ਕਾਰਨ ਸ਼ੁਤਰਕੀਨ ਭਾਵ ਉਠ 
ਵਰਗਾ ਵੈਰ ਰੱਖਣ ਵਾਲੇ ਮੇਨਿਆ ਜਾਂਦਾ ਹੈ। 

ਫਿਰ ਇਹ 'ਝੂਠਾਂ ਦੇ ਬੇਤਾਜ ਬਾਦਸ਼ਾਹ” ਹੈਦੇ ਹਨ। ਅਜਿਹੇ 'ਕੂੜ ਦੇ ਪੁਜਾਰੀ” ਬੈਦੇ ਤਾਂ 
ਕਈ ਵਾਰੀ ਭਲੇ-ਚੰਗੇ ਬੰਦਿਆਂ ਦਾ ਵੀ ਛਿੱਤਰ-ਪੱਲਾ ਕਰਾ ਦਿੰਦੇ ਹਨ। ਇਨ੍ਹਾਂ ਦੇ 
ਸਿਆਹ-ਕਾਲੇ ਗਪੰੜਸੈਖ਼ ਝੂਠਾਂ ਦੇ ਸਾਹਮਣੇ ਸੱਚਾਈ ਤਾਂ ਲੂਣ ਸੰਘਦੀ ਫਿਰਦੀ ਹੈ। ਇਥੋਂ 
ਤਕ ਕਿ ਇਹ 'ਝ਼ੂਠ ਦੇ ਵਪਾਰੀ” ਤਾਂ ਸਥ-ਪਰ੍ਹੇ ਤੇ ਕੋਰਟ-ਕਚਹਿਰੀਆਂ ਵਿਚ ਨਕਬਖ਼ਤ 
ਬੰਦਿਆਂ ਦਾ ਵੀ ਲਿਹਾਜ਼ ਨਹੀਂ ਕਰਦੇ। ਇਉਂ ਫਿਰ ਸੱਚੇ ਬੋਦੇ ਅਕਸਰ ਹੀ ਅਜਿਹੇ ਕਲਮੁੰਹੇ 
ਬਦਮਾਸ਼ਾਂ ਤੋਂ ਆਪਣਾ ਮੁੰਹ ਲੁਕਾਉਣ ਤੇ ਟਾਲਾ ਵੱਟਣ ਵਿਚ ਹੀ ਆਪਣਾ ਭਲਾ 
ਮਨਾਉਂਦੇ ਹਨ। ਇਨ੍ਹਾਂ ਦੀਆਂ ਝੂਠੀ ਤੇ ਕਪਟੀ ਜਿਹੀਆਂ ਕਰਤੂਤਾਂ ਕਈ ਵਾਰ ਦੋ ਧਿਰਾਂ 
ਵਿਚ ਛਿੱਤਰ-ਪੰਲੇ ਤੇ ਜੁਤ-ਪਤਾਣ ਕਰਾਉਣ ਦੀ ਵੀ ਨੱਬਤ ਲਿਆ ਦਿੰਦੀਆਂ ਹਨ। 

ਬਹਿਰਹਾਲ, ਇਹ ਪੰਗੇਬਾਜ਼ ਬੋਦੇ ਜ਼ਾਹਿਰਾ ਤੱਰ 'ਤੇ ਆਪਣੀਆਂ ਮਾੜੀਆਂ 
ਭਦਰਕਾਰੀਆਂ ਦੇ ਕਾਰਨ ਆਪਣੇ ਮੁੰਹ 'ਤੇ ਮੋਹ-ਕਾਲਸ” ਮਲਦੇ ਹੀ ਹਨ, ਸਗੇਂ ਅਜਿਹੇ 
ਲੌਕ ਆਪਣੇ ਟੱਬਰ-ਟੀਰ ਨੂੰ ਵੀ “ਧੋਬੀ ਦੇ ਕੁੱਤੇ ਵਾਂਗੂੰ” ਕਿਸੇ ਘਰ-ਘਾਟ ਦਾ ਨਹੀਂ ਰਹਿਣ 
ਦਿੰਦੇ। ਇਹ ਇੰਨੇ ਢੀਠ ਤੇ ਬੇਸ਼ਰਮ ਜਿਹੇ ਬਦੇ ਹੈਦੇ ਹਨ ਕਿ ਇਹ ਚੋਰ ਹੋਣ ਦੇ ਬਾਵਜੂਦ ਵੀ 
ਆਪਣੇ ਚਿਹਰੇ ਦੇ ਹਾਵਾਂ-ਭਾਵਾਂ ਤੋਂ ਦਰਵੇਸ਼ ਤੇ ਗਰੀਬੜੇ ਜਿਹੇ ਜਾਪਦੇ ਹਨ। 

ਇਸ ਪ੍ਰਥਾਇ ਇਕ ਸੱਚੀ ਕਹਾਣੀ ਹੈ ਕਿ ਕਿਸੇ ਪਿਡ ਵਿਚ ਕੋਈ ਆਪਣੇ ਘਰ ਹੀ 
ਸ਼ਰਾਬ ਕੱਢ ਰਿਹਾ ਸੀ। ਇਸ ਦੀ ਕਿਸੇ ਮੁਖਬਰ ਨੇ ਪੁਲਿਸ ਨੂੰ ਇਤਲਾਹ ਦੇ ਦਿਤੀ। ਜਦੋਂ 
ਥਾਣੇਦਾਰ ਆਇਆ ਤਾਂ ਉਨ੍ਹਾਂ ਦਾ ਬਾਬਾ ਬਾਹਰ ਬੈਠਾ ਸੀ। ਥਾਣੇਦਾਰ ਨੇ ਉੱਸ ਨੂੰ 
ਪੁਛਿਆ ਕਿ ਬਾਬਾ ਬਾਹਰ ਬੈਠਾ ਕੀ ਕਰ ਰਿਹਾ ਹੈਂ ਤਾਂ ਬਾਬਾ ਅਗੋਂ ਬੋਲਿਆ ਕਿ ਬੁੜ੍ਹੇ ਬੋਦੇ 
ਤਾਂ ਹੁਣ ਚੰਕੀਦਾਰਾ ਕਰਨ ਜੋਗੇ ਹੀ ਰਹਿ ਗਏ ਹਨ। ਉਸ ਦੇ ਬੇਝਿਜਕ ਬੋਲੇ ਝੂਠ ਨੂੰ ਸੁਣ 
ਕੇ ਥਾਣੇਦਾਰ ਨੂੰ ਲੱਗਾ ਕਿ ਮੁਖਬਰ ਉਸ ਨੂੰ ਐਵੇਂ ਹੀ ਗਲਤ ਖਬਰ ਦੇ ਗਿਆ ਹੈ ਤੇ ਇਉਂ 

211/ ਹਸਦਿਆਂ ਦੇ ਘਰ ਵਸਦੇ 


ਪੁਲਿਸ 'ਬਰੈਗ' ਹੀ ਵਾਪਸ ਮੁੜ ਗਈ। ਇਨ੍ਹਾਂ ਝੂਠਿਆਂ ਦੀ ਕਿਸੇ ਵੀ ਗੱਲ ਦਾ ਇਤਬਾਰ 
ਨਹੀਂ ਕੀਤਾ ਜਾ ਸਕਦਾ। 

ਇਨ੍ਹਾਂ ਬਾਰੇ ਹੀ ਕਿਸੇ ਸ਼ਾਇਰ ਨੇ ਕਿਹਾ ਹੈ ਕਿ 'ਵੋ ਵਾਅਦਾ ਹੀ ਕਿਆ ਜੋ ਵਫ਼ਾ ਹੋ 
ਜਾਏ'। ਇਸ ਲਈ ਇਹ ਚਿੱਟੇ ਦੀ ਦਿਨ ਦੀ ਲੋਅ ਵਿਚ ਵੀ ਕੋਰੇ-ਕਾਲੇਂ ਝੂਠ ਬੋਲਦੇ ਹਨ। 
ਅਤ ਨੂੰ ਜਦੋਂ ਇਨ੍ਹਾਂ ਦਾ ਝੂਠ ਫੜਿਆ ਜਾਂਦਾ ਹੈ ਤਾਂ ਆਮ ਤੌਰ 'ਤੇ ਲੋਕ ਇਨ੍ਹਾਂ ਦੀ ਝੂਠੀ 
ਕਰਤੂਤ ਬਾਰੇ “ਰਾਤ ਦੇ ਵਪਾਰੀ ਲੱਦ ਗਏ” ਜਿਹੀ ਫੱਬਤੀ ਕਸਦੇ ਹਨ। ਇਨ੍ਹਾਂ ਝੂਠੇ ਤੇ 
ਕਪਟੀਆਂ ਦੇ ਸਾਹਮਣੇ ਸੱਥ-ਪਰ੍ਹੇ ਵਿਚ ਜਾਂ ਕੋਰਟ-ਕਚਹਿਰੀ ਸੱਚੇ ਬੰਦੇ ਤਾਂ ਆਪਣਾ ਮੁਹ 
ਹੀ ਲੁਕੋ ਲੈਂਦੇ ਹਨ। ਸਿਰੇ ਦੀ ਗੱਲ ਤਾਂ ਇਹ ਹੈ ਕਿ ਇਹ ਲੋਕ ਗੱਪ ਤਾਂ ਇਉਂ ਰੇੜਦੇ ਹਨ 
ਕਿ ਇਨ੍ਹਾਂ ਦੇ ਝੂਠ-ਤੁਫ਼ਾਨਾਂ ਦੀ ਬੱਦਲਵਾਈ ਦੇਖ ਕੇ ਤਾਂ ਸੱਚ ਦਾ ਸੁਰਜ ਵੀ ਸ਼ਰਮਾ ਕੇ 
ਅਦਰ ਜਾ ਵੜਦਾ ਹੈ। 

ਸਾਡੇ ਸਮਾਜ ਤੇ ਖਾਸ ਕਰਕੇ ਸਰਕਾਰੀ ਕਾਰ-ਵਿਹਾਰ ਵਿਚ ਇਕ ਵਿਕੌਲਿਤਰਾ 
ਜਿਹਾ ਤਬਕਾ ਫੁਕਰੇ-ਫੰਡਿਆਂ ਦਾ ਹੁੰਦਾ ਹੈ, ਜੋ ਵੱਡੇ ਬੰਦਿਆਂ ਦੇ ਮੋਢਿਆਂ 'ਤੇ ਚੜ੍ਹ ਕੇ 
ਆਪਣਾ ਕੱਦ-ਬੱਤ ਉਚਾ ਕਰਦੇ ਰਹਿੰਦੇ ਹਨ। ਇਹ “ਉਪਰ ਚਾਟੋ-ਨੀਚੇ ਕਾਟੋ” ਹੈਦੇ ਹਨ। 
ਛਿਤਰ ਵਾਂਗੂ ਵਧਦੀਆਂ ਜਾਂਦੀਆਂ ਹਨ। ਅਜਿਹੇ ਲੋਕ ਦਫ਼ਤਰਾਂ ਕਚਹਿਰੀਆਂ ਵਿਚ 
ਆਮ ਮਿਲ ਜਾਂਦੇ ਹਨ ਕਿ ਜਿਹੜੇ ਮੋਤਰੀਆਂ ਤੋਂ ਲੈ ਕੇ ਸੈਕਟਰੀਆਂ ਤਕ ਦੇ ਰੈਂਫਰੈਂਸ ਲਈ 
ਫਿਰਦੇ ਹਨ। ਫਿਰ ਇਹ ਫੰਡੇ-ਫੁਕਰੇ ਆਦਮੀ ਸਧਾਰਨ ਲੋਕਾਂ ਤੇ ਅਧਿਕਾਰੀਆਂ ਤੇ 
ਕਰਮਚਾਰੀਆਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਦੀ ਧੰੜੀ ਪੱਟਦੇ ਹਨ। 

ਇਥੇ ਫੌੰਡਵਾਈ ਤੇ ਫੁਕਰਪਣੇ ਦੇ ਸਬੰਧ ਵਿਚ ਮੈਨੂੰ ਕਿਸੇ ਫੁਕਰੇ ਕਵੀ ਦੀ ਗੱਲ ਵੀ 
ਯਾਦ ਆਈ ਹੈ ਕਿ ਉਸ ਨੇ ਇਕ ਵਾਰੀ ਗਾਲਿਬ ਦਾ ਕੋਈ ਸ਼ਿਅਰ ਆਪਣਾ ਬਣਾ ਕੇ 
ਬੋਲਿਆ ਤਾਂ ਨਾਲ ਦੇ ਸਾਥੀ ਨੇ ਉਸ ਨੂੰ ਟੋਕਿਆ ਕਿ ਇਹ ਤਾਂ ਗਾਲਿਬ ਦਾ ਸ਼ਿਅਰ ਹੈ। 
ਪਰ ਅੰਗੋਂ ਫੁਕਰਾ ਝੱਟ ਦੇਣੇ ਆਪਣੀ ਫੁਕਰਾਪਥੀ ਦਿਖਾਉਂਦਾ ਹੋਇਆ ਬੋਲਿਆ ਕਿ ਹਾਂ 
ਸਚ ਗਾਲਿਬ ਤਾਂ ਆਪਣਾ ਮਿਤਰ ਹੈ ਤੇ ਆਮ ਹੀ ਮੁਸ਼ਾਹਰਿਆਂ ਵਿਚ ਮਿਲਦਾ-ਗਿਲਦਾ 
ਰਹਿੰਦਾ ਹੈ। 

ਸਾਡੇ ਜੀਵਨ ਵਿਚ ਹਾਸਰਸ ਦੇ ਸਬੰਧ ਵਿਚ ਦਰਅਸਲ ਜੱਗ ਬੀਤੀਆਂ ਤਾਂ 
ਅਣਗਿਣਤ ਹੀ ਹਨ, ਪਰ ਮੇਰੀਆਂ ਆਪ ਬੀਤੀਆਂ ਦੀ ਵੀ ਇਕ ਲੰਮੀ ਲੜੀ ਹੈ। ਮੇਰਾ ਵੀ 
ਮਨਣਾ ਹੈ ਕਿ ਖ਼ੁਸ਼ੀ ਇਕ ਮਾਨਸਿਕ ਅਵਸਥਾ ਹੈ ਤੇ ਤੁਹਾਡੇ ਆਲੇ-ਦੁਆਲੇ ਖ਼ੁਸ਼ੀ ਤੇ 
ਖ਼ੁਬਸੁਰਤੀ ਦਾ ਆਲਮ ਬਿਖਰਿਆ ਪਿਆ ਹੁੰਦਾ ਹੈ। ਫਿਰ ਇਹ ਤੁਹਾਡੇ `ਤੇ ਨਿਰਭਰ ਕਰਦਾ 
ਹੈ ਕਿ ਤੁਸੀਂ ਆਪਣੇ ਚੁਗਿਰਦੇ ਦੇ ਇਸ ਖੁਸ਼ਨੰੰਮਾਂ ਮਾਹੌਲ ਦਾ ਕਿਸ ਹਦ ਤੇ ਕਿੰਨਾ ਆਨੰਦ 
ਮਾਣਦੇ ਹੋ। 


212/ ਹਸਦਿਆਂ ਦੇ ਘਰ ਵਸਦੇ 


ਖੇਰ! ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਈ ਵਾਰ ਕਈ-ਕਈ ਬੰਦਿਆਂ ਦੀ 
ਸਧਾਰਨ ਕਹੀ ਗੱਲ ਵੀ ਬੜੀ ਰੰਚਿਕ ਤੇ ਅਨੰਦਮਈ ਬਣ ਜਾਂਦੀ ਹੈ। ਇਸ ਪ੍ਰਸੈਗ ਵਿਚ 
ਹੁਣ ਅਮਰੀਕਾ ਵਿਚ ਵਸ ਚੁੱਕੇ ਮੇਰੇ ਕਾਲਜ ਸਮੇਂ ਦੇ ਮਿੱਤਰ ਹਾਕਮ ਸਿੰਘ ਗਿੱਲ ਦੀ ਇਕ 
ਗੱਲ ਅਜ ਵੀ ਸਾਡੇ ਦੋਸਤਾਂ ਦੇ ਦਾਇਰੇ ਵਿਚ ਬਹੁਤ ਹੀ ਮਕਬੂਲ ਹੈ, ਜੋ ਕਿ ਤਕਰੀਬਨ 
ਹੁਣ ਤਕ ਸਾਡੇ ਸਾਰੇ ਮਿੱਤਰਾਂ ਦਾ ਸਾਂਝਾ ਜਿਹਾ ਤਕੀਆ ਕਲਾਮ ਹੀ ਬਣ ਚੁੱਕੀ ਹੈ। ਮੈਂ ਤੇ 
ਹਾਕਮ ਗਿੱਲ ਡੀ.ਐੱਮ. ਕਾਲਜ ਮੋਗਾ ਵਿਚ ਪੜ੍ਹਨ ਸਮੇਂ ਸ਼ਾਮ ਨੂੰ ਕਾਲਜ ਦੀਆਂ 
ਗਰਾਊਂਡਾਂ ਵਿਚ ਖੇਡਣ ਜਾਇਆ ਕਰਦੇ ਸੀ। ਮੈਂ ਹਾਕੀ ਖੇਡਣ ਤੋਂ ਇਲਾਵਾ ਐਥਲੈਟਿਕਸ 
ਵੀ ਕਰਦਾ ਸੀ। ਇਕ ਦਿਨ ਮੈਂ ਕਾਹਲੀ ਵਿਚ ਆਪਣੀ ਹਾਕੀ ਲਿਜਾਣੀ ਭੁੱਲ ਗਿਆ ਤੇ 
ਰਾਹ ਵਿਚ ਜਾਂਦੇ-ਜਾਂਦੇ ਨੇ ਹਾਕਮ ਗਿੱਲ ਦੀ ਹਾਕੀ ਫੜ ਲਈ। ਜਦੋਂ ਹਾਕੀ ਦੀ ਪ੍ਰੈਕਟਿਸ 
ਸ਼ੁਰ ਹੋਈ ਤਾਂ ਹਾਕਮ ਨੇ ਮੋਥੋਂ ਆਪਣੀ ਸਟਿਕ ਮੋਗੀ। ਮੈਂ ਕਿਹਾ ਕਿ ਬਾਈ ਮੈਨੂੰ ਪੈਕਟਿਸ 
ਕਰ ਲੈਣ ਦੇ; ਇਸ 'ਤੇ ਉਹ ਬੋਲਿਆ ਕਿ ਇਹ ਤਾਂ ਠੀਕ ਹੈ, ਪਰ “ਗ਼ਾਲਿਬ ਕਿਸ ਸੇ ਖੇਲੋਂ 
ਗਾ'। ਸੋ 'ਗਾਲਿਬ ਕਿਸ ਸੇ ਖੇਲੇਗਾ' ਇਕ ਲੌਕ ਅਖਾਣ ਵਾਂਗੂੰ ਸਾਡੇ ਸਾਰੇ ਮਿੱਤਰਾਂ ਵਿਚ 
ਅਜ ਤਕ ਵੀ ਪ੍ਰਚਲਿਤ ਹੈ। 

ਇਸ ਤਰ੍ਹਾਂ ਹੀ ਕਾਲਜ ਦੇ ਸਮੇਂ ਸਾਡਾ ਐੱਨ.ਸੀ.ਸੀ. ਦਾ ਕੈਂਪ ਮੁਕਤਸਰ ਲੱਗਿਆ। 
ਅਸੀਂ ਕਈ ਜਣੇ ਇਜ਼ਾਜਤ ਤੋਂ ਬਿਨਾਂ ਮੁਕਤਸਰ ਸਾਹਿਬ ਦੇ ਸਰੋਵਰ ਵਿਚ ਨਹਾਉਣ ਚਲੇਂ 
ਗਏ। ਦੇਵਨੌਤ ਉਥੇ ਕੈਂਪ ਕਮਾਂਡਰ ਵੀ ਆ ਗਏ। ਉਨ੍ਹਾਂ ਨੇ ਸਾਡੇ ਸਭ ਦੇ ਨਾਮ ਤੇ ਕਲਾਸ 
ਨੋਟ ਕਰ ਲਏ। ਸਾਡੇ ਵਿਚ ਇਕ ਵਿਰਕ ਮੁੰਡਾ ਹੁੰਦਾ ਸੀ ਤੇ ਉਸ ਦਾ ਕਾਲਜ ਵਿਚ ਛੇਵਾਂ 
ਸਾਲ ਸੀ ਕਿਉਂਕਿ ਉਸ ਦੀ ਬੀ.ਏ. ਵਿਚ ਪੱਕੀ ਹੀ ਬਰੇਕ ਲੱਗੀ ਜਾਪਦੀ ਸੀ। ਉਸ ਨੇ 
ਆਪਣੇ ਨਾਮ ਦੇ ਨਾਲ ਆਪਣੇ ਆਪ ਨੂੰ “ਸਿਕਸਥ ਯੀਅਰ” ਦਾ ਸਟੂਡੈਂਟ ਦੱਸਿਆ। 
ਅਗਲੀ ਸਵੇਰ ਪਰੇਡ ਵਿਚ ਸਾਨੂੰ ਸਭ ਨੂੰ ਅਲੱਗ ਕੱਢਿਆ ਗਿਆ ਤਾਂ ਕਮਾਂਡਰ ਸਾਹਿਬ 
ਨੇ ਉਸ ਨੂੰ ਪੁਛਿਆ ਕਿ ਤੂੰ ਤਾਂ ਐੱਮ.ਏ. ਦਾ ਵਿਦਿਆਰਥੀ ਹੈ, ਇਥੇ ਪਰੇਡ ਵਿਚ ਕੀ ਕਰ 
ਰਿਹਾ ਹੈਂ। ਬਾਈ ਵਿਰਕ ਕਹਿਣ ਲੱਗਾ; ਨਹੀਂ ਸਰ, ਮੈਂ ਵਿਦਿਆਰਥੀ ਤਾਂ ਫੋਰਥ ਯੀਅਰ ਦਾ 
ਹਾਂ, ਪਰ ਕਾਲਜ ਵਿਚ ਮੇਰਾ ਛੇਵਾਂ ਸਾਲ ਹੈ। ਖੇਰ ! ਕਮਾਂਡਰ ਸਾਹਿਬ ਨੇ ਪ੍ਰਸੈਨ ਹੋ ਕੇ ਸਾਨੂੰ 
ਸਭ ਨੂੰ ਮੁਆਫ਼ ਕਰ ਦਿੱਤਾ। 

ਅਜਕਲੂ ਬਾਈ ਹਾਕਮ ਸਿੰਘ ਕਨੇਡਾ ਵਿਚ ਰਹਿੰਦਾ ਹੈ। ਉਸ ਨੇ ਇਕ ਵਾਰੀ ਗੱਲ 
ਸੁਣਾਈ ਕਿ ਕੋਈ ਬਾਬਾ ਕਨੇਡਾ ਵਿਚ ਆਪਣੇ ਭਾਈ-ਭਤੀਜਿਆਂ ਕੌਲ ਗਿਆ। ਉਸ ਦੇ 
ਭਤੀਜਿਆਂ ਨੇ ਕੌਮਾਂ-ਕਾਰਾਂ ਤੋਂ ਵਿਹਲੇ ਨਾ ਹੋਣ ਕਰਕੇ ਬਾਬੇ ਨੂੰ ਘੁਮਾਉਣ-ਫਿਰਾਉਣ ਦੀ 
ਜ਼ਿੰਮੇਵਾਰੀ ਦੀ ਰੋਜ਼ਾਨਾਂ ਵਾਰੀ ਬੰਨ੍ਹ ਲਈ। ਫਿਰ ਐਤਵਾਰ ਨੂੰ ਸਾਰੇ ਜਣੇ ਬਾਬੇ ਦੀ ਤਫ਼ਰੀ 
ਕਰਾਉਣ ਲਈ ਲੈ ਨਿਕਲੇ। ਉਨ੍ਹਾਂ ਨੇ ਬਾਬੇ ਨੂੰ ਆਇਰਨ ਬੀਅਰ ਭਾਵ ਲੋਹੇ ਦੇ ਤੱਤ 
ਨਾਲ ਭਰਪੂਰ ਬੀਅਰ ਪਿਆਉਣ ਦਾ ਆਰਡਰ ਦਿਤਾ ਤਾਂ ਬਾਬਾ ਚੀਕ ਪਿਆ ਕਿ ਕੋਈ 


213/ ਹਸਦਿਆਂ ਦੇ ਘਰ ਵਸਦੇ 


ਚੰਗੀ ਵਿਸਕੀ ਵੀ ਪਿਆ ਦਿਉਂ; ਬੀਅਰ ਪਿਆ-ਪਿਆ ਕੇ ਤਾਂ ਤੁਸੀਂ ਮੇਰੀ ਪਹਿਲਾਂ ਹੀ 
ਭਿਆਂ ਬੁਲਾ ਰੱਖੀ ਹੈ। ਜੇ ਵਿਟਾਮਿਨ ਵਜੋਂ ਲੋਹਾ ਦੇਣਾ ਹੀ ਹੈ ਤਾਂ ਮੇਰੇ ਪਿਛੇ ਸਰੀਆ ਹੀ 
ਵਾੜ ਦਿਉ। 

ਸ਼ਰਾਬੀਆਂ ਦੇ ਸਬੈਧ ਵਿਚ ਹੋਰ ਵੀ ਕਿੰਨੀਆਂ ਹੀ ਗੱਲਾਂ ਹਨ ਜਿਵੇਂ ਕਿ ਮਝੇਲਾਂ ਦੇ 
ਘਰ ਕੋਈ ਸ਼ਰਾਬ ਪੀਣ ਦਾ ਸ਼ੌਕੀਨ ਪ੍ਰਾਹਣਾ ਆ ਗਿਆ। ਘਰਵਾਲੇ ਪੀਣ ਵਾਲੀ ਗਾਲ ਨੂੰ 
ਆਏਂੱ-ਬਾਏਂ-ਸ਼ਾਏਂ ਕਰਨ ਲਈ ਉਸ ਨੂੰ ਪਾਣੀ ਪਿਆਈ ਜਾਣ ਤਾਂ ਉਹ ਮਹਿਮਾਨ ਨਲਕੇ 
`ਤੇ ਜਾ ਖੜਿਆ ਕਿ ਮੈਨੂੰ ਸ਼ਰਾਬ ਨਹੀਂ ਪਿਆਉਣੀ ਤਾਂ ਪਾਣੀ ਦੀ ਬਾਲਟੀ ਹੀ ਡਾਹ 
ਦਿਉ। 

ਇਸ ਤਰ੍ਹਾਂ ਹੀ ਮਹਿਮਾਨਾਂ ਸਬੈਧੀ ਵੀ ਕਈ ਟੋਟਕੇ ਹਨ ਜਿਵੇਂ ਕਿ ਮਲਵਈਆਂ ਦੇ 
ਘਰ ਕੋਈ ਮਹਿਮਾਨ ਆ ਗਿਆ ਤਾਂ ਘਰ ਦੇ ਮੁੰਡੇ ਉਸ ਮਹਿਮਾਨ ਬਾਬੇ ਨੂੰ ਸ਼ਾਮ ਨੂੰ ਖੇਤਾਂ 
ਵੱਲ ਨੂੰ ਲੈ ਤੁਰੇ। ਅੰਗੋਂ ਉਨ੍ਹਾਂ ਦਾ ਬਾਪੁ ਕਹਿਣ ਲੱਗਾ ਕਿ ਬਟਾਊ ਨੂੰ ਕਿੱਧਰ ਲਈ 
ਜਾਂਦੇ ਹੋ ਤਾਂ ਉਹ ਕਹਿਣ ਲੱਗੇ ਕਿ ਬਾਬਾ ਜੀ ਨੂੰ ਖੂਹ 'ਤੇ ਗਜਰਾਉਣ ਭਾਵ ਗਾਜਰਾਂ 
ਖਵਾਉਣ ਲਈ ਲੈ ਚੱਲੋਂ ਹਾਂ। 

ਇਉ' ਹੀ ਮਝੈਲਾਂ ਬਾਰੇ ਮਸ਼ਹੂਰ ਹੈ ਕਿ ਖਾਣ-ਪੀਣ ਤੇ ਪਹਿਨਣ-ਪਚਰਣ ਦੇ ਖੁਦ ਤਾਂ 
ਬਹੁਤ ਸ਼ੌਕੀਨ ਹਨ, ਪਰ ਜੇ ਕੋਈ ਅਣਚਾਹਿਆ ਜਿਹਾ ਮਹਿਮਾਨ ਟਪਕ ਪਵੇ ਤਾਂ ਮਝੈਲ 
ਉਹ ਐਵੇਂ ਹੀ ਕੁਕੜਾਂ ਦੇ ਖੁੱਡੇ ਵਿਚ ਡੰਡਾ ਮਾਰ ਕੇ ਕੁਕੜਾਂ ਦੀ ਕੜੇਂ-ਕੜੇਂ ਕਰਾਉਂਦੇ 
ਰਹਿੰਦੇ ਹਨ ਤਾਂ ਕਿ ਸ਼ਾਇਦ ਮਹਿਮਾਨ ਖੁਦ ਹੀ ਸੈਗ ਮੋਨਕੇ ਕਹਿ ਦੇਵੇ ਕਿ ਮੁਰਗਾ 
ਬਣਾਉਣ ਨੂੰ ਰਹਿਣ ਹੀ ਦਿਉ। 

ਇਸ ਤਰ੍ਹਾਂ ਹੀ ਭਾਪਿਆਂ ਬਾਰੇ ਆਮ ਹੀ ਪਚਲਿਤ ਹੈ ਕਿ ਉਹ ਆਪਣੇ ਮਹਿਮਾਨ ਨੂੰ 
ਨਾਲੋਂ ਤਾਂ ਰੋਟੀ ਖਾਣ ਨੂੰ ਕਹੀ ਜਾਣਗੇ ਅਤੇ ਨਾਲ ਹੀ ਇਹ ਵੀ ਫਿਕਰ-ਖਦਸ਼ਾ ਜ਼ਾਹਿਰ 
ਕਰਦੇ ਰਹਿੰਦੇ ਹਨ ਕਿ ਕਿਤੇ ਗੱਡੀ ਜਾਂ ਬੱਸ ਹੀ ਨਾ ਨਿਕਲ ਜਾਵੇ। ਖੇਰ! ਸਟੇਸ਼ਨ 'ਤੇ ਜਾ 
ਕੇ ਵਾਰ-ਵਾਰ ਇਹ ਕਹੀ ਜਾਣਗੇ ਕਿ ਜੇ ਟਰੇਨ ਨੇ ਲੇਟ ਹੀ ਆਉਣਾ ਸੀ ਤਾਂ ਕਿੰਨਾ 
ਚੰਗਾ ਹੌਦਾ ਕਿ ਤੁਸੀਂ ਰੋਟੀ ਖਾ ਹੀ ਲੋਂਦੇ। 

ਇਸ ਚਲ ਰਹੇ ਹਾਸ-ਵਿਅਗਾਂ ਤੇ ਮਜ਼ਾਕੀਆ ਸੁਭਾਅ ਦੇ ਵਿਚਾਰ-ਵਿਸਥਾਰ ਵਿਚ 
ਦੇਵ ਸਮਾਜ ਸਕੂਲ ਵਿਚ ਪ੍ਰਮਜੀਤ ਸਿੰਘ ਬਾਹੀਆ ਮੇਰਾ ਜਮਾਤੀ ਹੁੰਦਾ ਸੀ। ਹੁਣ ਉਹ ਵੀ 
ਕਨੇਡਾ ਵਿਚ ਰਹਿ ਰਿਹਾ ਹੈ। ਬਚਪਨ ਵਿਚ ਉਹ ਬਹੁਤ ਹੀ ਖੁਸ਼ਦਿਲ ਤੇ ਦਿਲਦਾਰ ਬੋਦਾ 
ਹੁੰਦਾ ਸੀ ਤੇ ਉਸ ਦੀਆਂ ਗੱਲਾਂ ਤਾਂ ਕਿਸੇ ਵੀ ਸੁਣਨ ਵਾਲੇ ਦੇ ਅਦਰ ਹਾਸੇ ਦੀ ਝੁਣਝੁਣੀ 
ਛੇੜ ਦਿੰਦੀਆਂ ਸਨ। ਪ੍ਰਮਜੀਤ ਦਾ ਤਕੀਆ ਕਲਾਮ ਉਦੋਂ ਤੋਂ ਲੈ ਕੇ ਹੁਣ ਤਕ “ਬਾਬਿਉ” 
ਹੁੰਦਾ ਹੈ ਕਿਉਂਕਿ ਉਹ ਹਰ ਗੱਲ “ਬਾਬਿਉ” ਕਹਿ ਕੇ ਹੀ ਸ਼ੁਰ ਕਰਦਾ ਹੈ ਤੇ ਉਸ ਦੀ ਹਰ 
ਗੱਲ ਕੁਤਕੁਤਾੜੀਆਂ ਜਿਹੀਆਂ ਕਰਦੀ ਜਾਪਦੀ ਹੈ। ਉਹ ਆਪਣੀ ਗੱਲਬਾਤ ਵਿਚ 


214/ ਹਸਦਿਆਂ ਦੇ ਘਰ ਵਸਦੇ 


ਆਪਣੇ ਆਪ ਨੂੰ ਫੌਜਾਂ ਕਹਿਣ ਦਾ ਵੀ ਆਦੀ ਸੀ। ਫਿਰ ਜਦੋਂ ਉਹ ਕੋਈ ਗੱਲ ਕਰਦਾ ਸੀ 
ਤਾਂ ਉਸ ਵਿਚ ਫੌਜਾਂ ਵਲੋਂ ਭਾਵ ਆਪਣੇ ਵਲੋਂ ਨੰਗੇ ਧੜ ਲੜਨ ਜਿਹੀ ਕਾਰਵਾਈ ਦਾ 
ਜ਼ਿਕਰ ਜ਼ਰੂਰ ਕਰਦਾ ਸੀ। 

ਪ੍ਰਮਜੀਤ ਦੁਨੀਆਂ ਦੀ ਇਕ ਆਮ ਜਿਹੀ ਨਸੀਹਤ ਸਬੈਧੀ ਗੱਲ ਕਰਦਾ ਹੋਇਆ 
ਕਹਿੰਦਾ ਹੁੰਦਾ ਸੀ ਕਿ ਪਹਿਲੀ ਗੱਲ ਤਾਂ ਰੈਸੋ-ਰੀਸ ਆਪਣੇ ਵਿਤੋਂ ਵੱਧ ਪੈਰ ਨਾ ਪਸਾਰੋ। 
ਫਿਰ ਕਿਤੇ ਨੱਕ-ਨਮੁਜ ਰੱਖਣ ਲਈ ਜੇ ਕਿਤੇ ਰੀਸ ਕਰਨੀ ਵੀ ਪੈ ਜਾਵੇ ਤਾਂ ਵੀ ਅਕਲ 
ਦਾ ਪੱਲਾ ਨਾ ਛੱਡੋ। ਇਸ ਪ੍ਰਥਾਇ ਮੈਨੂੰ ਉਸ ਦੀ ਉਸ ਵਲੋਂ ਸੁਣਾਈ ਗਈ ਇਮਤਿਹਾਨ 
ਦੇ ਰਹੇ ਕਿਸੇ ਵਿਦਿਆਰਥੀ ਦੀ ਗੱਲ ਯਾਦ ਆਈ ਹੈ ਕਿ ਕੋਈ ਵਿਦਿਆਰਥੀ ਇਮਤਿਹਾਨ 
ਵਿਚ ਨਕਲ ਮਾਰ ਰਿਹਾ ਸੀ। ਉਸ ਨੇ ਬਾਹਰੋਂ ਆਈ ਕਿਤਾਬ ਦੇ ਪੈਨਿਆਂ ਦੀ ਮੱਖੀ ਤੇ 
ਮੱਖੀ ਮਾਰਨ ਵਾਂਗੂੰ “ਟੋਪੋ ਮਾਰਦੇ' ਹੋਏ; ਇਹ ਵੀ ਲਿਖ ਦਿਤਾ ਕਿ ਅਗਲਾ ਵਿਸਥਾਰ 
ਕਿਤਾਬ ਦੇ ਪਨਾ ਨੰਬਰ 86 'ਤੇ ਵੇਖੋ। ਬਸ ਫਿਰ ਕੀ ਸੀ; ਕਾਕਾ ਜੀ ਪੇਪਰ ਚੈਕਿੰਗ ਸਮੇਂ 
ਆਪਣੇ ਹੀ ਅਜਿਹੇ ਅਵੱਲੇ ਜਿਹੇ ਛਾਪੇਖਾਨੇ ਦੀ ਬਦੌਲਤ ਫੜੇ ਗਏ ਅਤੇ ਪੇਜ ਸਾਲ ਲਈ 
ਡਿਸਕੁਆਲੀਫਾਈ ਕਰ ਦਿਤੇ ਗਏ। 

ਖੇਰ! ਇਸ ਲਈ ਹੀ ਕਿਹਾ ਗਿਆ ਹੈ ਕਿ ਨਕਲ ਮਾਰਨ ਲਈ ਵੀ ਅਕਲ ਚਾਹੀਦੀ 
ਹੈ ਅਤੇ ਇਸ ਵਾਸਤੇ “ਨਕਲ ਵੀ ਅਕਲ ਨਾਲ ਮਾਰੋ”। ਇਸ ਤਰ੍ਹਾਂ ਹੀ ਕੋਈ ਬੈਦਾ 
ਇੰਟਰਵਿਊ ਵਾਸਤੇ ਗਿਆ। ਉਸ ਨੇ ਕਿਸੇ ਗਾਈਡ ਵਿਚੋਂ ਪੜ੍ਹਿਆ ਸੀ ਕਿ ਜਦੋਂ ਕਮਰੇ 
ਵਿਚ ਦਾਖਲ ਹੋਵੋ ਤਾਂ ਪਹਿਲਾਂ ਇਜਾਜ਼ਤ ਲੈ ਲਵੋ। ਇਸ ਦੇ ਨਾਲ ਉਸ ਕਿਤਾਬ ਵਿਚ 
ਇਹ ਵੀ ਲਿਖਿਆ ਸੀ ਕਿ ਮੇਅ ਆਈ ਕਮ-ਇਨ ਸਰ ਅੱਰ ਮੈਡਮ; ਵਟ ਐਵਰ ਦਾ ਕੇਸ 
ਮੇਂ ਬੀ'। ਬਸ, ਜਨਾਬ ਨੇ ਕਮਰੇ ਵਿਚ ਦਾਖਲ ਹੋਣ ਦੇ ਨਾਲ ਹੀ ਚੇਅਰਮੈਨ ਸਾਹਿਬ ਨੂੰ ਇਹ 
ਰਟਿਆ-ਰਟਾਇਆ ਫਿਕਰਾ ਬੋਲ ਦਿੱਤਾ। ਬਾਕੀ ਇੰਟਰਵਿਊ ਕੀ ਹੋਈ ਹੋਵੇਗੀ; ਇਹ ਤਾਂ 
ਆਪਾਂ ਸਮਝ ਹੀ ਸਕਦੇ ਹਾਂ। 

ਇਸ ਤਰ੍ਹਾਂ ਹੀ ਪ੍ਰਮਜੀਤ ਜਦੋਂ ਕਿਸੇ ਚਤਰ-ਚਲਾਕ ਬੋਦੇ ਦੀ ਗੱਲ ਕਰਦਾ ਸੀ ਤਾਂ 
ਉਹ ਅਕਸਰ ਹੀ ਕਹਿੰਦਾ ਹੈਦਾ ਸੀ ਕਿ ਬਾਈ ਫਲਾਨਾ ਬੈਦਾ ਤਾਂ ਬਹੁਤ ਸ਼ਾਤਿਰ ਹੈ; ਸਾਲਾ 
ਉਹ ਤਾਂ ਅੱਖਾਂ ਨਾਲ ਮਿਰਚਾਂ ਭੋਰਦਾ ਹੈ, ਪਰ ਮੈਂ ਵੀ ਮਰਾਸੀ ਵਾਂਗੂੰ ਪਿੰਡੇ ਨੂੰ ਤੇਲ ਮਲੀ 
ਫਿਰਦਾ ਸੀ। ਪਰਮਜੀਤ ਬਾਹੀਆ ਆਪਣੀਆਂ ਗੱਲਾਂ ਵਿਚ ਜਿਥੇ ਹਾਸਰਸ ਦੀ ਚਾਸਣੀ 
ਭਰਦਾ ਸੀ। ਉਸ ਦੇ ਨਾਲ ਹੀ ਆਪਣੀ ਚੁਸਤੀ-ਚੌਕਸੀ ਦੀ ਕਾਰਵਾਈ ਜ਼ਰੂਰ ਪਾਉਂਦਾ 
ਸੀ। ਉਹ ਅਮੁਮਨ ਹੀ ਇਹ ਕਿਹਾ ਕਰਦਾ ਸੀ ਕਿ ਬਾਈ ਜੀ ਫਲਾਨੇ ਬੰਦੇ ਦੀ ਗੱਲ ਸੁਣ 
ਕੇ ਕੰਨਾਂ ਨੇ ਤਾਂ ਹਸਣਾ ਹੀ ਸੀ, ਸਗੋਂ ਮੇਰੇ ਤਾਂ ਚਿਤੜ ਵੀ ਬਾਘੀ ਪਾਉਣ ਲਗ ਪਏ। 

ਹੁਣ ਪ੍ਰਮਜੀਤ ਦੇ ਮਜ਼ਾਕੀਆ ਸੁਭਾਅ ਦਾ ਬਦਲਵਾਂ ਰੂਪ ਡਾਕਟਰ ਸੈਤ ਪ੍ਰਕਾਸ਼ 
ਵਿਚ ਵੇਖਣ ਨੂੰ ਮਿਲਦਾ ਹੈ। ਉਹ ਥੋੜ੍ਹਾ ਜਿਹਾ ਬਤੌਗੜੀ ਜ਼ਰੂਰ ਹੈ, ਪਰ ਚੜ੍ਹਦੀ ਕਲਾ 


215/ ਹਸਦਿਆਂ ਦੇ ਘਰ ਵਸਦੇ 


ਵਾਲਾ ਬਦਾ ਹੈ। ਇਹ ਇਕ ਇਤਫ਼ਾਕ ਦੀ ਗੱਲ ਹੈ ਕਿ ਉਹ ਵੀ ਕੋਈ ਗੱਲ 'ਬਾਬਿਉ” ਜਾਂ 
“ਮਹਾਂਪੁਰਖੋ” ਕਹਿ ਕੇ ਹੀ ਸ਼ੁਰੂ ਕਰਦਾ ਹੈ। ਉਹ ਆਪਣੇ ਮਰੀਜ਼ਾਂ ਨਾਲ ਗੱਲਬਾਤ ਕਰਦਾ 
ਹੋਇਆ ਆਮ ਹੀ ਕਹਿੰਦਾ ਹੈ ਕਿ ਲਉ ਮਹਾਂਪੁਰਖੋ ਤੁਹਾਨੂੰ ਕੀ ਹੋਇਆ ਹੈ, ਸਗੋਂ ਤੁਸੀਂ ਤਾਂ 
ਚੰਗੇ-ਭਲੇ ਹੋ। ਬਾਬਿਉ ਤੁਸੀਂ ਤਾਂ ਸੇਬ ਵਾਂਗੂੰ ਦਗਦੇ ਪਏ ਹੋ; ਲੈ ਫੇਰ ਵੀ ਟੈਸਟ ਕਰਾ ਕੇ 
ਦੇਖ ਲੈਂਦੇ ਹਾਂ। ਜੇ ਕੋਈ ਮਾੜਾ-ਮੋਟਾ ਨੁਕਸ ਜਾਂ ਫਰਕ-ਸ਼ਰਕ ਨਿਕਲਿਆ ਤਾਂ ਬਾਬਿਉ 
ਅਸੀਂ ਕਾਹਦੇ ਵਾਸਤੇ ਬੇਠੇ ਹਾਂ। ਬਸ ਸਮਝੋਂ ਤੁਹਾਡੇ ਪਿਛੇ ਜਾਨ ਲੜਾ ਦਿਆਂਗੇ। 

ਖੈਰ! ਇਸ ਤਰ੍ਹਾਂ ਡਾ: ਸੈਤ ਪ੍ਰਕਾਸ਼ ਕੁਲ ਮਿਲਾ ਕੇ ਇਕ ਫੇਥ-ਹੀਲਰ ਭਾਵ ਮਰੀਜ਼ ਦੀ 
ਮਾਨਸਿਕਤਾ ਵੀ ਠੀਕ ਕਰਨ ਵਾਲਾ ਡਾਕਟਰ ਹੈ। ਬਹਿਰਹਾਲ, ਕੋਈ ਰੋਗ-ਬਿਮਾਰੀ ਤਾਂ 
ਜ਼ਰੂਰ ਲਾ ਦਿੰਦਾ ਹੈ। ਜ਼ਾਹਿਰ ਹੈ ਕਿ ਡਾਕਟਰ ਵਲੋਂ ਤਸੱਲੀ ਤੇ ਹੌਸਲੇ ਦੀ ਦਵਾ ਮਰੀਜ਼ ਤੇ 
ਅਦਰੋਂ-ਔਦਰੀਂ ਨੰ-ਬਰ-ਨੰ ਹੋਣ ਦੀ ਖਾਹਿਸ਼ ਜ਼ਰਰ ਜਗਾ ਦਿੰਦੀ ਹੈ। ਉਹ ਅਜ ਦੇ ਆਮ ਪੇ 
ਸ਼ਾਵਰ ਲੋਕਾਂ ਤੇ ਖਾਸ ਕਰਕੇ ਡਾਕਟਰਾਂ ਨਾਲੋਂ ਚੰਗਾ ਹੈ, ਜੋ ਕਿ ਆਮ ਤੌਰ 'ਤੇ ਬਾਤ ਦਾ 
ਬਤੰਗੜ ਬਣਾ ਕੇ ਆਪਣੇ ਲਾਲਚ ਤੇ ਨਿਜ-ਲਾਭ ਲਈ ਆਪਣੀ ਹੀ ਧਰਤੀ ਤੇ ਆਪਣ 
ਹੀ ਲੋਕਾਂ ਦੀ ਛਿਲ ਲਾਉਂਦੇ ਹਨ। 

ਇਉਂ ਹੀ ਖੁਸ਼-ਮਿਜ਼ਾਜ ਬੰਦਿਆਂ ਵਿਚ ਪੰਜਾਬ ਯੂਨੀਵਰਸਿਟੀ ਦੇ ਸਮੇਂ ਦੇ ਸਾਡੇ ਇਕ 
ਮਿੱਤਰ ਗੁਰਬਚਨ ਸਿੰਘ ਦਾ ਜ਼ਿਕਰ ਕਰਨਾ ਵੀ ਬਣਦਾ ਹੈ। ਸਾਡੇ ਇਸ ਮਿੱਤਰ ਨੇ 
ਜੰਗਰਾਫ਼ੀਏ ਦੀ ਪੀ.ਐੱਚ.ਡੀ. ਕੀਤੀ ਹੈ, ਪਰ ਅਸੀਂ ਉਸ ਦੀਆਂ ਗਿਆਨੀ-ਧਿਆਨੀ 
ਗੱਲਾਂ ਸੁਣ ਕੇ ਬੜੇ ਚਿਰ ਤੋਂ ਉਸ ਨੂੰ ਡਾਕਟਰ ਗੁਰਬਚਨ ਸਿੰਘ ਦੀ ਥਾਂ ਗਿਆਨੀ 
ਗੁਰਬਚਨ ਸਿੰਘ ਹੀ ਕਹਿੰਦੇ ਹਾਂ। ਉਹ ਸਿਰਫ਼ ਬਹੁਤ ਹੀ ਪੜ੍ਹਿਆ-ਗੁੜਿਆ ਬੰਦਾ ਹੀ 
ਨਹੀਂ, ਸਗੋਂ ਕੜਿਆ-ਛਣਿਆ ਗੁਰਮੁਖ ਸੁਭਾਅ ਦਾ ਸੱਜਣ ਹੈ ਕਿ ਜਿਸ ਦੀ ਹਰ ਗੱਲ 
ਵਿਚ ਇਕ ਪਾਸੇ ਅਧਿਆਤਮਵਾਦ ਤੇ ਰਹੱਸਵਾਦ ਝਲਕਦਾ ਹੈ। ਦੂਜੇ ਪਾਸੇ ਗਿਆਨੀ 
ਜੀ ਦੀ ਸੋਚ ਵਿਚ ਸਾਡੀਆਂ ਸਮਾਜਿਕ ਤੇ ਰਾਜਨੀਤਿਕ ਸਮੱਸਿਆਵਾਂ ਸਬੈਧੀ ਇਕ 
ਫਿਕਰ ਦੇ ਨਾਲ-ਨਾਲ ਹਾਸਰਸ ਵੀ ਉਭਰਦਾ ਹੈ। ਉਹ ਆਪਣੇ ਕਾਲਜ ਦੇ ਦਿਨਾਂ ਤੋਂ ਲੈ 
ਕੇ ਯੂਥ ਸਰਵਿਸਜ਼ ਵਿਚ ਡਾਇਰੈਕਟਰੀ ਕਰਨ ਤਕ ਤੇ ਖਾਸ ਕਰਕੇ ਹੁਣ ਗੁਰਮਤਿ ਸਿਧਾਂਤ 
ਤੇ ਅਕਾਲੀ ਪੰਲਿਟਿਕਸ ਨਾਲ ਜੁੜਿਆ ਹੋਇਆ ਹੈ। ਉਸ ਦੇ ਮੌਜੂਦਾ ਰਾਜ ਪ੍ਰਬੋਧ ਤੇ 
ਹਾਲਾਤੇ-ਹਾਜ਼ਰਾ ਸਬੈਧੀ ਬੜੇ ਹੀ ਸਟੀਕ ਤਫ਼ਸਰੇ ਹੁੰਦੇ ਹਨ ਤੇ ਉਹ ਅਕਸਰ ਹੀ ਅਕਾਲੀਆਂ 
ਦੀ ਸੋਚ ਤੇ ਸੁਭਾਅ ਸਬੈਧੀ ਗਿਆਨੀ ਗਿਆਨ ਸਿੰਘ ਦਾ ਕਥਨ ਦੁਹਰਾਉਂਦਾ ਹੋਇਆ 
ਕਹਿੰਦਾ ਰਹਿੰਦਾ ਹੈ ਕਿ 

ਨਾਤਾ-ਨੰਤ /ਨੰਘਨ ਕੀ ਦੰਗਾ, ਦੰਗਾ ਹੀ /ਇਨ ਨਨ ਤੇ ਮੰਗਾ 
੪ਦਚੰ ਨਾ #ਨ ਕਾ /#ਨ ਦੰਗਾ, #ਠ ਨਹੀਂ ਤੋਂ ਪਨ ਸੰਨਾ 


216/ ਹਸਦਿਆਂ ਦੇ ਘਰ ਵਸਦੇ 


ਸਾਡੇ ਮਿੱਤਰ ਇਹ ਗਿਆਨੀ ਜੀ ਆਪਣੀ ਗੱਲਬਾਤ ਵਿਚ ਇਕ ਪਾਸੇ ਅਕਾਲੀ 
ਦਲ ਤੇ ਦੂਜੇ ਪਾਸੇ ਕੇਂਦਰ ਸਰਕਾਰ ਵਲੋਂ ਤਕਰੀਬਨ ਹਰ ਕੌਮ ਵਿਚ ਲੀਤੋ-ਲੋਲੂੂ ਦੇ ਪਿੱਛੇ 
“ਗੁਰੁ ਚੇਲਾ ਲਾਲਚੀ ਦੋਨੋਂ ਖੇਡਣ ਦਾਅ” ਵਰਗੀ ਮਾਨਸਿਕਤਾ ਤੇ ਕੂਟਨੀਤੀ ਦੀ ਝਲਕ 
ਦਾ ਨਜ਼ਾਰਾ ਦਿਖਾਉਂਦੇ ਰਹਿੰਦੇ ਹਨ। ਇਤਿਹਾਸਕ ਪ੍ਰਸੈਗ ਵਿਚ ਡਾਕਟਰ ਗੁਰਬਚਨ ਸਿੰਘ 
ਦੀ ਪੱਕੀ ਧਾਰਨਾ ਹੈ ਕਿ ਪੈਜਾਬੀ ਲੋਕ ਤੇ ਖਾਸ ਕਰਕੇ ਸਿੱਖ ਹਮੇਸ਼ਾਂ ਤੋਂ ਹੀ ਸਰਹੱਦਾਂ ਦੇ 
ਰਾਖੇ ਹੋਣ ਵਜੋਂ ਸਿਰੜੀ ਤੇ ਬਹਾਦਰ ਮੈਨੇ ਗਏ ਹਨ, ਜਿਸ ਕਰਕੇ ਲੜਨਾ-ਮਰਨਾ ਇਨ੍ਹਾਂ ਦੇ 
ਖੁਨ ਵਿਚ ਹੀ ਹੈ। ਇਸ ਵਾਸਤੇ ਹੀ ਉਹ ਕਹਿੰਦੇ ਹਨ ਕਿ ਗਿਆਨੀ ਗਿਆਨ ਸਿੰਘ ਨੇ 
ਠੀਕ ਹੀ ਕਿਹਾ ਸੀ ਕਿ ਸਿੰਘਾਂ ਨੇ ਆਪਣਾ ਇਹ ਝਗੜਾਲੂ ਸ਼ੱਕ ਪੂਰਾ ਕਰਨ ਲਈ ਗੁਰੁ ਤੋਂ 
ਦਗਾ ਬੜੇ ਚਾਅ ਨਾਲ ਮੋਗਿਆ ਸੀ। ਬਹਿਰਹਾਲ, ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ 
ਪੰਜਾਬੀਆਂ ਨੂੰ ਸਰਦਾਰੀ ਤੇ ਚੌਧਰ ਕਰਨ ਦਾ ਸ਼ੌਕ ਤਕਰੀਬਨ ਜਨਮਜਾਤ ਹੀ ਹੈ। 

ਗਿਆਨੀ ਗੁਰਬਚਨ ਸਿੰਘ ਦੇ ਤਫ਼ਸਰਿਆਂ ਦੇ ਸਬੈਧ ਵਿਚ ਹਾਲੇ ਇਸ ਸਾਲ ਇਨ੍ਹਾਂ 
ਗਰਮੀ ਦੇ ਦਿਨਾਂ ਦੀ ਗੱਲ ਹੀ ਹੈ ਕਿ ਇਕ ਪਾਸੇ ਸਰਕਾਰ ਵਲੋਂ ਬਿਜਲੀ ਦੇ ਸਰਪਲੱਸ 
ਹੋਣ ਦੇ ਬਿਆਨ ਗਰਦੋ-ਗੋਰ ਕਰ ਰਹੇ ਸੀ ਤੇ ਦੂਜੇ ਪਾਸੇ ਬਿਜਲੀ ਦੇ ਅਣ-ਐਲਾਨੇ ਕੱਟਾਂ 
ਦਾ ਗੁਬਾਰ ਚੜ੍ਹਿਆ ਹੋਇਆ ਸੀ। ਇਕ ਦਿਨ ਵਟਸਐਪ 'ਤੇ ਆਇਆ ਕਿ ਹਰ ਕੋਈ 
ਅਜਕਲ ਇਕ-ਦੂਜੇ ਤੋਂ “ਤੁਹਾਡੇ ਬੱਤੀ ਹੈਗੀ” ਜਿਹਾ ਸੁਆਲ ਪੁਛ ਰਿਹਾ ਹੈ। ਇਸ ਸਬੰਧ 
ਵਿਚ ਹੀ ਵਟਸਐਪ `ਤੇ ਦੂਜੇ ਪਾਸਿਉਂ ਮਿੱਤਰਾਂ ਦਾ ਜਵਾਬ ਸੀ “ਇਕ ਚਮਚਾ ਸਵੇਰੇ, ਇਕ 
ਚਮਚਾ ਦੁਪਿਹਰ ਨੂੰ, ਇਕ ਚਮਚਾ ਸ਼ਾਮੀਂ ਤੇ ਇਕ ਪਿਛਲੇ ਪਹਿਰ ਨੂੰ; ਦਿਲੋਂ ਧਨਵਾਦ 
ਸਾਡਾ ਸਰਕਾਰ ਨੂੰ; ਜਿਹੜੀ ਦਿੰਦੀ ਹੈ ਦਵਾਈ ਵਾਂਰੂੀ, ਬਿਜਲੀ ਪੰਜਾਬ ਨੂੰ”। 

ਇਸ ਤਰ੍ਹਾਂ ਹੀ ਇਸ ਤੋਂ ਦੋ-ਚਾਰ ਦਿਨ ਬਾਅਦ ਬਿਜਲੀ ਕੱਟਾਂ ਦੇ ਫਾਇਦੇ ਦਰਸਾਉਂਦਾ 
ਹੋਇਆ ਵਟਸਐਪ 'ਤੇ ਇਕ ਸੁਨੇਹਾ ਆਇਆ ਕਿ “ਬਿਜਲੀ ਨਾ ਆਉਣ ਦੇ ਪਬਲਿਕ ਨੂੰ 
ਬਹੁਤ ਫਾਇਦੇ ਹਨ; ਇਸ ਲਈ ਲੋਕਾਂ ਨੂੰ ਸਰਕਾਰ ਦਾ ਧੈਨਵਾਦ ਕਰਨਾ ਚਾਹੀਦਾ ਹੈ। 
ਉਨ੍ਹਾਂ ਫਾਇਦਿਆਂ ਵਿਚੋਂ ਮੁਖ ਤੰਰ 'ਤੇ ਕੁਝ ਫਾਇਦੇ ਇਸ ਤਰ੍ਹਾਂ ਸਨ ਕਿ ਪਾਵਰ ਕੱਟ ਸਮੇਂ 
ਲੋਕ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ 'ਤੇ ਸੈਰ ਕਰਨ ਤੁਰ ਪੈਂਦੇ ਹਨ, ਜਿਸ ਕਰਕੇ ਜਨ 
ਸਿਹਤ ਤੇ ਬਹੁਤ ਚੰਗਾ ਅਸਰ ਪਵੇਗਾ। ਇਉਂ ਹੀ ਪਾਵਰ ਕੱਟ ਦੀ ਵਜ਼ਹਾ ਕਰਕੇ ਲੋਕ 
ਲੈਪਟਾਪ ਬਹੁਤ ਘੱਟ ਵਰਤਦੇ ਹਨ; ਜਿਸ ਕਰਕੇ ਉਨ੍ਹਾਂ 'ਤੇ ਆਪਣੀ ਨੰਕਰੀ ਦਾ ਮਾਨਸਿਕ 
ਦਬਾਅ ਬਹੁਤ ਘਟ ਗਿਆ ਹੈ। ਇਸ ਤਰ੍ਹਾਂ ਬੱਚੇ ਟੈਲੀਵੀਜ਼ਨ ਵੀ ਘੱਟ ਦੇਖਦੇ ਹਨ, ਜਿਸ 
ਕਰਕੇ ਉਨ੍ਹਾਂ ਦੀਆਂ ਅੱਖਾਂ 'ਤੇ ਮਾੜਾ ਅਸਰ ਨਹੀਂ ਪੈਂਦਾ। ਇਸ ਤਰ੍ਹਾ ਹੀ ਹੁਣ ਲੋਕ 
ਬਿਜਲੀ ਦੀਆਂ ਤਾਰਾਂ 'ਤੇ ਕੱਪੜੇ ਸੁਕਾ ਸਕਦੇ ਹਨ। ਬਿਜਲੀ ਕੱਟਾਂ ਦਾ ਸਭ ਤੋਂ ਵੱਡਾ 
ਫਾਇਦਾ ਇਹ ਦੱਸਿਆ ਗਿਆ ਕਿ ਇਸ ਨਾਲ ਮਹਿੰਗੇ ਭਾਅ ਦੀ ਬਿਜਲੀ ਦੇ ਭਾਰੀ- 
ਭਰਕਮ ਬਿੱਲਾਂ ਵਿਚ ਜ਼ਰੂਰ ਕਮੀ ਆਵੇਗੀ। 


217/ ਹਸਦਿਆਂ ਦੇ ਘਰ ਵਸਦੇ 


ਖੈਰ! ਜਨ ਸਧਾਰਨ ਦੀਆਂ ਇਨ੍ਹਾਂ ਟੋਟਕੇ ਮਾਤਰ ਟਿੱਪਣੀਆਂ ਤੇ ਗਿਆਨੀ ਜੀ 
ਦੀਆਂ ਸੁਨਿਆਰ ਦੀ ਠੱਕ-ਠੱਕ ਤੇ ਲੁਹਾਰ ਦੀ ਇਕੋ ਸੱਟ ਜਿਹੀ ਟਿੱਪਣੀ ਇਹ ਸੀ ਕਿ 
ਚਲੋਂ ਇਹ ਤਾਂ ਠੀਕ ਹੈ ਕਿ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਹੈ ਕਿ ਹੁਣ ਹਰ 
ਅੰਧੇ ਘੰਟੇ ਬਾਅਦ ਪੈਜਾਬ ਵਾਸੀ ਖੁਸ਼ੀਆਂ ਮਨਾਉਂਦੇ ਤੇ ਭੰਗੜੇ ਪਾਉਂਦੇ ਹਨ ਕਿ ਸ਼ੁਕਰ ਹੈ 
ਕਿ ਬਿਜਲੀ ਆ ਗਈ ਹੈ। ਫਿਰ ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਇਸ ਤਰ੍ਹਾਂ ਦੀ 
ਸਰੀਰਕ ਤੇ ਮਾਨਸਿਕ ਜਿਹੀ ਵਰਜਿਸ਼ ਨਾਲ ਜਨ-ਸਿਹਤ ਵਿਚ ਕੋਈ ਮਾੜਾ-ਮੋਟਾ 
ਸੁਧਾਰ ਹੀ ਹੋਵੇਗਾ। ਪਰ ਗਿਆਨੀ ਜੀ ਦਾ ਪੰਜਾਬ ਵਿਚ ਬਿਜਲੀ ਦੀ ਅਪੁਰਤੀ ਤੇ ਖਾਸ 
ਕਰਕੇ ਸਰਕਾਰ ਦੀ ਨਾਕਸ ਪ੍ਰਸ਼ਾਸਨ ਵਿਵਸਥਾ ਦੇ ਸੈਦਰਭ ਵਿਚ ਠਾਹ-ਸੋਟੇ ਵਰਗਾ 
ਵਿਅਗ ਇਹ ਸੀ ਕਿ ਪੇਜਾਬ ਵਿਚ ਜੇ ਗਵਰਨੈਂਸ ਤੇ ਬਿਜਲੀ ਸਪਲਾਈ ਦਾ ਇਹ ਹੀ 
ਹਾਲ ਰਿਹਾ ਤਾਂ ਆਖਿਰ ਨੂੰ ਇਕ ਦਿਨ “ਨਾ ਰਹੇਗਾ ਬਾਂਸ ਤੇ ਨਾ ਰਹੇਗੀ ਬਾਂਸਰੀ” ਵਾਲੀ 
ਹਾਲਤ ਹੋ ਜਾਵੇਗੀ। 

ਇਸ ਤਰ੍ਹਾਂ ਇਸ ਸਬੈਧ ਵਿਚ ਹੀ ਜ਼ਿਕਰਯੋਗ ਹੈ ਕਿ ਕਈ-ਕਈ ਬੈਦਿਆਂ ਵਿਚ 
ਜਨਮਜਾਤ ਹੀ ਖੁਸ਼ੀਆਂ-ਖੇੜਿਆਂ ਦਾ ਮਾਦਾ ਹੁੰਦਾ ਹੈ ਤੇ ਉਹ ਅਮੁਮਨ ਖੁਸ਼ ਹੀ ਰਹਿੰਦੇ 
ਹਨ। ਬੇਸ਼ੱਕ ਹਰ ਬੋਦੇ ਦੀ ਜਿੰਦਗੀ ਵਿਚ ਮੁਸ਼ਕਲਾਂ ਤੇ ਫਿਕਰ-ਫਾਕੇ ਵੀ ਹੁੰਦੇ ਹਨ, ਪਰ 
ਖੁਸ਼ ਰਹਿਣ ਵਾਲੇ ਬੰਦੇ ਆਮ ਤੌਰ 'ਤੇ ਉਦਾਸ ਤੇ ਗਮਗੀਨ ਸੁਭਾਅ ਦੇ ਬੰਦਿਆਂ ਨਾਲੋਂ 
ਜ਼ਿੰਦਗੀ ਨੂੰ ਬਿਹਤਰ ਜਿਉਂਦੇ ਹਨ। ਇਸ ਪ੍ਰਸੈਗ ਵਿਚ ਮੇਰੇ ਪਿੰਡੋਂ ਮੇਰੇ ਪਾਪਾ ਜੀ ਦੇ ਮਸੇਰ 
ਭਰਾ ਸ੍ਰ. ਨਿਧਾਨ ਸਿੰਘ ਦਾ ਪੁੱਤਰ ਭਾਗ ਸਿੰਘ ਬਹੁਤ ਹੀ ਚੜ੍ਹਦੀ ਕਲਾ ਵਾਲਾ ਖ਼ੁਸ਼ 
ਤਬੀਅਤ ਤੇ ਮਜ਼ਾਕੀਆ ਬੋਦਾ ਸੀ, ਉਸ ਦੀਆਂ ਤਾਂ ਆਮ ਗੱਲਾਂ ਵੀ ਮਖੌਲ ਮਾਤਰ ਹੀ 
ਹੁੰਦੀਆਂ ਸਨ ਤੇ ਅਜ ਤਕ ਵੀ ਉਨ੍ਹਾਂ ਦਾ ਪਿੰਡ ਦੇ ਲੋਕਾਂ ਵਿਚ ਜ਼ਿਕਰ ਹੁੰਦਾ ਹੈ। ਬਾਈ 
ਭਾਗ ਸਿੰਘ ਮੇਰਾ ਇਹ ਵੱਡਾ ਚਚੇਰਾ ਭਾਈ ਮੇਰਾ ਵਧੀਆ ਸਾਥੀ ਵੀ ਸੀ। 

ਇਸ ਸੈਦਰਭ ਵਿਚ ਹੀ ਮੇਰੇ ਤੇ ਮੇਰੇ ਚਾਚੇ ਦੇ ਇਸ ਪੁੱਤਰ ਭਾਗ ਸਿੰਘ ਦੇ ਦਰਮਿਆਨ 
ਖਾਸ ਕਰਕੇ ਬੀਸੀਉ' ਹੀ ਅਜਿਹੀਆਂ ਹਾਸਰਸ ਭਰਪੂਰ ਕਿੰਨੀਆਂ ਹੀ ਹੱਡਬੀਤੀਆਂ ਹਨ ਕਿ 
ਜਿਹੜੀਆਂ ਹਮੇਸ਼ਾਂ ਹੀ ਫੁਲਝੜੀਆਂ ਵਾਂਗ ਬਿਖਰਦੀਆਂ ਰਹੀਆਂ ਹਨ। ਮੈਂ ਜਦੋਂ ਵੀ 
ਸਕੂਲ-ਕਾਲਜ ਤੋਂ ਗਰਮੀ ਦੀਆਂ ਛੁੱਟੀਆਂ ਵਿਚ ਪਿਡ ਆਉਂਦਾ ਸੀ ਤਾਂ ਆਪਣੀ ਖੇਤੀ 
ਦੇ ਕੌਮ ਵਿਚ ਹੱਥ ਵਟਾਉਂਦਾ ਸੀ। ਬਸ ਉਦੋਂ ਗਰਮੀ ਦੀ ਅਤਿ ਸਾੜਵੀਂ ਰੱਤ ਵਿਚ ਹੱਡ- 
ਭੋਨਵੀਂ ਮਿਹਨਤ ਦੇ ਨਾਲ-ਨਾਲ ਬਾਈ ਭਾਗ ਸਿੰਘ ਹੁਰਾਂ ਤੇ ਸੀਰੀਆਂ-ਪਾਲੀਆਂ ਨਾਲ 
ਨਿਰੋਲ ਪੇਂਡੂ ਹਾਸੇ ਦੇ ਠੰਡੇ ਚਸ਼ਮਿਆਂ ਦਾ ਭਰਪੂਰ ਅਨੰਦ ਮਾਣਦਾ ਰਿਹਾ। ਜ਼ਾਹਿਰ ਹੈ ਕਿ 
ਪ੍ਰਸੈਨਚਿਤ ਮਾਨਸਿਕ ਅਵਸਥਾ ਵਿਚ ਕੰਮ ਵੀ ਜ਼ਿਆਦਾ ਹੁੰਦਾ ਹੈ ਤੇ ਥਕਾਵਟ ਵੀ ਘੱਟ 
ਹੁੰਦੀ ਹੈ। 

ਇਥੇ ਬਾਈ ਭਾਗ ਸਿੰਘ ਨਾਲ ਕਿੰਨੇ ਹੀ ਵਾਰਤਾਲਾਪਾਂ ਤੇ ਘਟਨਾਵਾਂ ਦੇ ਸਬੰਧ 


218/ ਹਸਦਿਆਂ ਦੇ ਘਰ ਵਸਦੇ 


ਵਿਚ ਮੈਨੂੰ ਯਾਦ ਆਇਆ ਹੈ ਕਿ ਜਦੋਂ ਮੈਂ ਸੈਨ 1969 ਵਿਚ ਪੰਜਾਬ ਯੂਨੀਵਰਸਿਟੀ 
ਚੰਡੀਗੜ੍ਹ ਵਿਚ ਐੱਮ.ਏ. ਇੰਗਲਿਸ਼ ਕਰ ਰਿਹਾ ਸੀ ਤਾਂ ਉਹ ਮੇਰੇ ਕੌਲ ਚੰਡੀਗੜ੍ਹ ਆਇਆ। 
ਮੈਂ ਬਾਈ ਨੂੰ ਆਪਣਾ ਟੰਹਰ-ਟਪੱਲਾ ਦਿਖਾਉਣ ਲਈ ਮਾਊਂਟ-ਵਿਊ ਹੋਟਲ ਵਿਚ ਰੋਟੀ 
ਖਵਾਉਣ ਲਈ ਲੈ ਗਿਆ ਤੇ ਉਥੇ ਸਾਡਾ ਰੋਟੀ ਦਾ ਬਿੱਲ 70 ਰਪਏ ਆਇਆ। ਗੌਰਤਲਬ 
ਹੈ ਕਿ ਉਨ੍ਹਾਂ ਸਮਿਆਂ ਵਿਚ ਇਕ ਕੁਇੰਟਲ ਕਣਕ ਦਾ ਮੁੱਲ 70 ਰੁਪਏ ਹੈਦਾ ਸੀ। ਇਸ 
ਵਾਸਤੇ ਬਾਈ ਭਾਗ ਸਿੰਘ ਉਚੀ ਦੇਣੇ ਕੂਕ ਉਠਿਆ ਤੇ ਕਹਿਣ ਲੱਗਾ ਕਿ ਬਾਈ ਆਹ 
ਤਾਂ ਅਲੌਕਾਰੀ ਹੋ ਗਈ ਹੈ। ਤੂੰ ਇਨ੍ਹਾਂ ਸਾਲਿਆਂ ਤੋਂ ਪੁਛ ਕੀ ਆਪਾਂ ਕੰਟਲ ਭਾਵ ਕੁਇਟਲ 
ਕਣਕ ਖਾ ਗਏ ਹੋਵਾਂਗੇ। ਖੈਰ! ਇਹੋ ਜਿਹੇ ਨਿਰਛਲ ਹਾਸੇ-ਤਮਾਸ਼ੇ ਤਾਂ ਪੱਡੂ ਸਮਾਜ ਵਿਚ 
ਆਮ ਹੀ ਹੁੰਦੇ ਰਹਿੰਦੇ ਹਨ। 

ਫਿਰ ਬਾਈ ਭਾਗ ਸਿੰਘ ਦੀ ਇਕ ਹੱਡਬੀਤੀ ਇਹ ਵੀ ਹੈ ਕਿ ਉਸ ਦੇ ਬਾਪੁ ਜੀ ਸ੍ਰ: 
ਨਿਧਾਨ ਸਿੰਘ ਤਕਰੀਬਨ ਹਰ ਰੋਜ਼ ਹੀ ਸ਼ਾਮ ਨੂੰ ਅਧੀਆ-ਪਊਆ ਸ਼ਰਾਬ ਪੀਂਦੇ ਸਨ। 
ਇਕ ਦਿਨ ਭਾਈ ਭਾਗ ਖੇਤੋਂ ਆਇਆ ਤਾਂ ਉਸ ਨੇ ਆਪਣੇ ਪੈਰ 'ਤੇ ਵੱਜੀ ਕਹੀ ਦੇ ਜ਼ਖਮ 
`ਤੇ ਲਾਉਣ ਵਾਸਤੇ ਥੋੜੀ ਜਿਹੀ ਸ਼ਰਾਬ ਮੋਗੀ। ਤਾਂ ਅੰਗੋਂ ਉਸ ਦੇ ਬਾਪੁ ਜੀ ਨੇ ਕਿਹਾ 
ਸ਼ਰਾਬ ਤਾਂ ਮੁੱਕ ਗਈ ਹੈ। ਭਾਗ ਸਿੰਘ ਕਹਿਣ ਲੱਗਾ ਕਿ ਬਾਪੁ ਤੂੰ ਆਪ ਤਾਂ ਨਿੱਤ ਪੀਂਦਾ 
ਹੈਂ ਤੇ ਮੇਰੇ ਫੱਟ 'ਤੇ ਲਾਉਣ ਵੇਲੇ ਦਾਰੁ ਮੁੱਕ ਗਈ ਹੈ। 

ਬਹਿਰਹਾਲ, ਦੋਨਾਂ ਵਿਚ ਇਸ ਗੱਲ 'ਤੇ ਤਕਰਾਰ ਵਧ ਗਿਆ ਤਾਂ ਉਸ ਦੇ ਬਾਪੁ ਜੀ 
ਨੇ ਦੋਨਾਲੀ ਬੰਦੂਕ ਚੁੱਕ ਲਈ। ਬਸ ਬਾਈ ਭਾਗ ਸਿੰਘ ਭੱਜ-ਭਜਾ ਕੇ ਗਵਾਂਢੀਆਂ ਦੇ 
ਘਰੇ ਜਾ ਵੜਿਆ ਤਾਂ ਅੰਗੋਂ ਗਵਾਂਢੀਆਂ ਨੇ ਰੌਲਾ ਪਾ ਦਿਤਾ ਕਿ ਭਾਗ ਸਿੰਹਾਂ ਆਹ ਕੀ 
ਲੋਹੜਾ ਮਾਰ ਰਿਹਾ ਹੈਂ। ਤੂੰ ਜੋੜਿਆਂ ਸਣੇ ਅਦਰ ਵੜਿਆ ਆਉਨਾ ਹੈ, ਤੈਨੂੰ ਦੀਂਹਦਾ 
ਨਹੀਂ ਕਿ ਅੱਗੇ ਮਹਾਰਾਜ ਖੁੱਲ੍ਹਿਆ ਹੋਇਆ ਹੈ। ਇਸ 'ਤੇ ਬਾਈ ਭਾਗ ਸਿਹੰ ਸਹਿਜ- 
ਸੁਭਾਅ ਹੀ ਕਹਿਣ ਲੱਗਾ ਕਿ ਮੈਂ ਕੀ ਕਰਾਂ, ਉਧਰ ਸਾਡੇ ਘਰੇ ਬਾਪੁ ਜੀ ਖੁੱਲ੍ਹਾ ਫਿਰਦਾ ਹੈ। 

ਇਕ ਵਾਰ ਸੈਨ 1977 ਵਿਚ ਮੈਂ ਤੇ ਬਾਈ ਭਾਗ ਸਿੰਘ ਫ਼ਰੀਦਕੋਟ ਤੋਂ ਮੋਟਰ 
ਸਾਈਕਲ 'ਤੇ ਹੇਮਕੁੰਟ ਸਾਹਿਬ ਗਏ। ਰਾਹ ਵਿਚ ਪਾਉਂਟਾ ਸਾਹਿਬ ਦੇ ਨੇੜੇ ਮੋਟਰ ਸਾਈਕਲ 
ਦਾ ਟਾਇਰ ਫ਼ਟ ਗਿਆ ਤੇ ਅਸੀਂ ਝਾੜੀਆਂ ਵਿਚ ਜਾ ਡਿੱਗੇ। ਬਾਈ ਭਾਗ ਨੇ ਇਕ ਦਮ 
ਮੈਨੂੰ ਮੋਟਰ ਸਾਈਕਲ ਥੱਲਿਉਂ ਕੱਢਣ ਵਾਸਤੇ ਸਾਈਲੈਂਸਰ ਨੂੰ ਹੱਥ ਪਾ ਲਿਆ। ਬਸ ਫ਼ਿਰ 
ਕੀ ਸੀ; ਉਹ ਚਿੰਘਿਆੜਾਂ ਮਾਰੀ ਜਾਵੇ ਕਿ ਬਾਈ ਮਾਰ ਤਾ ਸਲੋਸ਼ਨ ਤਾਂ ਬਾਹਲਾ ਤਪਿਆ 
ਪਿਆ ਹੈ। 

ਖੋਰ! ਅਸੀਂ ਅੱਖੇ-ਸੱਖੇ ਹੇਮਕੁੰਟ ਸਾਹਿਬ ਪਹੁੰਚ ਗਏ। ਉਦੋਂ ਤੱਕ ਬਾਈ ਭਾਗ ਨੇ 
ਪਹਿਲਾਂ ਕਦੇ ਪਹਾੜ, ਬਰਫ਼ ਤੇ ਬੱਦਲ ਨਹੀਂ ਦੇਖੇ ਸਨ। ਇਸ ਲਈ ਉਹ ਜਦੋਂ ਕਿਤੇ 
ਸੜਕ ਦੇ ਕਿਨਾਰੇ ਰੁੱਖਾਂ ਦੇ ਸਿਰਿਆਂ ਨੂੰ ਦੇਖਦਾ ਤਾਂ ਉਹ ਖ਼ੁਸ਼ੀ ਵਿਚ ਰੌਲੀ ਪਾ ਦਿੰਦਾ ਕਿ 


219/ ਹਸਦਿਆਂ ਦੇ ਘਰ ਵਸਦੇ 


ਵਾਹ ਭਾਈਚਾਰਿਆ ਤੂੰ ਤਾਂ ਸੁਰਗਾਂ ਦੇ ਝੂਟੇ ਦਿਵਾ-ਤੇ। ਇਉਂ ਹੀ ਜਦੋਂ ਅਸੀਂ ਬੱਦਲਾਂ 
ਵਿਚੋਂ ਦੀ ਲੰਘਦੇ ਤਾਂ ਉਹ ਬੋਲ ਉਠਦਾ ਕਿ ਬਾਈ ਸ਼ਾਬਾਸ਼ੇ ਤੂੰ ਇੰਦਰ ਜਿਹੇ ਦੇਵਤਿਆਂ ਦੇ 
ਦਰਸ਼ਨ ਕਰਾ-ਤੇ। ਇਉਂ ਹੀ ਉਹ “ਬਾਹਲੀ ਠਾਰੀ ਹੈ; ਜੇ ਇਹ ਹੱਡਾਂ ਵਿਚ ਵੜਗੀ ਤਾਂ 
ਸਾਰੀ ਉਮਰ ਨਿਕਲਣੀ ਨਹੀਂ” ਤੂੰ ਭਾਈਚਾਰਿਆ ਕਿਥੇ ਫ਼ਸਾ-ਤੇ ਜਿਹਾ ਅਰਲਾਸੇਟ ਬੰੜ 
ਵੀ ਮਾਰਦਾ ਗਿਆ। 

ਵੈਸੇ ਉਹ ਸਿਖਰ ਤੱਕ ਸਾਰਾ ਰਾਹ ਵਾਹਿਗੁਰ-ਵਾਹਿਗੁਰ ਦਾ ਜਾਪ ਜ਼ਰੂਰ ਕਰਦਾ 
ਗਿਆ। ਜਦੋਂ ਉਸ ਨੇ ਹੇਮਕੁੰਟ ਸਰੋਵਰ ਵਿਚ ਟੁੱਭੀ ਮਾਰੀ ਤਾਂ ਰੌਲਾ ਪਾਉਂਦਾ ਬਾਹਰ ਨੂੰ 
ਭੱਜਿਆ ਆਵੇ ਕਿ ਬਾਈ ਸਿਆਂ ਆਹ ਤਾਂ ਕਪਾਟ ਹੀ ਖੁੱਲ੍ਹ-ਗੇ। ਇਥੇ ਤਾਂ ਬਰਫ਼ ਵਿਚ 
ਲੱਗਣ ਵਾਲੀ ਗੱਲ ਹੋਈ ਖੜ੍ਹੀ ਹੈ; ਆਪਾਂ ਮੁੜਕੇ ਇੱਥੇ ਨੀ ਆਉਂਦੇ। ਇਸ ਤਰ੍ਹਾਂ ਹੀ ਜਦੋਂ 
ਅਸੀਂ ਵਾਪਸੀ 'ਤੇ ਬਾਘੇ ਪੁਰਾਣੇ ਰੈਸਟ ਹਾਊਸ ਵਿਚ ਠਹਿਰੇ ਤਾਂ ਉਸ ਨੇ ਇਤਰਾਜ਼ ਕੀਤਾ 
ਕਿ ਧਾਰਮਿਕ ਯਾਤਰਾ ਸਮੇਂ ਸਾਨੂੰ ਰੈਸਟ ਹੋਟਲ ਭਾਵ ਰੈਸਟ ਹਾਊਸ ਵਿਚ ਨਹੀਂ ਠਹਿਰਨਾ 
ਚਾਹੀਦਾ ਸੀ। ਚਲੋਂ, ਅਸੀਂ ਥੋੜ੍ਹੀ ਦੇਰ ਬਾਅਦ ਸੰ ਗਏ ਤਾਂ ਬਾਈ ਬੈਂਡ ਤੋਂ ਥੱਲੇ ਡਿੱਗ 
ਪਿਆ। ਜਦੋਂ ਮੈਂ ਪੁੱਛਿਆ ਕਿ ਬਾਈ ਕੀ ਹੋਇਆ ਹੈ ਤਾਂ ਉਹ ਹਰਖ਼ ਕੇ ਬੋਲਿਆ ਕਿ ਮੈਂ ਤਾਂ 
ਪਹਿਲਾਂ ਹੀ ਕਹਿੰਦਾ ਸੀ ਕਿ ਰੈਸਟ ਹੋਟਲ ਨੂੰ ਰਹਿਣ ਦੇਹ। ਲੈ ਹੁਣ ਮੈਂ ਕੀ ਕਰਾਂ; ਇਥੇ ਤਾਂ 
ਮੰਜਿਆਂ ਦੇ ਬਾਹੀਆਂ ਹੀ ਨਹੀਂ ਲੱਗੀਆਂ, ਇਸ ਵਾਸਤੇ ਮੈਂ ਥੱਲੇ ਡਿੱਗ ਪਿਆ ਹਾਂ। 

ਇਥੇ ਮੈਨੂੰ ਸਾਡੀ ਇਕ ਹੋਰ ਯਾਤਰਾ ਦੀ ਗੱਲ ਚੇਤੇ ਆਈ ਹੈ ਕਿ ਮੈਂ ਸਿਵਲ ਸਰਵਿਸ 
ਦਾ ਇਮਤਿਹਾਨ ਪਾਸ ਕਰਨ ਵੇਲੇ ਸਿਰਸੇ ਨੈਸ਼ਨਲ ਕਾਲਜ ਵਿਚ ਪ੍ਰੋਫੈਸਰ ਹੁੰਦਾ ਸੀ। 
ਉਦੋਂ ਮੇਰੇ ਮਨ ਵਿਚ ਆਈ ਕਿ ਮੈਂ ਸ਼ਰਧਾ ਵਜੋਂ ਬਰਾੜੇ ਵਾਲੇ ਬਾਬਾ ਜੀ ਦੇ ਧਾਮ ਤਕ 
ਪੈਦਲ ਚਲ ਕੇ ਜਾਵਾਂ। ਇਸ ਵਾਸਤੇ ਮੈਂ ਬਾਈ ਭਾਗ ਨੂੰ ਨਾਲ ਲੈ ਕੇ ਮੇਡੀ ਡਬਵਾਲੀ 
ਕੌਲ ਆਪਣੇ ਪਿੰਡ ਤੋਂ ਬਾਈ ਭਾਗ ਨੂੰ ਨਾਲ ਲੈ ਕੇ ਚਲ ਪਿਆ। ਖ਼ੈਰ, ਅਸੀਂ ਚਲਦੇ- 
ਚਲਦੇ ਜਦੋਂ ਇਕ ਰਾਤ ਨੂੰ ਪਟਿਆਲੇ ਪਹੁੰਚੇ ਤਾਂ ਦਸਵੇਂ ਪਾਤਿਸ਼ਾਹ ਦਾ ਜਨਮ ਦਿਹਾੜਾ 
ਮਨਾਇਆ ਜਾ ਰਿਹਾ ਸੀ। 

ਜ਼ਾਹਿਰ ਹੈ ਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਚ ਰੋਸ਼ਨੀਆਂ ਦੀ ਬਹੁਤ ਹੀ 
ਜ਼ਿਆਦਾ ਜਗਮਗਾਹਟ ਸੀ। ਬਾਈ ਭਾਗ ਸਿੰਘ ਨੇ ਪਹਿਲਾਂ ਕਦੇ ਇਹੋ-ਜਿਹਾ ਜਲੰਅ 
ਨਹੀਂ ਸੀ ਦੇਖਿਆ। ਇਸ ਵਾਸਤੇ ਉਸ ਨੇ ਸਮਝਿਆ ਕਿ ਅਸੀਂ ਕਿਸੇ ਸੇਠ ਦੇ ਵਿਆਹ 'ਤੇ 
ਆ ਗਏ ਹਾਂ। ਖ਼ੈਰ ! ਜਦੋਂ ਅਸੀਂ ਮੱਥਾ ਟੇਕਣ ਲੱਗੇ ਤਾਂ ਬਾਈ ਬਾਹਰ ਨੂੰ ਭੱਜ ਉਠਿਆ। ਮੈਂ 
ਮੱਥਾ ਟੇਕਣ ਉਪਰੋਤ ਉਸ ਨੂੰ ਬਾਹਰ ਆ ਕੇ ਪੁਛਿਆ ਕਿ ਬਾਈ ਤੂੰ ਮੱਥਾ ਕਿਉਂ ਨਹੀਂ ਟੇ 
ਕਿਆ ਤਾਂ ਉਹ ਮੇਰੇ ਗਲ ਪੈ ਗਿਆ ਕਿ ਮੈਂ ਉਸ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿ 
ਆਪਾਂ ਮਹਾਰਾਜ” ਕੋਲ ਚੱਲੇ ਹਾਂ ਤਾਂ ਕਿ ਮੈਂ ਜ਼ਰਦੇ ਵਾਲੀ ਪੁੜੀ ਤਾਂ ਘੱਟੋ-ਘੱਟ ਬਾਹਰ 
ਸੁੱਟ ਆਉਂਦਾ। ਸੋ, ਨਾਂ ਤਾਂ ਇਹ ਬਨਾਵਟੀ ਕਹਾਣੀਆਂ ਹਨ ਤੇ ਨਾਂ ਹੀ ਬਨਾਉਟੀ ਹਾਸਾ 


220/ ਹਸਦਿਆਂ ਦੇ ਘਰ ਵਸਦੇ 


ਹੈ। ਇਹ ਤਾਂ ਸਿੱਧੇ-ਪਧਰੇ ਮਿੱਟੀ ਨਾਲ ਮਿੱਟੀ ਹੁੰਦੇ ਜੱਟ-ਬਾਵਿਆਂ ਦੀ ਬਾਤਾਂ ਹਨ। 
ਤਾਏ ਸਰ: ਧਿਆਨ ਸਿੰਘ ਦੇ ਪੁਤਰ ਬਾਈ ਜੁਗਿੰਦਰ ਸਿੰਘ ਦੀ ਗੱਲ ਵੀ ਕਰਨੀ ਬਣਦੀ ਹੈ। 
ਇਨ੍ਹਾਂ ਦੋਨੋਂ ਭਾਈਆਂ ਦਾ ਕੱਦ ਛੇ ਫੁੱਟ ਚਾਰ ਇੰਚ ਦੇ ਕਰੀਬ ਸੀ। ਜਦੋਂ ਵੀ ਕਿਤੇ ਤੂੜੀ 
ਦਾ ਕੁੱਪ ਬਨਣਾ ਹੁੰਦਾ ਤਾਂ ਦਸ ਫੁੱਟ ਦੀ ਉਚਾਈ ਤਕ ਇਹ ਦੋਨੋਂ ਜਣੇ ਬਿਨਾਂ ਪੰੜੀ ਤੱ 
ਤੂੜੀ ਦੀਆਂ ਪੰਡਾਂ ਕੁੱਪ 'ਤੇ ਸੁੱਟ ਦਿੰਦੇ ਸਨ। ਇਸ ਲਈ ਆਮ ਤੌਰ 'ਤੇ ਇਨ੍ਹਾਂ ਭਰਾਵਾਂ ਨੂੰ 
ਕੁੱਪ ਬਨਣ ਵੇਲੇ ਪਿਡ ਵਾਲੇ ਵਾਹਰ 'ਤੇ ਸੱਦੀ ਰਖਦੇ ਸਨ। ਇਨ੍ਹਾਂ ਬਾਰੇ ਇਕ ਸੱਚੀ ਗੱਲ 
ਹੈ ਕਿ ਜਦੋਂ ਅਸੀਂ ਆਪਣਾ ਪੁਰਾਣਾ ਘਰ ਢਹਿਣ ਉਪਰੈਤ ਉਸ ਦੀ ਥਾਂ ਹੁਣ ਵਾਲਾ 
ਹੀ ਸਾਰਾ ਕੌਕਰੀਟ-ਮਸਾਲਾ ਸਟੂਲਾਂ 'ਤੇ ਖੜ੍ਹ ਕੇ ਮਿਸਤਰੀਆਂ ਨੂੰ ਹੱਥੋ-ਹੱਥੀ ਛੱਤਾਂ 'ਤੇ 
ਫੜਾਇਆ। ਇਹ ਨਜ਼ਾਰਾ ਵੇਖ ਕੇ ਆਏ-ਗਏ ਵੇਖਣ ਵਾਲੇ ਲੌਕਾਂ ਦਾ ਮਨ ਬਾਗੋ-ਬਾਗ 
ਹੋ ਜਾਂਦਾ ਸੀ ਤੇ ਕੰਮ ਵੀ ਫਟਾ-ਫਟ ਨੇਪਰੇ ਚੜ੍ਹ ਜਾਂਦਾ ਸੀ। 

ਇਸ ਪ੍ਰਸੈਗ ਵਿਚ ਜਿਵੇਂ ਪਹਿਲਾਂ ਵੀ ਜ਼ਿਕਰ ਆਇਆ ਹੈ ਕਿ ਕੁਦਰਤ ਦੀ ਮੇਰੇ ਤੇ 
ਇੰਨੀ ਕੁ ਕਿ੍‌ਪਾ ਹੀ ਰਹੀ ਹੈ ਕਿ ਮੈਨੂੰ ਮੌਕੇ ਮੁਤਾਬਕ ਕੋਈ ਨਾ ਕੋਈ ਮਜ਼ਾਕੀਆ ਗੱਲ 
ਫੁਰਦੀ ਰਹਿੰਦੀ ਹੈ। ਸਗੋਂ ਸਰਵਿਸ ਸਮੇਂ ਕਈ ਵਾਰ ਤਣਾਅ ਪੁਰਨ ਮਾਹੱਲ ਵਿਚ ਤਾਂ ਖਾਸ 
ਕਰਕੇ ਕਈ ਮਜ਼ਾਹੀਆ ਪ੍ਰਸੰਗ ਇਉਂ ਦਿਮਾਗ ਵਿਚ ਆਉਂਦੇ ਸਨ ਕਿ ਜਿਵੇਂ ਰੱਬੋਂ ਹੀ 
ਕਾਮਪੋਜ਼ ਵਰਗੀ ਦਵਾਈ ਦਾ ਕੋਈ ਗੱਫਾ ਮਿਲ ਗਿਆ ਹੋਵੇ। ਮੈਂ ਸਮਝਦਾ ਹਾਂ ਕਿ ਜੇ 
ਤੁਹਾਡੀ ਜ਼ਿੰਦਗੀ ਵਿਚ ਕੁਲ ਮਿਲਾ ਕੇ ਸਬਰ-ਸਬੁਰੀ ਤੇ ਸੰਤੋਖ ਹੈ ਤਾਂ ਤੁਸੀਂ ਜ਼ਿੰਦਗੀ ਦਾ 
ਲੁਤਫ਼ ਆਮ ਦੁਨੀਆਂਦਾਰਾਂ ਨਾਲੋਂ ਵਧ ਉਠਾ ਸਕਦੇ ਹੋ। 

ਇਸ ਸਬੰਧ ਵਿਚ ਮੈਨੂੰ ਆਪਣੀ ਇਕ ਗੱਲ ਯਾਦ ਆਈ ਹੈ, ਜੋ ਕਿ ਬੇਸ਼ੱਕ ਨਿੱਕੀ 
ਜਿਹੀ ਹੈ, ਪਰ ਆਪਣੇ ਆਪ ਵਿਚ ਬੜੀ ਅਹਿਮ ਹੈ। ਅਸੀਂ ਪੇਜਾਬੀ ਵਾਜਿਬ ਤੌਰ 'ਤੇ 
ਪ੍ਰਾਹੁਣਚਾਰੀ ਕਰਕੇ ਬੜੇ ਪ੍ਰਸਿੱਧ ਹਾਂ। ਇਸ ਪੁਥਾਇ ਮੇਰੇ ਯਾਰ-ਬੇਲੀ ਗਵਾਹ ਹਨ ਕਿ 
ਜਦੋਂ ਕੋਈ ਸੱਜਣ ਮੇਰੇ ਘਰ ਆਉਣ ਦੀ ਖਾਹਿਸ਼ ਜ਼ਾਹਿਰ ਕਰਦਾ ਸੀ ਤਾਂ ਮੈਂ ਉਸ ਨੂੰ 
ਅਕਸਰ ਹੀ ਖਿੜੇ-ਮੱਥੇ ਆਖਦਾ ਸੀ ਕਿ “ਦਰਵਾਜ਼ਾ ਖੁੱਲ੍ਹਾ ਹੈ, ਬਸ ਲੰਘ ਆਉ; ਕੁੱਤਾ 
ਬਨ੍ਹਿਆ ਹੈ ਤੇ ਚਾਹ ਦਾ ਪਤੀਲਾ ਵੀ ਧਰਿਆ ਪਿਆ ਹੈ। ਹੁਣ ਇਸ ਇਕ ਵਾਕ ਵਿਚ 
ਪ੍ਰਾਹੁਣਚਾਰੀ ਦਾ ਨਿੱਘਾ ਸੱਦਾ ਵੀ ਹੈ ਅਤੇ ਇਸ ਵਿਚ ਹਾਸਰਸੀ ਰੋਗ ਵੀ ਹੈ। ਪਰ ਇਸ 
ਦੇ ਉਲਟ ਜ਼ਿਕਰਯੋਗ ਹੈ ਕਿ ਜਿਹੜੇ ਲੋਕ ਕਿਸੇ ਨੂੰ ਸੱਦਾ ਦੇ ਕੇ ਅਗਰ-ਮਗਰ ਕਰਦੇ ਹਨ 
ਤਾਂ ਸਮਾਜ ਉਨ੍ਹਾਂ ਬਾਰੇ 'ਨਿਉਂਦਾ ਦੇ ਕੇ ਜਿੰਦਾ ਲਾਉਣ” ਜਿਹਾ ਵਿਅਗ ਪੁਰਨ ਫਤਵਾ 
ਵੀ ਦੇ ਦਿੰਦਾ ਹੈ। 

ਇਥੇ ਜ਼ਿਕਰਯੋਗ ਹੈ ਕਿ 'ਬਰੇਵਿਟੀ ਇਜ਼ ਦੀ ਸੋਲ ਆਫ਼ ਵਿਟ” ਅਰਥਾਤ ਮਖੰਲ- 


221/ ਹਸਦਿਆਂ ਦੇ ਘਰ ਵਸਦੇ 


ਮਜ਼ਾਕ ਤੇ ਹਾਜ਼ਰ-ਜੁਆਬੀ ਨਾਲ ਗੜਗੁਚ ਸੈਖੇਪਤਾ ਹੀ ਹਾਸੇ-ਠੱਠੇ ਦੀ ਰੂਹ ਹੁੰਦੀ ਹੈ। 
ਜਿਸ ਇਨਸਾਨ ਵਿਚ ਖੁਸ਼ੀ ਦਾ ਅਹਿਸਾਸ ਨਹੀਂ, ਉਸ ਦੀ ਜ਼ਿੰਦਗੀ ਵਿਚ ਜੀਵਨ- 
ਸੈਗੀਤ ਹੀ ਨਹੀਂ ਹੈ। ਇਸ ਲਈ ਜ਼ਾਹਿਰ ਹੈ ਕਿ ਸਾਡੇ ਹਾਸੇ ਤੇ ਖੁਸ਼ੀਆਂ ਸਾਡੇ ਹਸਦੇ ਮਨਾਂ 
ਤੇ ਬਾਘੀ ਪਾਉਂਦੇ ਦਿਲਾਂ ਦੀ ਰੁਹ ਬਣਦੇ ਹਨ। ਇਸ ਸਬੈਧ ਵਿਚ ਕਿਸੇ ਵੀ ਬੰਦੇ ਦੇ 
ਸੁਭਾਅ ਵਿਚ ਜੇ ਹਾਸਾ, ਵਿਅਗ ਜਾਂ ਮਜ਼ਾਹੀਆ ਔਸ਼ ਹੈ ਤਾਂ ਸਮਝੋ ਲਉ ਕਿ ਉਹ 
ਕੁਦਰਤੀ ਤਰ 'ਤੇ ਹੀ ਆਮ ਲੋਕਾਂ ਨਾਲੋਂ ਚੰਗਾ ਹੋਵੇਗਾ। ਪਰ ਜੇ ਕਿਸੇ ਬਦੇ ਵਿਚ ਹਸਣ- 
ਹਸਾਉਣ ਦੀ ਕੁਵਤ ਨਾ ਹੋਵੇ ਤਾਂ ਲੋਕ ਉਸ ਨੂੰ ਸ਼ਖਸੀ ਤੌਰ `ਤੇ ਰੱਖਾ ਤੇ ਹਾਸੇ-ਖੁਸ਼ੀ ਤੋਂ 
ਸੱਖਣਾ ਮੈਨਦੇ ਹਨ। 

ਇਸ ਸਬੰਧ ਵਿਚ ਔਗਰੇਜ਼ ਅਜਿਹੇ ਬੰਦੇ ਨੂੰ 'ਮੈਨ ਹੈਜ਼ ਨੋ ਮਿਊਜ਼ਿਕ” ਦੀ ਟਾਂਚ 
ਮਾਰਦੇ ਹਨ। ਇਸ ਦਾ ਭਾਵ ਇਹ ਹੈ ਕਿ ਜਿਸ ਇਨਸਾਨ ਵਿਚ ਖੁਸ਼ੀ ਦਾ ਅਹਿਸਾਸ ਹੀ 
ਨਹੀਂ ਹੈ, ਉਸ ਦੀ ਸ਼ਖਸੀਅਤ ਵਿਚ ਜੀਵਨ-ਸੈਗੀਤ ਹੀ ਨਹੀਂ ਹੈ। ਇਥੇ ਗੱਰਤਲਬ ਹੈ ਕਿ 
ਇਨਸਾਨ ਵਿਚ ਕੁਦਰਤੀ ਗੁਣਾਂ ਦੇ ਨਾਲ-ਨਾਲ ਉਸ ਦੇ ਹਾਸੇ-ਖੁਸ਼ੀਆਂ ਦੇ ਦੁਸ਼ਮਣ 
ਕਾਮ, ਕ੍ਰੋਧ, ਲੋਭ, ਮੋਹ ਤੇ ਹੈਕਾਰ ਵੀ ਮੰਜੂਦ ਹੁੰਦੇ ਹਨ। ਸਗੋਂ ਬੈਦੇ ਦੀ ਆਪਣੀ ਹਉਮੋ ਵੀ 
ਤਾਂ ਅਕਸਰ ਹੀ ਉਸ ਦੀਆਂ ਖੁਸ਼ੀਆਂ ਦਾ ਵਧ ਚੜ੍ਹ ਕੇ ਘਾਣ ਕਰਦੀ ਹੈ। 

ਇਕ ਪਾਸੇ ਮਨੁੱਖੀ ਹਉਮੋ ਤੇ ਦੂਜੇ ਪਾਸੇ ਇਨਸਾਨੀ ਅਕਲ, ਸ਼ਾਇਸਤਗੀ ਭਾਵ 
ਸੋਹਜ ਤੇ ਕਰੀਨਾ ਅਰਥਾਤ ਦਸਤੂਰ ਦਾ ਜਦੋਂ ਵੀ ਕਿਤੇ ਟਕਰਾਅ ਹੁੰਦਾ ਹੈ ਤਾਂ ਸਾਡੇ 
ਪੰਜਾਬੀ ਸਭਿਆਚਾਰ ਦੇ ਅਖਾਣ “ਨਿਤਰੁਗੀ ਵੜੇਵੇਂ ਖਾਣੀ; ਜਦੋਂ ਕੁੰਢੀਆਂ ਦੇ ਸਿੰਗ 
ਫਸਗੇ” ਅਨੁਸਾਰ ਅਕਲ ਤੇ ਸ਼ਾਊਰ ਅਕਸਰ ਹੀ ਹੈਂਕੜ ਤੇ ਹੈਕਾਰ ਦੀਆਂ ਨਰਦਾਂ 
ਪੁੱਠੀਆਂ ਪਾ ਦਿੰਦੇ ਹਨ। ਬਸ ਸਿਆਣਾ ਬੈਦਾ ਆਪਣੀ ਸੈਖੇਪ ਜਿਹੀ ਟੋਟਕਾ ਮਾਤਰ ਗੱਲ 
ਕਹਿ ਜਾਂਦਾ ਹੈ ਅਤੇ ਕਰੋਧੀ ਜਿਹਾ ਵਿਰੋਧੀ ਬਸ ਦੇਦ ਹੀ ਕਰੀਚਦਾ ਰਹਿ ਜਾਂਦਾ ਹੈ। 

ਇਸ ਸਬੈਧ ਵਿਚ ਸਭਿਅਤਾ ਦੇ ਸ਼ੁਰੂ ਤੋਂ ਹੀ ਇਤਿਹਾਸ ਨੇ ਕੁਝ ਸਿੱਖਿਆ ਦਾਇਕ 
ਘਟਨਾਵਾਂ ਨੂੰ ਆਪਣੇ ਵਿਚ ਸਮੋਅ ਕੇ ਰੱਖਿਆ ਹੈ। ਯੂਨਾਨੀ ਸਭਿਅਤਾ ਦੇ ਧੁਰੈਧਰ 
ਦਾਰਸ਼ਨਿਕ ਸੁਕਰਾਤ ਦੀ ਘਰਵਾਲੀ ਬੜੀ ਗਸੈਲ ਸੀ। ਇਕ ਦਿਨ ਸੁਕਰਾਤ ਆਪਣੇ ਚੇ 
ਲਿਆਂ ਨਾਲ ਕਿਤੇ ਬਾਹਰ ਜਾ ਰਿਹਾ ਸੀ। ਜਦੋਂ ਉਹ ਆਪਣੇ ਘਰ ਦਾ ਦਰਵਾਜ਼ਾ ਟੱਪੇ ਤਾਂ 
ਉਤੋਂ ਛੱਜੇ ਤੋਂ ਸੁਕਰਾਤ ਦੀ ਧਰਮ ਪਤਨੀ ਨੇ ਉਨ੍ਹਾਂ 'ਤੇ ਪਾਣੀ ਦੀ ਬਾਲਟੀ ਡੋਲ ਦਿਤੀ। 
ਬਹਿਹਾਲ, ਇਸ ਸਥਿਤੀ ਵਿਚ ਜੇ ਮੈਂ ਤੂੰ ਹੈਦੇ ਤਾਂ ਸਮਝੋ ਕਿ ਸਾਡੇ ਸਭਿਆਚਾਰ ਅਨੁਸਾਰ 
ਸਾਡੀ ਕਥਿਤ ਸੋਝੀ ਤੇ ਅਕਲਮਦੀ ਨੇ ਖੁਲ੍ਹੀ-ਖੇਡ ਖੇਡਕੇ ਮੀਆਂ-ਬੀਵੀ ਨੂੰ ਆਪਸ ਵਿਚ 
ਜੁਡੋ-ਜੁੰਡੀ ਕਰਾ ਦੇਣਾ ਸੀ। ਖੇਰ ! ਭਲੋ ਨੂੰ ਅੱਗੇ ਸੁਕਰਾਤ ਸੀ, ਉਹ ਆਪਣੀ ਘਰਵਾਲੀ ਨੂੰ 
ਮੁਖਾਤਿਬ ਹੋ ਕੇ ਕਹਿਣ ਲੱਗਾ ਕਿ ਹੁਣ ਤਕ “ਬਿਨ ਬਾਦਲ ਬਰਸਾਤ” ਹੈਦੀ ਸੁਣਦੇ ਆਏ 
ਹਾਂ; ਲੈ ਤੇਰਾ ਧਨਵਾਦ ਕਿਉਂਕਿ ਤੂੰ ਅਜ ਸਾਨੂੰ ਇਹ ਨਜ਼ਾਰਾ ਵੀ ਦਿਖਾ ਹੀ ਦਿਤਾ ਹੈ। 


222/ ਹਸਦਿਆਂ ਦੇ ਘਰ ਵਸਦੇ 


ਇਸ ਤਰ੍ਹਾਂ ਹੀ ਸਿਆਣੇ ਬੰਦਿਆਂ ਦੀ ਗੱਲ ਕਰਦੇ ਹੋਏ ਮਨਣਾ ਬਣਦਾ ਹੈ ਕਿ 
ਅਕਲਮੌਦ ਲੋਕ ਉਹ ਹੀ ਹੁੰਦੇ ਹਨ, ਜੋ ਆਪਣੇ ਕਰੋਧ, ਗੁੱਸੇ ਤੇ ਹਉਮੇ ਨੂੰ ਕੰਟਰੋਲ ਕਰ 
ਲੈਂਦੇ ਹਨ। ਇਸ ਸਬੰਧ ਵਿਚ ਇੰਗਲੈਂਡ ਦੇ ਦੋ ਸੈਸਾਰ ਪ੍ਰਸਿੱਧ 'ਜੀ ਕੇ ਚੈਸਟਰਟਨ” ਤੇ 
“ਜਾਰਜ ਬਰਨਾਰਡ ਸ਼ਾਅ” ਜਿਹੇ ਬੰਧਿਕ-ਮਹਾਂਰਥੀਆਂ ਦਾ ਜ਼ਿਕਰ ਹੈ ਕਿ ਇਕ ਵਾਰ ਦੋਨੋਂ 
ਇਕ ਪਾਰਕ ਦੀ ਪਗਡੰਡੀ 'ਤੇ ਜਾ ਰਹੇ ਸਨ। ਚੈਸਟਰਟਨ ਬਹੁਤ ਮੋਟਾ ਸੀ, ਇਸ ਲਈ 
ਉਸ ਨੇ ਮਖੰਲੀਆ ਜਿਹੇ ਅਦਾਜ਼ ਵਿਚ ਬਾਂਹਾਂ ਫੈਲਾਅ ਕੇ ਕਿਹਾ ਕਿ ਮੈਂ ਮੁਰਖਾਂ ਨੂੰ ਆਪਣੇ 

ਤੋਂ ਵੀ ਨਹੀਂ ਲੰਘਣ ਦਿੰਦਾ। ਅੰਗੋਂ ਜੀ ਬੀ ਸ਼ਾਅ ਨੇ ਬੜੇ ਤਹੱਮਲ ਤੇ ਅਦਬ ਨਾਲ 
ਸਿਰ ਝੁਕਾ ਕੇ ਚੈਸਟਰਟਨ ਨੂੰ ਉਤਰ ਦਿਤਾ ਕਿ ਮੈਂ ਮੁਰਖਾਂ ਦਾ ਰਸਤਾ ਕਦੇ ਵੀ ਨਹੀਂ 
ਰੋਕਦਾ। ਬਸ ਫਿਰ ਕੀ ਸੀ; ਦੋਨੋਂ ਮਹਾਨ ਸਾਹਿਤਕਾਰ ਗੱਲਵਕੜੀ ਵਿਚ ਬੱਝੇ ਪਏ ਸਨ। 

ਖੈਰ! ਜਾਰਜ ਬਰਨਾਰਡ ਸ਼ਾਅ ਤਾਂ ਹਾਸੇ-ਮਜ਼ਾਕ ਦੇ ਸਿਲਸਿਲੇ ਵਿਚ ਸੈਸਾਰ ਪ੍ਰਸਿੱਧ 
ਕਾਮੇਡੀਅਨ ਚਾਰਲੀ ਚੈਪਲਿਨ ਨਾਲ ਮੜਿਕਦਾ ਸੀ। ਇਕ ਵਾਰੀ ਸ਼ਾਅ ਨੂੰ ਕਿਸੇ ਬੇਹੱਦ 
ਖੁਬਸੁਰਤ ਅਦਾਕਾਰਾ ਨੇ ਵਿਆਹ ਦੀ ਪੇਸ਼ਕਸ਼ ਕੀਤੀ ਤੇ ਕਿਹਾ ਕਿ ਜੇ ਸਾਡੀ ਸੈਤਾਨ ਮੇ 
ਰੇ ਵਰਗੀ ਸੋਹਣੀ ਤੇ ਤੇਰੇ ਵਰਗੀ ਅਕਲਮੰਦ ਹੋ ਗਈ ਤਾਂ ਉਨ੍ਹਾਂ ਦੇ ਵਾਰੇ ਹੀ ਨਿਆਰੇ ਹੋ 
ਜਾਣਗੇ। ਇਥੇ ਗੱਰਤਲਬ ਹੈ ਕਿ ਉਹ ਅਦਾਕਾਰ ਅੰਰਤ ਸੋਹਣੀ ਤਾਂ ਰੱਜ ਕੇ ਸੀ, ਪਰ 
ਨਾਲ ਹੀ ਵਾਹਵਾ ਬੇਵਕੂਫ਼ ਵੀ ਸੀ। ਉਧਰ ਸ਼ਾਅ ਬੇਸ਼ੱਕ ਬੇਹੱਦ ਅਕਲਮੋਦ ਬੈਦਾ ਸੀ, ਪਰ 
ਖਾਸਾ ਬਦਸੁਰਤ ਵੀ ਸੀ। ਇਸ ਲਈ ਉਹ ਸਾਹਿਤ ਦਾ ਸ਼ਾਹ-ਸੁਆਰ ਸ਼ਾਅ ਅੰਗੋਂ 
ਬੋਲਿਆ; ਪਰ ਮੈਡਮ ਅਕਲ ਪੱਖੋਂ ਜੇ ਸਾਡੀ ਅੰਲਾਦ ਤੇਰੇ ਵਾਂਗ ਅਤੇ ਸ਼ਕਲ ਪੱਖੋਂ ਮੇਰੇ 'ਤੇ 
ਚਲੀ ਗਈ ਤਾਂ ਸੋਚ ਲੈ ਕਿ ਇਹੋ-ਜਿਹੀ “ਜੱਗੋਂ ਤੇਰਵੀਂ” ਹੋਣ 'ਤੇ ਫਿਰ ਆਪਾਂ ਕੀ ਕਰਾਂਗੇ। 

ਬਹਿਰਹਾਲ, ਇਨਸਾਨੀ ਫਿਤਰਤ ਦੇ ਇਸ ਸਬੈਧ ਵਿਚ ਇਹ ਗੰਰਤਲਬ ਹੈ ਅਸੀਂ ਹਰ 
ਚੰਗੀ ਗੱਲ ਦੇ ਕਰਤਾ-ਧਰਤਾ ਬਣ ਕੇ ਹਰ ਚੰਗੇ ਕੌਮ ਨੂੰ ਆਪਣੇ ਨਾਮ ਕਰ ਲੈਂਦੇ ਹਾਂ 
ਅਤੇ ਹਰ ਮਾੜੀ ਘਟਨਾ ਦਾ ਦੋਸ਼ ਦੂਜੇ ਦੇ ਸਿਰ ਮੜ੍ਹ ਦਿੰਦੇ ਹਾਂ। ਸਗੋਂ ਸਮਾਜਿਕ ਤੰਰ 'ਤੇ 
ਅਸੀਂ ਰੱਬ ਦੀ ਰਜ਼ਾ ਵਿਚ ਰਹਿਣ ਦੇ ਆਦੀ ਹੀ ਨਹੀਂ ਹਾਂ। ਸਾਨੂੰ -ਬਲੇਮ-ਗੇਮ” ਦੀ ਇੰਨੀ 
ਮੁਹਾਰਤ ਹੈ ਕਿ ਅਸੀਂ ਸਬਰ-ਸੈਤੋਖ ਵਾਲੇ ਲੋਕਾਂ ਦੀ ਇਕ ਲੋਕ ਧਾਰਨਾ “ਸਿੱਕਾ ਖੋਟਾ 
ਆਪਣਾ; ਬਾਣੀਏ ਨੂੰ ਕੀ ਦੋਸ਼" ਨੂੰ ਮੁਢੋ-ਸੁਢੋਂ ਹੀ ਨਕਾਰ ਦਿੰਦੇ ਹਾਂ। ਸਾਡੇ ਅਜੋਕੇ 
ਸਮਾਜਿਕ ਜੀਵਨ ਵਿਚ ਅਸੀਂ ਆਪਣੇ ਕਰਮ-ਕਿਸਮਤ ਦਾ ਦੋਸ਼ ਵੀ ਰੱਬ ਦੇ ਸਿਰ ਮੜ੍ਹਨ 
ਦੇ ਆਦੀ ਹਾਂ। ਸਾਡੀ ਇਸ ਬਲੇਮ-ਗੇਮ ਭਾਵ ਦੂਜੇ ਨੂੰ ਜ਼ਿੰਮੇਵਾਰ ਤੇ ਦੋਸ਼ੀ ਠਹਿਰਾਉਣ 
ਵਿਚ ਤਾਂ ਅਸੀਂ ਆਂਢ-ਗੁਆਂਢ ਤਾਂ ਕੀ; ਸਗੋਂ ਆਪਣੇ ਮਾਪਿਆਂ ਤੇ ਬੱਚਿਆਂ ਨੂੰ ਵੀ 
ਨਹੀਂ ਬਖਸ਼ਦੇ। 

ਸਗੋਂ ਇਸ ਸੈਦਰਭ ਵਿਚ ਚਾਹੀਦਾ ਤਾਂ ਇਹ ਹੈ ਕਿ ਇਨਸਾਨ ਕਿਸੇ ਦੂਜੇ ਵਿਚ 
ਨੁਕਸ ਕੱਢਣ ਤੋਂ ਪਹਿਲਾਂ ਆਪਾ-ਚੀਨਣ ਵਾਸਤੇ ਆਪਣੇ ਅਦਰ ਝਾਤੀ ਮਾਰੇ। ਇਸ 


223/ ਹਸਦਿਆਂ ਦੇ ਘਰ ਵਸਦੇ 


ਤਰ੍ਹਾਂ ਫਿਰ ਕਿਸੇ ਵੀ ਮਨੁੱਖ ਲਈ ਲਾਜ਼ਮੀ ਹੈ ਕਿ ਉਹ ਆਤਮ-ਚਿੰਤਨ ਕਰਕੇ ਆਪਣੇ 
ਆਪ ਨੂੰ ਬੰਦੇ ਤੋਂ ਇਨਸਾਨ ਬਣਾਉਣ ਲਈ ਯਤਨਸ਼ੀਲ ਹੋਵੇ। ਇਸ ਵਾਸਤੇ ਮਨੁੱਖਤਾ ਤੋਂ 
ਮਾਨਵਤਾ ਦੀ ਪੰੜੀ ਚੜ੍ਹਨ ਲਈ ਜ਼ਰੂਰੀ ਹੈ ਕਿ ਕੋਈ ਵੀ ਮਨੁੱਖ ਮਾਨਵੀ ਅਸੂਲਾਂ 'ਤੇ 
ਚਲਦਾ ਹੋਇਆ ਆਪਣਾ ਆਤਮਿਕ ਸੁਧਾਰ ਕਰੇ। 

ਬਹਿਰਹਾਲ, ਇਸ ਤਰ੍ਹਾਂ ਮਨੁੱਖ ਤੋਂ ਮਾਨਵ ਬਣਨ ਦੀ ਅਭਿਲਾਸ਼ਾ ਵਿਚ ਕਿਸੇ ਨੂੰ 
ਸੁਧਾਰਨ ਦੀ ਬਜਾਏ ਬੈਦਾ ਪਹਿਲਾਂ ਆਪਣਾ ਆਤਮ-ਸੋਧ ਕਰੇ। ਇਸ ਸਬੈਧ ਵਿਚ ਇਥੇ 
ਇਸ ਧਰਤੀ 'ਤੇ ਮਨੁੱਖੀ ਹੋਂਦ-ਹਸਤੀ ਤੇ ਇਨਸਾਨੀ ਜ਼ਿੰਦਗੀ ਦਾ ਮੇਤਵ ਤੇ ਫ਼ਲਸਫ਼ਾ 
ਸਮਝਣ ਦੀ ਵੀ ਬੜੀ ਲੋੜ ਹੈ। ਮਹਾਤਮਾ ਬੁੱਧ ਅਨੁਸਾਰ ਇਨਸਾਨੀ ਜ਼ਿੰਦਗੀ ਤਾਂ ਬਸ 
ਆਪਣੇ ਪੁਰਬਲੇ ਤੇ ਵਰਤਮਾਨ “ਕਰਮਾਂ ਦਾ ਭੁਗਤਾਨ” ਹੀ ਹੈ। ਇਸ ਪ੍ਰਥਾਇ ਬਸ ਇਹ 
ਰੱਬ ਹੀ ਜਾਣਦਾ ਹੈ ਕਿ ਨੇਕੀ ਤੇ ਬਦੀ ਦੇ ਇਸ ਜੀਵਨ ਮਾਰਗ 'ਤੇ ਕਿਸ ਚੰਗੇ ਜਾਂ ਮਾੜੇ 
ਕਰਮ ਨੇ ਕਦੋਂ ਫ਼ਲੀਭੂਤ ਹੋ ਜਾਣਾ ਹੈ। ਇਹ ਹੀ ਕਾਰਨ ਹੈ ਕਿ ਕਈ ਚੌਗੇ-ਭਲੇ ਸੱਜਣ 
ਸੁਚੱਜੇ ਕਾਰਜ ਕਰਦੇ ਵੀ ਜਾਨੀ-ਮਾਲੀ ਨੁਕਸਾਨ ਤਕ ਸੈਤਾਪ ਭੋਗਦੇ ਹਨ। ਜ਼ਾਹਿਰ ਹੈ 
ਕਿ ਉਦੋਂ ਇਸ ਸੁਰਤ ਵਿਚ ਉਨ੍ਹਾਂ ਦਾ ਕੋਈ ਮਾੜਾ ਪੁਰਬਲਾ ਕਰਮ ਉਨ੍ਹਾਂ ਦੇ ਆੜੇ ਆ 
ਰਿਹਾ ਹੁੰਦਾ ਹੈ। ਦੂਜੇ ਪਾਸੇ ਕਈ ਵਾਰ ਕੁਕਰਮੀ ਤੇ ਬਦ-ਬੋਦੇ ਆਪਣੇ ਘਿਨੰਣੇ ਕੰਮਾਂ ਦੇ 
ਬਾਵਜੂਦ ਵੀ ਫ਼ਲਦੇ-ਫੁਲਦੇ ਨਜ਼ਰ ਆਉਂਦੇ ਹਨ, ਪਰ ਅਸੀਂ ਸਾਡੇ ਇਕ ਲੋਕ ਸੁਤਰ 
ਮੁਤਾਬਿਕ 'ਮਦੇ ਕੌਮੀ ਨਾਨਕਾ ਜਦ ਕਦ ਮਦਾ ਹੋਏ” ਤੋਂ ਮੁਨਕਰ ਨਹੀਂ ਹੋ ਸਕਦੇ। 

ਫਿਰ ਦੁਨੀਆਂ ਦੇ ਹਰ ਧਰਮ ਨੂੰ ਰੱਬ ਦੀ ਦਰਗਾਹਿ ਤੇ ਉਸ ਦੀ ਦੁਨਿਆਵੀ 
ਬਾਰਗਾਹਿ ਵਿਚ ਬੋਦੇ ਦੀ ਸਾਰਥਿਕ ਸੋਚ ਤੇ ਸਕਾਰਾਤਮਿਕ ਕਾਰਜਸ਼ੀਲਤਾ ਤੇ ਅਧਾਰਿਤ 
ਪੁਰਸ਼ਾਰਥ ਤੇ ਬੰਦਗੀ ਨੂੰ ਬੇਇਤਹਾ ਅਹਿਮੀਅਤ ਦਿਤੀ ਹੈ। ਫਿਰ ਗੀਤਾ-ਉਪਦੇਸ਼ ਦਾ 
ਸਾਰ ਤਾਂ ਇਹ ਹੀ ਹੈ ਕਿ ਮਨੁੱਖ ਤਾਂ ਬਸ ਨੋਕਦਿਲੀ ਨਾਲ ਨੋਕ-ਕੌਮ ਸਰਅਜਾਮ ਦਿੰਦਾ 
ਰਹੇ। ਇਉਂ ਔਤ ਨੂੰ ਆਦਮੀ ਵੀ ਨੇਕੀ ਤੇ ਪੁਰਸ਼ਾਰਥ ਦੀ ਭਾਵਨਾ ਹੀ ਇਥੇ-ਉਥੇ ਦੋ 
ਜਹਾਨਾਂ ਵਿਚ ਉਸ ਦੇ ਨਾਲ ਨਿਭਦੀ ਹੈ। 

ਜ਼ਿਕਰਯੋਗ ਹੈ ਕਿ ਅਧਿਆਤਮ ਦੇ ਗੋਬਿੰਦ ਮਾਰਗ” ਦੇ ਸੈਦਰਭ ਵਿਚ ਮਨੁੱਖੀ 
ਜੀਵਨ ਨੂੰ ਤਾਂ ਗੁਰਬਾਣੀ ਵਿਚ “ਕਰਮਾ ਸੈਦੜਾ ਖੇਤੁ” ਕਿਹਾ ਗਿਆ ਹੈ। ਫਿਰ ਇਸ ਤੋਂ 
ਅੰਗੇ ਬਾਬਾ ਨਾਨਕ ਜਿਹੇ ਰੱਬ-ਰੁਪ ਮਹਾਂਪੁਰਖਾਂ ਤੇ ਪਰਮ ਮਨੁਖਾਂ ਦੇ “ਸਚਹੁ ਉਪਰਿ ਸਭ 
ਕੌ ਉਪਰਿ ਸਚੁ” ਅਤੇ “ਕੂੜੁ ਨਿਖੁਟੇ ਨਾਨਕਾ ਓੜਕਿ ਸਚੁ ਰਹੀ” ਜਿਹੇ ਅਟਲਾਧੇ 
ਇਲਾਹੀ ਬਚਨ ਮਨੁੱਖੀ ਜ਼ਿੰਦਗੀ ਦੇ ਕੁਲ ਫ਼ਲਸਫ਼ੇ ਦਾ ਨਿਚੋੜ ਸਾਡੇ ਸਾਹਮਣੇ ਖੁਲ੍ਹੀ 
ਕਿਤਾਬ ਵਾਂਰਹ ਰਖ ਦਿੰਦੇ ਹਨ। 

ਜ਼ਿਕਰਯੋਗ ਹੈ ਕਿ ਕਿਰਸਾਣੀ ਜੀਵਨ ਦੇ ਪ੍ਰਸੰਗ ਵਿਚ ਇਥੇ ਇਕ ਵਿਲੱਖਣ ਜਿਹੀ 
ਗੱਲ ਵੇਖਣ ਨੂੰ ਮਿਲਦੀ ਹੈ ਕਿ ਜੱਟ ਤੇ ਖਾਸ ਕਰਕੇ ਕਿਰਸਾਣੀ ਵਰਗ ਤਾਂ ਰੱਬੀ ਬਖਸ਼ਿਸ਼ 


224/ ਹਸਦਿਆਂ ਦੇ ਘਰ ਵਸਦੇ 


“ਤੇ ਹੀ ਨਿਰਭਰ ਹੈ। ਇਸ ਵਾਸਤੇ ਕਿਰਸਾਣੀ 'ਤੇ ਆਈਆਂ ਕੁਦਰਤੀ ਆਫਤਾਂ ਦੀ ਕਰੋਪੀ 
ਸਮੇਂ ਜੱਟ ਸਮਾਜ ਅਕਸਰ ਹੀ ਆਪਣੇ ਮਨ ਨੂੰ ਇਹ ਪ੍ਰਚਾਉਣੀ ਦੇ ਕੇ ਸਮਝਾ ਲੈਂਦਾ ਹੈ ਕਿ 
ਖੇਤੀ ਤਾਂ ਹੁੰਦੀ ਹੀ ਕਰਮਾਂ-ਸੇਤੀ ਹੈ। ਇਸ ਵਾਸਤੇ ਕਿਰਸਾਣੀ ਜੀਵਨ ਸ਼ੈਲੀ 'ਤੇ ਨਿਰਭਰ 
ਸਾਰੇ ਕਿਰਸਾਣ, ਹੋਰ ਵੀ ਕਿੰਨੇ ਹੀ ਮਿਹਨਤੀ ਤੇ ਕਿੱਤਾ ਮੁਖੀ ਵਰਗਾਂ ਦੀ ਰੱਬ ਦੀ ਰਜ਼ਾ 
ਵਿਚ ਆਸਥਾ ਤੇ ਵਿਸ਼ਵਾਸ ਅਟੁਟ ਤੇ ਕਾਬਿਲੇ-ਮਿਸਾਲ ਹੁੰਦਾ ਹੈ। 

ਨਿਰਸੈਦੇਹ ਸਬਰ-ਸੇਤੋਖ ਦੇ ਇਸ ਚਲ ਰਹੇ ਸੈਦਰਭ ਵਿਚ ਇਕ ਤਸਵੀਰ ਦੇ ਕੌਝੇ ਤੇ 
ਪੁੱਠੇ ਪਾਸੇ ਵਜੋਂ ਸਮਾਜ ਦੇ ਲੋਭੀ-ਲਾਲਚੀ ਵਰਗ ਦੀ ਮਾਨਸਿਕਤਾ ਅਕਸਰ ਹੀ ਸਾਡੇ 
ਇਕ ਅਖਾਣ 'ਬੇਸ਼ਰਮ ਦੀ ਡੁੱਲ ਗਈ ਦਾਲ ਤੇ ਉਹ ਕਹਿੰਦਾ ਚਲੋਂ ਠਾਰ ਕੇ ਖਾਵਾਂਗੇ” 
ਅਨੁਸਾਰ ਹੁੰਦੀ ਹੈ। ਫਿਰ ਆਖਿਰ ਨੂੰ ਕਿਉਂਕਿ ਅਜਿਹੀ ਹਉਮੈ ਦੇ ਮਾਰੇ ਲੋਕ ਖਾਸ ਕਰਕੇ 
ਕੁਦਰਤ ਤੇ ਆਪਣੇ-ਆਪ ਨਾਲ ਅਣਚਾਹਿਆ ਜਿਹਾ ਸਮਝੰਤਾ ਤਾਂ ਕਰਦੇ ਹਨ, ਪਰ 
ਇਨ੍ਹਾਂ ਦਾ ਹਾਲ ਮਜਬੁਰੀ ਵਸ “ਬੱਕਰੀ ਦੁਧ ਤਾਂ ਦਿੰਦੀ ਹੈ, ਪਰ ਮੀਂਗਣਾਂ ਪਾ ਕੇ” ਵਾਲੀ 
ਕਹਾਵਤ ਅਨੁਸਾਰ ਹੀ ਹੈਦਾ ਹੈ। 

ਗੱਲ ਮੁਕੀ ! ਸਾਡਾ ਲੌਟੂ-ਖੋਟੂ ਸਮਾਜ ਧਰਮ ਤੇ ਨੀਤੀ ਬਚਨਾਂ ਨੂੰ ਤਾਂ ਸਮਝਦਾ ਹੈ, 
ਪਰ ਇਸ ਦੇ ਬਾਵਜੂਦ ਵੀ ਆਪਣੇ ਹਰ ਤਰ੍ਹਾਂ ਦੇ ਅਨੈਤਿਕ ਤੇ ਗੈਰ-ਕਾਨੂੰਨੀ ਕਾਰਿਆਂ ਦੇ 
ਕਾਰਨ ਆਪਣੇ ਸਦਾਚਾਰਕ, ਬੌਧਿਕ ਤੇ ਨੈਤਿਕ ਮਾਣ-ਸਵੈਮਾਣ ਦੀ ਹਾਨੀ-ਖੁਨਾਮੀ 
ਲਈ ਖੁਦ ਹੀ ਜ਼ਿੰਮੇਵਾਰ ਹੈਦਾ ਹੈ। ਸਗੋਂ ਇਹ ਲੋਕ ਆਪਣੀ ਮਾਣ-ਮਰਿਆਦਾ ਤੇ ਹਰ 
ਪ੍ਰਕਾਰ ਦੇ ਸਮਾਜਿਕ ਤੇ ਆਰਥਿਕ ਨੁਕਸਾਨ ਦੀ ਜ਼ਿੰਮੇਵਾਰੀ ਕਿਸੇ ਬਦੇ ਦੇ ਸਿਰ ਮੜ੍ਹ 
ਦਿੰਦੇ ਹਨ। ਇਥੋ ਤਕ ਕਿ ਇਹ ਤਾਂ ਆਪਣੀ ਕਰਮ-ਕਿਸਮਤ ਦੀਆਂ ਨਰਦਾਂ ਪੁੱਠੀਆਂ 
ਪੈਣ 'ਤੇ ਰੱਬ ਤਕ ਨੂੰ ਵੀ ਬੜੇ ਸਹਿਜੇ ਹੀ ਦੋਸ਼ੀ ਗਰਦਾਨ ਦਿੰਦੇ ਹਨ। 

ਫਿਰ ਇਕ ਦਿਨ ਕੁਦਰਤੀ ਨਿਯਮਾਂ ਦੇ ਮੁਤਾਬਿਕ ਜਦੋਂ “ਅੱਤ ਤੇ ਖੁਦਾ ਦੇ ਵੈਰ” ਦੀ 
ਅਟਲਾਧੀ ਸੱਚਾਈ ਦੁਨੀਆਂ ਸਾਹਮਣੇ ਆ ਹੀ ਜਾਂਦੀ ਹੈ। ਇਉਂ ਉਦੋਂ ਇਨ੍ਹਾਂ ਮਾੜੇ 
ਅਨਸਰਾਂ ਦੀਆਂ ਕਰਤੂਤਾਂ ਤੋਂ ਪਰਦਾ ਉਠਦਾ ਹੈ ਤਾਂ ਆਖਿਰ ਨੂੰ “ਪਤਾ ਲਗ ਗਿਆ 
ਤੇਰੀ ਖਾਨਦਾਨੀ ਦਾ; ਚਾਹ ਵਿਚ ਦੁੱਧ ਸੀ ਬੱਕਰੀ ਬਿਗਾਨੀ ਦਾ” ਵਾਲੀ ਕਹਾਵਤ 
ਅਨੁਸਾਰ ਇੰਨ੍ਹਾਂ ਮਾੜੇ ਬੰਦਿਆਂ ਦੀ ਅਸਲੀਅਤ ਤੇ ਖਾਨਦਾਨੀ ਦੀ 'ਬੈਂਗਣੀ ਉਘੜਕੇ” 
ਖੁਦ-ਬ-ਖੁਦ ਨਸ਼ਰ ਹੋ ਜਾਂਦੀ ਹੈ। 

ਫਿਰ ਇਸ ਤੋਂ 180 ਡਿਗਰੀ ਉਲਟ ਇਥੇ ਰੱਬ ਦੀ ਰਜ਼ਾ ਤੇ ਰੱਬੀ ਭਾਣੇ ਵਿਚ ਰਹਿੰਦੇ 
ਅਨੇਕਾਂ ਹੀ ਰੱਥੋਂ ਹੀ ਵਰੋਸਾਏ ਖੁਦਾਈ-ਖਿਦਮਤਗਾਰਾਂ ਦੀ ਘਾਲ-ਕਮਾਈ ਦਾ ਵਿਸ਼ੇਸ਼ 
ਜ਼ਿਕਰ ਕਰਨਾ ਬਣਦਾ ਹੈ ਕਿ ਜੋ ਆਪਣੀ ਜਨਮਜਾਤ ਸਰੀਰਕ ਅਪੋਗਤਾ ਦੇ ਬਾਵਜੂਦ 
ਵੀ ਦੁਨੀਆਂ ਦੇ ਮਹਾਨ ਸੇਵਕ ਬਣੇ। ਇਸ ਪ੍ਰਸੈਗ ਵਿਚ ਸੈਸਾਰ ਦੇ ਮਹਾਨ ਸੈਗੀਤਕਾਰ 
ਸੁਰਦਾਸ ਜਿਹੇ ਕਿੰਨੇ ਹੀ ਭਗਤ ਤੇ ਗੁਰੁ ਘਰ ਦੇ ਕਿੰਨੇ ਹੀ ਕੀਰਤਨੀਏ ਸੁਰਮੇ-ਸਿੰਘ 


225/ ਹਸਦਿਆਂ ਦੇ ਘਰ ਵਸਦੇ 


ਗੁਰਬਾਣੀ ਸੈਗੀਤ ਦੀ ਸੇਵਾ ਨਿਭਾਉਂਦੇ ਹੋਏ ਮਾਨਵਤਾ ਦਾ ਬੇਅਤ ਭਲਾ ਕਰ ਗਏ। 
ਇਉ ਹੀ ਦੁਨੀਆਂ ਦੇ ਇਤਿਹਾਸ ਵਿਚ ਹੈਲਨ ਕੀਲਰ ਤੇ ਮੇਰੀ ਕਿਊਰੀ ਦੈਪਤੀ ਜਿਹੇ 
ਸਮਾਜ ਸੇਵੀਆਂ ਦਾ ਅਜ ਦੁਨੀਆਂ ਭਰ ਵਿਚ ਨਾਮ ਤੇ ਮਾਣ-ਸਨਮਾਣ ਹੈ ਕਿ ਉਹ ਰੱਬੀ 
ਰਜ਼ਾ ਵਿਚ ਵਾਹਿਗੁਰੂ ਦੀ ਕ੍ਪਾ ਦੁਆਰਾ ਆਪਣੇ ਸਰੀਰਕ ਦੋਸ਼ਾਂ ਤੇ ਅਪਗਤਾ ਨੂੰ ਵੀ 
ਆਪਣੇ ਵਿਸ਼ੇਸ਼ ਗੁਣਾਂ ਵਿਚ ਤਬਦੀਲ ਕਰਕੇ ਲੰਕਾਈ ਦੀ ਬੇ-ਬਹਾ ਸੇਵਾ ਕਰ ਗਏ। 

ਇਸ ਵਾਸਤੇ ਇਸ ਪ੍ਰਸੈਗ ਵਿਚ ਇਥੇ ਇਹ ਗੱਲ ਬਹੁਤ ਹੀ ਸੈਜੀਦਗੀ ਨਾਲ 
ਵਿਚਾਰਨ ਵਾਲੀ ਹੈ ਕਿ ਦੁਨੀਆਂ ਵਿਚ ਲੋਕ ਭਲਾਈ ਤੇ ਹਾਸੇ-ਖ਼ੁਸ਼ੀਆਂ ਦਾ ਆਲਮ ਤਾਂ 
ਤੁਹਾਡੇ ਹਰ ਪਾਸੇ ਪਸਰਿਆ ਹੋਇਆ ਹੈ; ਬਸ ਤੁਹਾਡੇ ਵਿਚ ਵੇਖਣ ਵਾਲੀ ਅੱਖ ਅਤੇ ਸੈਵੇ 
ਦਨਸ਼ੀਲਤਾ ਤੇ ਹਮਦਰਦੀ ਵਾਲੀ ਰੂਹ ਹੋਣੀ ਚਾਹੀਦੀ ਹੈ। ਫਿਰ ਇਸ ਤੋਂ ਇਲਾਵਾ ਤੁਹਾਡੇ 
ਕੌਲ ਰੱਬ ਦੀ ਰਜ਼ਾ ਮਹਿਸੂਸ ਕਰਨ ਵਾਲੀ ਸਬਰ-ਸੋਤੋਖੀ ਆਤਮਾ ਤੇ ਉੱਸ ਦੇ ਰੋਗਾਂ ਨੂੰ 
ਮਾਨਣ ਵਾਲੀ ਖ਼ੁਸ਼-ਤਬਾ ਤਬੀਅਤ ਹੋਣੀ ਚਾਹੀਦੀ ਹੈ। ਬੇਸ਼ੱਕ ਇਹ ਸਾਧਨਾ ਸੌਖੀ ਨਹੀਂ, 
ਪਰ ਇਸ ਤੋਂ ਬਿਨਾਂ ਮਨੁੱਖੀ ਆਤਮਾ ਵਾਸਤੇ ਕੋਈ ਹੋਰ ਮੁਕਤੀ ਦਾ ਮਾਰਗ ਵੀ ਨਹੀਂ ਹੈ। 

ਖੈਰ! ਜੇ ਕਿਸੇ ਨੋਕ ਪੁਰਖ ਦਾ ਲੜ੍ਹ ਫੜਕੇ ਕੋਈ ਇਸ ਸੋਝੀ ਦੇ ਮਾਰਗ 'ਤੇ ਤੁਰ ਪਵੇ 
ਤਾਂ ਇਸ ਪ੍ੁਰਥਾਇ ਭਾਈ ਗੁਰਦਾਸ ਜੀ ਅਨੁਸਾਰ “ਚਰਣਿ ਸਰਣਿ ਗੁਰ ਇਕ ਪੈਂਡਾ ਜਾਇ 
ਚਲਿ ਸਤਿਗੁਰੁ ਕੌਟਿ ਪੈਂਡਾ ਆਗੈ ਹੋਇ ਲੇਤੁ ਹੈ”। 

ਇਸ ਸਾਰੇ ਪ੍ਰਸੰਗ ਵਿਚ ਅਜ ਪੋਜਾਬੀਅਤ ਤੇ ਸਾਡਾ ਸਭਿਆਚਾਰ ਤਕਰੀਬਨ- 
ਤਕਰੀਬਨ ਬੇਚਿਰਾਗ ਤੇ ਬਦਰੈਗ ਹੁੰਦਾ ਜਾ ਰਿਹਾ ਹੈ। ਜਦੋਂ ਅਸੀਂ ਸਭਿਆਚਾਰਿਕ ਪੱਖੋਂ ਤੇ 
ਖ਼ਾਸ ਕਰਕੇ ਖ਼ੁਸ਼ੀਆਂ-ਖੇੜਿਆਂ ਦੇ ਸਬੈਧ ਵਿਚ ਬਦਰੈਗ ਹੋ ਰਹੇ ਪੇਜਾਬੀ ਸਭਿਆਚਾਰ ਦੀ 
ਗਲ ਕਰਦੇ ਹਾਂ ਤਾਂ ਅਸੀਂ ਸਾਰੇ ਹੀ ਚਿੰਤਾਤੁਰ ਜਾਪਦੇ ਹਾਂ। ਪਰ ਦਰਅਸਲ ਇਸ ਸਬੋਧ 
ਵਿਚ ਅਸੀਂ ਨੈਤਿਕ ਤੇ ਸਮਾਜਿਕ ਕਦਰਾਂ-ਕੀਮਤਾਂ ਵਾਲੇ ਸਭਿਆਚਾਰ ਦੀ ਕੋਈ ਠੋਸ 
ਗੱਲ-ਕਥ ਨਹੀਂ ਕਰਦੇ। ਸਗੋਂ ਇਸ ਦੇ ਉਲਟ ਸਾਡੇ ਸਮਾਜ ਦਾ ਰੱਜਿਆ-ਪੁੱਜਿਆ, 
ਖਾਂਦਾ-ਪੀਂਦਾ ਤੇ ਅਹੁਦੇਦਾਰ ਵਰਗ ਤਾਂ ਸਭਿਆਚਾਰ ਦੇ ਮਸਲੇ 'ਤੇ ਬਿਲਕੁਲ ਹੀ ਬੇਖ਼ਬਰ 
ਹੁੰਦਾ ਜਾ ਰਿਹਾ ਹੈ। ਬੇਸ਼ੱਕ ਉਪਰੋਂ-ਉਪਰੋਂ ਤਾਂ ਅਸੀਂ ਖੁਸ਼-ਪ੍ਰਸੈਗ ਹੋਣ ਦਾ ਨਾਟਕੀ ਜਿਹੇ 
ਢਕਵੰਜ ਰਚਦੇ ਰਹਿੰਦੇ ਹਾਂ, ਪਰ ਇਹ “ਅੰਦਰੋਂ ਪੈਣ ਕੜਵੱਲਾਂ ਤੇ ਉਪਰੋਂ ਬੈਸਰੀ ਵਾਲੇ 
ਨਾਲ ਗੱਲਾਂ” ਵਾਲੀ ਗੱਲ ਹੀ ਬਣੀ ਪਈ ਹੈ। 

ਦਰਅਸਲ, ਸਾਡਾ ਇਹ ਸਮਾਜਿਕ ਤੌਤਰ-ਮੋਤਰ ਕੁਝ ਇਉਂ ਜਿਹੇ ਬਣਿਆ ਪਿਆ 
ਹੈ ਕਿ ਅਸੀਂ ਸਾਰੇ ਜਿਊਣ ਦੀ ਇੱਛਾ ਤਾਂ ਕਰਦੇ ਹਾਂ, ਪਰ ਸਾਨੂੰ ਜਿਊਣ ਦੀ ਜਾਚ ਨਹੀਂ 
ਹੈ; ਜਿਸ ਕਾਰਨ ਸਾਨੂੰ ਸਭ ਨੂੰ ਜਿਊਣ ਦਾ ਫਿਕਰ ਘੁਣ ਵਾਂਗੂੰ ਖਾ ਰਿਹਾ ਹੈ। ਫਿਰ ਅਸੀਂ 
ਸਾਰੇ ਖ਼ੁਸ਼ੀ ਤਾਂ ਚਾਹੁੰਦੇ ਹਾਂ, ਪਰ ਖ਼ੁਸ਼ ਹੋਣਾ ਨਹੀਂ ਜਾਣਦੇ। ਇਉਂ ਅਸੀਂ ਖ਼ੁਸ਼ੀ ਦਾ ਮਾਹੌਲ 
ਕਦੇ ਘਟ ਹੀ ਸਿਰਜਦੇ ਹਾਂ, ਪਰ ਫਿਰ ਵੀ ਸੁਖ-ਅਨੰਦ” ਅਵਸਥਾ ਦੁਨੀਆਂ ਦੇ ਬਜ਼ਾਰਾਂ 


226/ ਹਸਦਿਆਂ ਦੇ ਘਰ ਵਸਦੇ 


ਵਿਚ ਭਾਲਦੇ ਫਿਰਦੇ ਹਾਂ। ਫਿਰ ਇਹ ਵੀ ਰੱਬ ਲਗਦੀ ਗੱਲ ਹੈ ਕਿ ਖੁਸ਼ੀ ਦੇ ਸੋਮੇ ਤਾਂ ਮਨ 
ਅਦਰ ਹੀ ਹੁੰਦੇ ਹਨ। ਇਸ ਵਾਸਤੇ ਹੀ ਔਤਰੀਵ ਤੇ ਸਥਾਈ ਖੁਸ਼ੀ ਕਿਤਾਬੀ ਟੋਟਕਿਆਂ, 
ਗੱਲਬਾਤੀ ਚੁਟਕਲਿਆਂ ਤੇ ਮਸ਼ਗੂਲਿਆਂ ਵਿਚੋਂ ਨਹੀਂ ਮਿਲਦੀ। 

ਨਿਰਸੰਦੇਹ ਸਾਡਾ ਸਮਾਜ ਨਵੀਂ-ਨਵੀਂ ਪ੍ਰਾਪਤ ਕੀਤੀ ਦੌਲਤ ਦੀ ਅਮੀਰੀ ਦੇ ਦੌਰ 
ਵਿਚੋਂ ਲੰਘ ਰਿਹਾ ਹੈ। ਇਸ ਵਾਸਤੇ ਹੁਣ ਸਦਾਚਾਰ ਦੀ ਸਰਦਾਰੀ ਤੇ ਦਿੱਲ ਦੀ ਅਮੀਰੀ 
ਕਿਤੇ-ਕਿਤੇ ਹੀ ਵੇਖਣ ਨੂੰ ਮਿਲਦੀ ਹੈ। ਇਸ ਲਈ ਹੁਣ ਕੁਦਰਤੀ ਹਾਸੇ-ਖੇੜੇ ਅਲੋਪ 
ਹੋ।ਰਹੇ ਹਨ, ਸਗੋਂ ਹੁਣ ਦਾ ਸਮਾਜ ਅੰਜ-ਕੱਲੂ ਖੁੱਲੂ ਕੇ ਹੱਸਣ ਤੇ ਬੋਲਣ ਨੂੰ ਫੋਕੇ- 
ਫਿਕਲੇ ਚੱਜ-ਆਚਾਰਾਂ ਦੀ ਖਿਲਾਫਵਰਜ਼ੀ ਦਾ ਫਤਵਾ ਵੀ ਦਿੰਦਾ ਹੈ। 

ਖੈਰ! ਮੈਂ ਨਾ ਮਾਨੂੰ” ਜਿਹੀ ਅੜੀ ਦੇ ਮਾਲਕ ਬਨਾਵਟੀ ਜਿਹੇ ਬੰਦਿਆਂ ਵੱਲੋਂ “ਦੰਦ 
ਨਾ ਕੱਢਣ” ਦਾ ਤਰਕ “ਗਧੀ ਦੇ ਖੇਤ ਚਰਨ ਤੇ ਨਾਲੇ ਦੁਲੱਤੀ ਮਾਰਨ” ਜਿੰਨਾਂ ਹੀ 
ਤਰਕਹੀਣ ਜਾਪਦਾ ਹੈ। ਜਦੋਂ ਕਿ ਰੱਬ ਲੱਗਦੀ ਗੱਲ ਤਾਂ ਇਹ ਹੈ ਕਿ ਹੱਸਣ-ਹਸਾਉਣ 
ਜਾਂ ਮੁਸਕਰਾਉਣ ਦੀ ਕਲਾ ਤੋਂ ਅਣਭਿੱਜ ਰੋਂਦੂ ਤੇ ਮੁਰਝਾਏ ਚਿਹਰੇ ਕੁਦਰਤ ਅਤੇ ਕੁਦਰਤ 
ਦੀਆਂ ਫ਼ਿਜ਼ਾਵਾਂ ਦੀ ਉਲੰਘਣਾ ਕਰ ਰਹੇ ਹੁੰਦੇ ਹਨ। 

ਖੈਰ! ਸੱਚੀ ਗੱਲ ਤਾਂ ਇਹ ਹੈ ਕਿ ਅੱਜ-ਕੱਲ੍ਹ ਖੁਸ਼ੀ ਜੇ ਕਿਤੇ ਲੱਭਦੀ ਹੈ ਤਾਂ ਗਰੀਬ ਦੀ 
ਕੁੱਲੀ ਵਿਚੋਂ ਲੱਭਦੀ ਹੈ। ਜਿਥੇ ਗਰੀਬ ਨੂੰ ਬਹੁਤ ਕੁੱਝ ਗੁਆਉਣ ਦਾ ਡਰ ਨਹੀਂ ਹੁੰਦਾ। ਜੇ 
ਕੁੱਝ ਥੋੜਾ ਬਹੁਤ ਹੁੰਦਾ ਹੈ ਤਾਂ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਹੋਇਆ, ਸ਼ਾਮ ਨੂੰ 
ਪੀਪੇ ਵਾਲਾ ਆਟਾ ਪਕਾ ਖਾ ਕੇ, ਉਦਰ ਪੁਰਤੀ ਕਰ ਲੈਂਦਾ ਹੈ ਅਤੇ ਆਪਣੇ ਮਨੋਰੋਜਨ ਲਈ 
ਸ਼ਾਮ ਨੂੰ ਉਹੀ ਖਾਲੀ ਪੀਪਾ ਦੁਨਿਆਵੀਂ ਦੁੱਖਾਂ ਨੂੰ ਭੁਲਾ ਕੇ ਖੜਕਾਉਂਦਾ ਹੈ। 

ਇਹ ਇਕ ਵੱਖਰਾ ਜਿਹਾ ਨਜ਼ਾਰਾ ਸਾਡੇ ਵਿਸ਼ਾਲ ਭਵਨਾਂ ਅਤੇ ਸਾਡੇ ਵਿਕਾਸ 
ਕਰਦੇ ਕਾਮਿਆਂ ਦੀਆਂ ਝੰਪੜੀਆਂ ਵਿਚ ਵੇਖਣ ਨੂੰ ਮਿਲਦਾ ਹੈ। ਜਦੋਂ ਸ਼ਾਮ ਨੂੰ ਉਹ 
ਇਲਾਹੀ ਰੋਗ ਵਿਚ ਰੋਗੇ ਦੁਨੀਆਂ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਸਖਤ-ਮੁਸ਼ੱਕਤ ਭਰੇ 
ਜੀਵਨ ਨੂੰ ਭੁੱਲ-ਭੁਲਾ ਕੇ ਥਾਲੀਆਂ ਅਤੇ ਕੰਲੀਆਂ ਦੀਆਂ ਖੜਤਾਲਾਂ ਅਤੇ ਛੇਣੇ ਬਣਾ 
ਕੇ ਆਪਣੀ ਮਾਨਸਿਕ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹੁੰਦੇ ਹਨ। 

ਬਹਿਰਹਾਲ, ਗਰੀਬ ਲੋਕਾਂ ਵਿਚ ਸਬਰ-ਸਕੂਨ ਤੇ ਖੁਸ਼ੀ ਦੇ ਪ੍ਰਸੈਗ ਵਿਚ ਬੇਸ਼ੱਕ ਇਹ ਵੀ 
ਗੱਲ ਕਰਨੀ ਬਣਦੀ ਹੈ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਕਰੋੜਾਂ ਲੋਕਾਂ ਨੂੰ ਤਾਂ ਅਜ ਦੀਆਂ 
ਸਮਾਜਿਕ ਤੇ ਆਰਥਿਕ ਪ੍ਰਸਥਿਤੀਆਂ ਤੇ ਜ਼ਿਦਗੀ ਦੇ ਤਲਖ਼ ਤਜਰਬਿਆਂ ਨੇ ਐਸ਼ੋ-ਅਰਾਮ 
ਪ੍ਰਤੀ ਨਿਜੀ ਇਛਾਵਾਂ ਤੇ ਚਾਹਤਾਂ ਹੀ ਭੁਲਾ ਰੱਖੀਆਂ ਹਨ। ਇਸ ਵਿਚ ਵੀ ਕੋਈ ਸ਼ੱਕ ਨਹੀਂ 
ਕਿ ਆਪਣੇ ਸੁਖ-ਅਰਾਮ ਪ੍ਰਤੀ ਉਹ ਅਰਦਾਸਾਂ ਵੀ ਭੁਲ ਹੀ ਗਏ ਹਨ, ਪਰ ਹੈਰਾਨੀ ਹੈਦੀ ਹੈ 
ਕਿ ਆਪਣੀ ਨਿਜੀ ਜ਼ਿੰਦਗੀ ਦੀਆਂ ਤਲਖੀਆਂ ਤੇ ਦੁਸ਼ਵਾਰੀਆਂ ਦੇ ਬਾਵਜੁਦ ਵੀ ਇਹ ਲੋਕ 


227/ ਹਸਦਿਆਂ ਦੇ ਘਰ ਵਸਦੇ 


ਜਦੋਂ ਕਿਤੇ ਰੱਥ ਤੋਂ ਕੁਝ ਮੇਗਦੇ ਹਨ ਤਾਂ ਸਰਬੱਤ ਦਾ ਭਲਾ ਹੀ ਮੈਗਦੇ ਹਨ। 

ਇਸ ਪ੍ਰਥਾਇ ਜ਼ਾਹਿਰ ਹੈ ਕਿ ਗਰੀਬ-ਗੁਰਬੇ ਵਿਚ ਤਾਂ ਹਾਲੇ ਵੀ ਹੈਅ-ਭੇਅ, ਦਿਆ- 
ਖਿਮਾ ਤੇ ਸਰਬੱਤ ਦੇ ਭਲੇ ਦਾ ਖਿਆਲ ਹੈ। ਪਰ ਇਸ ਦੇ ਉਲਟ ਬੜੇ ਅਫ਼ਸੋਸ ਦੀ ਗੱਲ 
ਤਾਂ ਇਹ ਹੈ ਕਿ ਸਾਡੇ ਜੀਵਨ ਵਿਚ ਵਧ ਰਹੇ ਸੁਆਰਥ ਤੇ ਭ੍ਰਿਸ਼ਟਾਚਾਰ ਨੇ ਸਾਡੇ ਸਮਾਜ 
ਦੇ ਅਮੀਰ ਵਰਗ ਦੇ ਨਾਲ-ਨਾਲ ਤਕਰੀਬਨ ਸਾਨੂੰ ਸਭ ਨੂੰ ਹੀ ਸਰਬੱਤ ਦੇ ਭਲੇ ਦੀ 
ਅਰਦਾਸ ਭੁਲਾ ਦਿੱਤੀ ਹੈ। ਅਜ ਰੱਥ ਦੇ ਖੰਫ਼ ਤੇ ਸਰਬੱਤ ਦੇ ਭਲੇ ਦੀ ਗੱਲ ਤਾਂ ਇਕ 
ਪਾਸੇ ਰਹੀ ; ਸਗੋਂ ਸਾਡੇ ਸਮਾਜ ਦੇ ਅਮੀਰ ਵਰਗ ਦੇ ਹੈਕਾਰੇ ਤੇ ਆਫ਼ਰੇ ਹੋਏ ਲੋਕਾਂ ਅਤੇ 
ਮਾੜੇ ਅਨਸਰਾਂ ਨੇ ਰੱਬ ਨੂੰ ਹੀ ਭੁਲਾ-ਵਿਸਾਰ ਦਿਤਾ ਹੈ। 

ਖੇਰ! ਸਰਬਤ ਦੇ ਭਲੇ ਦੀ ਗੱਲ ਤਾਂ ਇਕ ਪਾਸੇ ਰਹੀ; ਸਗੋਂ ਜਦੋਂ ਕਦੇ ਕਿਸੇ ਲੋੜਵੇਦ ਦੇ 
ਭਲੇ ਦਾ ਸੁਆਲ ਆਉਂਦਾ ਹੈ ਤਾਂ ਆਮ ਤੌਰ 'ਤੇ ਅਮੀਰਾਂ ਦੀ ਸਥਿਤੀ ਨਿਰਸੰਦੇਹ ਸਦੀਆਂ ਤੋਂ 
ਇਕ ਪ੍ਰਚਲਿਤ ਅਰਬ ਮੁਲਕਾਂ ਦੇ ਅਖਾਣ ਅਨੁਸਾਰ ਬਣੀ ਹੈਦੀ ਹੈ ਕਿ “ਊਠ ਤਾਂ ਸਈ ਦੇ ਨੱਕੇ 
ਵਿਚੋਂ ਲੰਘ ਸਕਦਾ ਹੈ; ਪਰ ਅਮੀਰ ਬੋਦਾ ਲਾਲਚ ਨਹੀਂ ਛੱਡ ਸਕਦਾ।” ਇਸ ਤਰ੍ਹਾਂ ਹੀ ਸੂਮ 
ਬਦੇ ਕਦੇ ਕਿਸੇ ਦੀ ਮਾਇਕ ਮਦਦ ਕਰਨ ਦੀ ਗੱਲ ਸੋਚ ਵੀ ਨਹੀਂ ਸਕਦੇ। 

ਫਿਰ ਸਿਤਮ ਇਹ ਹੈ ਕਿ ਗਰੀਬ ਲੋਕਾਂ ਨੂੰ ਖੁਸ਼ ਵੇਖ ਕੇ ਅਜ ਦਾ ਅਮੀਰ, ਅਜ ਦਾ 
ਅਹੁਦੇਦਾਰ, ਅਜ ਦਾ ਬੁਧੀਜੀਵੀ ਤੇ ਗੱਲ ਕੀ; ਅਜ ਦਾ ਅਮੁਮਨ ਹਰ ਸ਼ਖਸ ਇਕ 
ਈਰਖਾਲੂ-ਜਲਣ ਵਰਗੀ ਮਾਨਸਿਕਤਾ ਦੇ ਤਹਿਤ ਗਰੀਬਾਂ ਨੂੰ ਇਕ ਹਿਕਾਰਤ ਜਿਹੀ 
ਨਜ਼ਰ ਨਾਲ ਵੇਖਦਾ ਹੈ। ਜ਼ਾਹਿਰ ਹੈ ਕਿ ਅਸੀਂ ਖੁਦ ਧਨ ਦੀ ਲਾਲਸਾ ਤੇ ਵਿਖਾਵੇ ਦੀ 
ਵਡਿਆਈ ਜਿਹੇ ਅਹਿਸਾਸ ਪਾਲ ਰਹੇ ਹਾਂ। ਇਸ ਵਾਸਤੇ ਗਰੀਬਾਂ ਦੇ ਸਬਰ-ਸਬੂਰੀ ਤੇ 
ਸੰਤੁਸ਼ਟੀ ਵਾਲੇ ਜੀਵਨ ਤੋਂ ਸਬਕ ਲੈ ਕੇ ਅਸੀਂ ਆਪਣੀ ਮਾਨਸਿਕ ਦਸ਼ਾ ਸੁਧਾਰਨ- 
ਸੈਵਾਰਨ ਦੀ ਬਜਾਏ ਆਪਣੇ ਮੱਥੇ 'ਤੇ ਦੋ-ਚਾਰ ਹੋਰ ਤਿਊੜੀਆਂ ਚਾੜ੍ਹ ਲੈਂਦੇ ਹਾਂ। 

ਇਸ ਤਰ੍ਹਾਂ ਹੀ ਜਦੋਂ ਵੇਖਣ ਵਿਚ ਆਉਂਦਾ ਹੈ ਕਿ ਅਸੀਂ ਸਾਰੇ ਤੇ ਖਾਸ ਕਰਕੇ ਅਮੀਰ 
ਤਬਕਾ ਬੇਮਤਲਬ ਹੀ ਗਰੀਬਾਂ ਨਾਲ ਹਸਦ ਕਰਦੇ ਹਾਂ। ਅਸੀਂ ਆਮ ਤੌਰ 'ਤੇ ਹੀ ਉਨ੍ਹਾਂ ਦੇ 
ਹਸਦੇ-ਵਸਦੇ ਖੁਸ਼ ਰਹਿਣੀ ਅਲਮਸਤ ਜਿਹੀ ਜ਼ਿੰਦਗੀ ਨੂੰ ਫਜ਼ੁਲ ਹੀ ਪਾਣੀ ਪੀ-ਪੀ ਕੇ 
ਕੌਸਦੇ ਹਾਂ। ਦਰਅਸਲ, ਸਚ ਤਾਂ ਇਹ ਹੈ ਕਿ ਸਾਥੋਂ ਕਿਸੇ ਦੀ ਖੁਸ਼ੀ ਜਰੀ ਨਹੀਂ ਜਾਂਦੀ ਤੇ 
ਅਸੀਂ ਕਿਸੇ ਦੂਜੇ ਵਿਅਕਤੀ ਦੀ ਖੁਸ਼ੀ ਪ੍ਰਤੀ ਬਿਨਾਂ ਮਤਲਬ ਦਾ ਈਰਖਾਲੂ ਜਿਹਾ ਰਵੱਈਆ 
ਰੱਖਦੇ ਹਾਂ। ਸਗੋਂ ਗਰੀਬਾਂ ਨੂੰ ਤਾਂ ਅਸੀਂ ਖਾਸ ਕਰਕੇ “ਅਣਹੋਏ ਜਿਹੇ ਲੋਕ” ਹੀ ਸਮਝਦੇ ਹਾਂ 
ਅਤੇ ਇਉਂ ਅਸੀਂ ਅਲਪ-ਬੁੱਧੀ 'ਤੇ ਅਧਾਰਿਤ ਆਪਣੀ ਮਾਨਸਿਕਤਾ ਦੇ ਕਾਰਨ ਬੰਦੇ ਨੂੰ 
ਬੰਦਾ ਹੀ ਨਹੀਂ ਸਮਝਦੇ। 

ਇਸ ਸੁਰਤੇਹਾਲ ਵਿਚ ਖਾਸ ਕਰਕੇ ਗਰੀਬ ਸਮਾਜ ਦੀ ਆਪਣੀ ਜ਼ਿੰਦਗੀ ਦੀਆਂ 
ਮੁਸੀਬਤਾਂ ਨਾਲ ਇਕ ਸਮਝੰਤੇ ਭਰੀ ਮਾਨਸਿਕਤਾ ਬਾਰੇ ਵੀ ਸਾਡਾ ਇਕ ਮਾਨਸਿਕ ਤੇ 


228/ ਹਸਦਿਆਂ ਦੇ ਘਰ ਵਸਦੇ 


ਸਮਾਜਿਕ ਜਿਹਾ ਇਤਰਾਜ਼ ਹੁੰਦਾ ਹੈ। ਅਸੀਂ ਆਮ ਤੌਰ 'ਤੇ ਸਮਝਦੇ ਹਾਂ ਕਿ ਇਹ ਗਰੀਬ- 
ਗੁਰਬੇ ਆਪਣੀ ਤਸੱਲੀ ਤੇ ਖੁਸ਼ੀ ਭਰੀ ਜੀਵਨ ਸ਼ੈਲੀ ਨਾਲ ਸਾਡੇ ਗਮਗੀਨ ਤੇ ਸੈਗੀਨ 
ਜਿਹੇ ਮਾਹੌਲ ਨੂੰ ਐਵੇਂ ਹੀ ਵਿਗਾੜ ਰਹੇ ਹਨ। ਸਗੋਂ ਅਸੀਂ ਸੋਚਦੇ ਹਾਂ ਕਿ ਇਹ ਗਰੀਬ ਲੋਕ 
ਸਾਡੀ ਹਰ ਵਕਤ ਦੀ ਫਿਕਰਮਦੀ ਤੇ ਪ੍ਰੇਸ਼ਾਨ ਮਾਨਸਿਕਤਾ ਵਿਚ ਐਵੇਂ-ਕੇਵੇਂ ਹੀ ਵਾਧੂ ਤੇ 
ਬੇਲੌੜੀਆਂ ਜਿਹੀਆਂ ਖੁਸ਼ੀਆਂ ਵਾੜ ਰਹੇ ਹਨ। ਇਸ ਕਰਕੇ ਸੱਚੀ ਗੱਲ ਤਾਂ ਇਹ ਹੈ ਕਿ 
ਸਾਨੂੰ ਗਰੀਬ ਲੋਕਾਂ ਦੀ ਸਬਰ-ਸਬੂਰੀ ਤੇ ਹਾਸੇ-ਠਹਾਕੇ ਬਿਲਕੁਲ ਨਹੀਂ ਭਾਉਂਦੇ। 

ਮੁੱਕਦੀ ਗੱਲ! ਇਸ ਸਬੰਧ ਵਿਚ ਸਾਨੂੰ ਕਦੇ-ਕਦੇ ਤਾਂ ਸਗੋਂ ਇਉਂ ਵੀ ਭਾਸਦਾ ਹੈ 
ਕਿ ਸਾਨੂੰ ਹੱਡ-ਭੰਨਵੀਂ ਮਿਹਨਤ ਕਰਨ ਵਾਲੇ ਲੋਕਾਂ ਦੀ ਕਮਾਇਆ ਤੇ ਖਾਇਆ” ਵਾਲੀ 
ਜੀਵਨ ਜਾਚ ਦਰਅਸਲ ਰਾਸ ਨਹੀਂ ਆਉਂਦੀ। ਫਿਰ ਜਦੋਂ ਉਹ ਮਿਹਨਤ-ਮੁਸ਼ੱਕਤ ਕਰਨ 
ਵਾਲੇ ਲੰਕ ਖਾ-ਪਕਾ ਕੇ ਅਨੌੰਦ-ਮੋਗਲ ਅਵਸਥਾ ਵਿਚ ਤਾੜੀਆਂ ਮਾਰਦੇ ਤੇ ਖੁਸ਼ੀਆਂ 
ਮਨਾਉਂਦੇ ਹਨ ਤਾਂ ਅਸੀਂ ਉਨ੍ਹਾਂ ਦੀ ਖੁਸ਼ੀ ਨੂੰ ਬੇਮਤਲਬ ਦਾ ਸ਼ੋਰ-ਸ਼ਰਾਬਾ ਹੀ ਸਮਝਦੇ ਹਾਂ। 
ਸਾਨੂੰ ਜਨਸਧਾਰਨ ਦੀ ਖਾਲੀ ਪੀਪੇ ਤੇ ਥਾਲੀਆਂ-ਕੱਲੀਆਂ ਖੜਕਾਉਣ ਵਾਲੀ ਪ੍ਰਕਿਰਿਆ 
ਤਾਂ ਹੋਰ ਵੀ ਭੈੜੀ ਲਗਦੀ ਹੈ। ਫਿਰ ਉਨ੍ਹਾਂ ਵਲੋਂ ਲੰਮੀਆਂ ਤਾਣ ਕੇ ਸੌਣ ਦੀ ਮੰਜ-ਬਹਾਰ 
ਤਾਂ ਸਾਨੂੰ ਨੀਂਦ ਦੀਆਂ ਗੋਲੀਆਂ ਵਿਚੋਂ ਵੀ ਨਹੀਂ ਲਭਦੀ। 

ਦਰਅਸਲ, ਇਹ ਗੱਲ ਹੁਣ ਜਗ ਜ਼ਾਹਿਰ ਹੈ ਕਿ ਅਜ ਸੈਸਾਰ ਭਰ ਵਿਚ ਅਮੀਰ ਤੇ 
ਗਰੀਬ ਵਰਗ ਦੇ ਵਿਚਕਾਰ ਆਰਥਿਕ ਪਾੜਾ ਤਾਂ ਵਧ ਹੀ ਰਿਹਾ ਹੈ, ਸਗੋਂ ਦੁਨੀਆਂ ਦੇ 
ਇਨ੍ਹਾਂ ਦੋ ਵਰਗਾਂ ਵਿਚ ਬੜਾ ਵੱਡਾ ਤੇ ਕੋਝਾ ਮਾਨਸਿਕ ਖਿਲਾਅ ਵੀ ਪੈਦਾ ਹੋ ਰਿਹਾ ਹੈ। 
ਇਸ ਕਰਕੇ ਸਾਡੀ ਖੁਸ਼ਹਾਲ ਧਰਤੀ 'ਤੇ ਸਭ ਕੁਝ ਹੁੰਦੇ-ਸੈਦੇ ਵੀ 'ਹੈਵਜ਼ ਅੰਡ ਹੈਵ ਨੰਟਜ਼” 
ਅਰਥਾਤ ਧਨ-ਦੌਲਤ ਪ੍ਰਾਪਤ ਸਮਾਜ ਤੇ ਪੈਸੇ ਰਹਿਤ ਲੋਕਾਂ ਦੇ ਆਪਸੀ ਪਾੜੇ ਤੇ ਕੋਝੇ 
ਵਰਤਾਰੇ ਆਪਣੇ ਦਾਵਾਨਲੀ ਜਲਵੇ ਦਿਖਾ ਰਹੇ ਹਨ। 

ਸਾਡੇ ਸਮਾਜ ਦੀ ਇਸ ਤਰ੍ਹਾਂ ਜਿਹੇ ਦੀ ਸਮਾਜਿਕ ਤੇ ਆਰਥਿਕ ਸੁਰਤੇਹਾਲ ਵਿਚ 
ਸਾਡਾ ਤਕਰੀਬਨ-ਤਕਰੀਬਨ ਸਾਰਾ ਰੱਜਿਆ-ਪੱਜਿਆ ਸਮਾਜ ਬੇਮਤਲਬ ਹੀ ਗਰੀਬਾਂ 
ਪ੍ਰਤੀ ਈਰਖਾ ਤੇ ਦਵੈਸ਼ ਦਾ ਮਾਰਿਆ ਫਿਰਦਾ ਹੈ। ਸਾਡੇ ਵਿਚੋਂ ਬਹੁਤੇ ਤਾਂ ਆਪਣੇ ਧਨ- 
ਦੌਲਤ ਦੀ ਆਕੜ, ਸ਼ੁੰਅ-ਵੈਂਅ ਤੇ ਵਿਖਾਵੇ ਦੀ ਚੰਧਰ ਦੇ ਪੱਟੇ ਫਿਰਦੇ ਹਨ। ਸਾਡੇ ਅਮੀਰ 
ਵਰਗ ਦਾ ਵੱਡਾ ਹਿਸਾ ਫਜ਼ੂਲ ਹੀ ਨੱਕੋਂ ਨੂੰਹੇਂ ਕੇਰਨ ਦਾ ਆਦੀ ਹੈ। ਇਥੇ ਹੀ ਬਸ ਨਹੀਂ 
ਹੋਛੇ ਕਿਸਮ ਦੇ ਚੰਧਰੀ ਤਾਂ ਆਪਣੇ ਆਸੇ-ਪਾਸੇ ਵੀ ਕਰੋਧ ਦਾ ਧੁੰਆਂ ਦੇਈ ਰੱਖਦੇ ਹਨ 
ਅਤੇ ਆਪਣੀ ਫੋਕੀ ਚੰਧਰ ਚਮਕਾਉਣ ਵਾਸਤੇ ਗਰੀਬਾਂ ਨੂੰ ਗਾਹੇ-ਬਗਾਹੇ ਆਪਣੀ ਧੰਸ 
ਦਿਖਾਉਣ ਤੋਂ ਵੀ ਨਹੀਂ ਟਲਦੇ। 

ਇਸ ਪ੍ਰਥਾਇ ਇਕ ਦੌਤ ਕਥਾ ਪ੍ਰਚੱਲਿਤ ਹੈ ਕਿ ਨੂੰਹਿਆਂ ਦੀ ਜੋਨ ਵਾਂਰਹੀ ਜਿਸ ਵੀ 
ਪੰਜਾਬੀ ਦੀ ਪੁਛ ਨੂੰ ਹੱਥ ਲਾ ਲਓ, ਬੱਸ ਉਹ ਹੀ ਸਰਦਾਰੀ ਦਾ ਡੰਗ ਮਾਰਨ ਨੂੰ ਤਿਆਰ 


229/ ਹਸਦਿਆਂ ਦੇ ਘਰ ਵਸਦੇ 


ਹੈ। ਫਿਰ ਸਾਡੇ ਵਿਚੋਂ ਹੀ ਕੁਝ ਕੁ ਫੋਕੀ ਸਰਦਾਰੀ ਤੇ ਚੌਧਰ ਕਰਨ ਦੇ ਚਾਅ ਵਿਚ ਚਾਲ- 
ਚਲਣ ਦੇ ਪੱਖੋਂ ਆਪਣੇ ਹੀ ਚਰਿਤਰ ਦਾ ਝੁੱਗਾ ਚੌੜ ਕਰ ਲੈਂਦੇ ਹਨ। ਇਸ ਝੂਠੀ ਚੰਧਰ ਤੇ 
ਗਰੁਰ-ਗੁਮਾਨ ਦੇ ਪ੍ਰਸੈਗ ਵਿਚ ਅਸੀਂ ਕਈ ਵਾਰ ਵੇਖਦੇ ਹਾਂ ਕਿ ਵੱਡੇ ਲੀਡਰਾਂ ਦੀ ਕਤਾਰ 
ਵਿਚ ਕਿਤੇ ਪਿਛੇ ਘਟੀਆ ਕਿਸਮ ਦੇ ਲੋਕ ਵੀ ਫੋਟੋ ਖਿਚਵਾਉਣ ਲਈ ਸਿਰ ਅਗਾਂਹ ਨੂੰ 
ਕੱਢੀ ਖੜੇ ਹੁੰਦੇ ਹਨ। ਇਸ ਤਰ੍ਹਾਂ ਇਹ ਲੋਕ ਸਿਰਕੱਢ ਬੈਦੇ ਹੋਣ ਦਾ ਵਹਿਮ ਤੇ ਗੁਮਾਨ 
ਪਾਲਦੇ ਹਨ। ਅਜਿਹੇ ਬੋਦਿਆਂ ਨੂੰ ਅਗੇ ਘਟੀਆ ਚੰਧਰ ਤੇ ਮਾੜੀ ਨੰਬਰਦਾਰੀ ਕਰਨ ਦਾ 
ਸ਼ੌਕ ਹੁੰਦਾ ਹੈ। 

ਇਸ ਪ੍ਰਸੈਗ ਵਿਚ ਇਕ ਕਹਾਣੀ ਚਿਰਾਂ ਤੋਂ ਚੱਲੀ ਆਉਂਦੀ ਹੈ ਕਿ ਕੋਈ ਨੰਜਵਾਨ 
ਆਪਣੀ ਮਾਂ ਨੂੰ ਪੁੱਛਣ ਲੱਗਾ ਕਿ ਜਦੋਂ ਆਪਣੇ ਪਿਡ ਦਾ ਨੰਬਰਦਾਰ ਮਰ ਗਿਆ ਤਾਂ 
ਫਿਰ ਨੰਬਰਦਾਰ ਕੰਣ ਬਣੂੰ? ਉਸ ਦੀ ਮਾਂ ਸਵਾਲ-ਦਰ-ਸਵਾਲ ਉਸ ਦੇ ਸਵਾਲਾਂ ਦਾ 
ਜਵਾਬ ਦਿੰਦੀ ਰਹੀ। ਜਦੋਂ ਉਸ ਦੇ ਪੁਤ ਦੀ ਤਸੱਲੀ ਨਾ ਹੀ ਹੋਈ ਤਾਂ ਉਹ ਅਖੀਰ ਨੂੰ ਅੱਕ 
ਕੇ ਕਹਿਣ ਲੱਗੀ ਕਿ ਪੁੱਤ ਭਾਵੇਂ ਸਾਰਾ ਪਿਡ ਮਰ ਜਾਏ, ਪਰ ਨੰਬਰਦਾਰ ਬਣਨ ਦੀ ਤੇਰੀ 
ਵਾਰੀ ਨਹੀਂ ਆ ਸਕਦੀ। 

ਮੁੱਕਦੀ ਗੱਲ! ਮੁੱਛ ਫੁੱਟਦੇ ਹੀ ਪੇਜਾਬੀਆਂ ਵਿਚ ਕੁਝ ਕੁ ਮਾੜੀਆਂ ਅਲਾਮਤਾਂ 
ਅਦਰੇਂ-ਔਦਰੀਂ ਪੁੱਠੀਆਂ ਜਿਹੀਆਂ ਗੈਰ-ਸਮਾਜਿਕ ਕਾਰਵਾਈਆਂ ਦੀ ਅਲਖ ਜਗਾਉਣ 
ਲਗ ਪੈਂਦੀਆਂ ਹਨ। ਫਿਰ ਅਜਿਹੇ ਨੰਜਵਾਨ ਮਾੜੀ ਸੋਹਬਤ ਤੇ ਕੁਸੈਗਤ ਵਿਚ ਪੈ ਕੇ ਉਹ 
ਗੈਰ-ਜ਼ਰੂਰੀ ਸਮਾਜਿਕ ਛੇੜਖਾਨੀਆਂ ਦੇ ਰਾਹ ਪੇ ਜਾਂਦੇ ਹਨ। ਇਉਂ ਉਨ੍ਹਾਂ ਨੂੰ ਸਭ ਤੋਂ 
ਪਹਿਲਾਂ ਇਸ਼ਕ-ਮੁਸ਼ਕ ਤੇ ਫਿਰ ਮੁਸ਼ਟੰਡਪੁਣੇ ਦੀ ਬਿਮਾਰੀ ਲਗਦੀ ਹੈ, ਜਿਸ ਕਰਕੇ ਉਨ੍ਹਾਂ 
ਵਿਚ ਆਸ਼ਕੀ ਕਰਨ ਤੇ ਘੜੌਮ ਚੌਧਰੀ ਬਣਨ ਦਾ ਚਾਅ ਚਰਮਰਾਂਦਾ ਰਹਿੰਦਾ ਹੈ। ਫਿਰ 
ਇਸ ਤਰ੍ਹਾਂ ਸਾਡੇ ਜੀਵਨ ਵਿਚ ਕੂੜ-ਕਪਟ ਤੇ ਅਨੈਤਿਕਤਾ ਦੀ ਬੁਨਿਆਦ ਬੰਝਦੀ ਹੈ। 

ਈਰਖਾ, ਹਸਦ ਤੇ ਸਾੜੇ ਦੀਆਂ ਭਾਵਨਾਵਾਂ ਮਨੁੱਖੀ ਖੁਸ਼ੀਆਂ ਤੇ ਖੇੜਿਆਂ ਲਈ 
ਬੜੀਆਂ ਹੀ ਘਾਤਿਕ ਹਨ। ਇਸ ਤਰ੍ਹਾਂ ਹੀ ਕਾਮ, ਕ੍ਰੋਧ, ਲੋਭ, ਮੋਹ ਤੇ ਹੈਕਾਰ ਜਿਹੇ ਪੇਜ 
ਭੂਤ ਇਨਸਾਨੀ ਜੀਵਨ ਤੇ ਖਾਸ ਕਰਕੇ ਖੁਸ਼ੀ ਦੇ ਜਾਨੀ ਦੁਸ਼ਮਣ ਸਾਬਿਤ ਹੁੰਦੇ ਹਨ। ਇਨ੍ਹਾਂ 
ਵਿਚੋਂ ਜਦੋਂ ਕੋਈ ਇਕ ਦੁਰਭਾਵਨਾਂ ਵੀ ਕਿਤੇ ਜ਼ੋਰ ਫੜ ਜਾਂਦੀ ਹੈ ਤਾਂ ਮਨੁੱਖੀ ਜੀਵਨ 
ਵਿਚੋਂ ਹਾਸੇ, ਕਿਲਕਾਰੀਆਂ ਤੇ ਖੁਸ਼ੀਆਂ ਖੇਭ ਲਾ ਕੇ ਉੱਡ ਜਾਂਦੀਆਂ ਹਨ। ਫਿਰ ਇੱਕਲਾ- 
ਇਕਹਰਾ ਬੰਦਾ ਹੀ ਨਹੀਂ, ਸਗੋਂ ਉਸ ਦਾ ਆਰ-ਪਰਿਵਾਰ ਵੀ ਇਨ੍ਹਾਂ ਦਵੈਸ਼ੀ ਤੇ ਕਲੇਸ਼ੀ 
ਭੂਤਾਂ ਦੀ ਦਾਵਾਨਲੀ ਅੱਗ ਦਾ ਸੈਤਾਪ ਭੋਗਦਾ ਹੈ। ਬਸ ਮਨੁੱਖੀ ਆਚਰਣ ਦੀਆਂ ਇਹ 
ਕਮਜ਼ੋਰੀਆਂ ਉਸ ਦੇ ਜੀਵਨ ਵਿਚ ਦਵੈਸ਼ਾਂ ਤੇ ਕਲੇਸ਼ਾਂ ਨੂੰ ਜਨਮ ਦਿੰਦੀਆਂ ਹਨ ਤੇ ਉਸ 
ਦੇ ਜੀਵਨ ਵਿਚੋਂ ਸਦਾਚਾਰ ਦੇ ਨਾਮ ਦੀ ਚੀਜ਼ ਅਲੋਪ ਹੀ ਹੋ ਜਾਂਦੀ ਹੈ। 

ਫਿਰ ਇਹ ਮਹਿਜ਼ ਕਹਿਣ ਦੀ ਗੱਲ ਨਹੀਂ ਕਿ ਇਹ ਗੈਰ-ਮਨੁੱਖੀ ਫਿਤਰਤਾਂ ਹੋਰ ਵਧ 

230/ ਹਸਦਿਆਂ ਦੇ ਘਰ ਵਸਦੇ 


ਕੇ ਸਿਰਫ਼ ਸਾਡੀ ਪਰਿਵਾਰਕ ਸੁਖ-ਸ਼ਾਂਤੀ ਤੇ ਖੁਸ਼ੀ ਨੂੰ ਹੀ ਨਹੀਂ, ਸਗੋਂ ਸਾਡੇ ਸਾਰੇ ਚੁਗਿਰਦੇ 
ਵਿਚ ਅਮਨ-ਚੈਨ ਤੇ ਸਮਾਜਿਕ ਸੁਖ-ਸਕੂਨ ਨੂੰ ਵੀ ਲਾਂਬੂ ਲਾ ਦਿੰਦੀਆਂ ਹਨ। ਇਉਂ 
ਮੁੱਕਦੀ ਗੱਲ ਤਾਂ ਇਹ ਹੈ ਕਿ ਇਨਸਾਨੀ ਆਚਰਣ ਦੀਆਂ ਨੇਕੀਆਂ, ਸਿਫ਼ਤਾਂ ਤੇ ਖੁਬੀਆਂ 
ਸਾਡੇ ਜੀਵਨ ਦੀਆਂ ਖੁਸ਼ੀਆਂ ਤੇ ਖੇੜਿਆਂ ਦੀਆਂ ਬਾਇਸ ਬਣ ਦੀਆਂ ਹਨ। ਦੁਜੇ ਪਾਸੇ 
ਇਸ ਦੇ ਉਲਟ ਆਮ ਤੌਰ 'ਤੇ ਬੰਦੇ ਦੇ ਚਾਲ-ਚਲਣ ਦੀਆਂ ਕਮਜ਼ੋਰੀਆਂ, ਫਿਤਰਤੀ 
ਵਹਿਵਤਾਂ ਤੇ ਸ਼ਰਾਰਤਾਂ ਆਖਿਰ ਨੂੰ ਉਸ ਦੀ ਜੀਵਨ ਲੀਲਾ ਦੀਆਂ ਵੀ ਕਾਤਿਲ ਸਾਬਿਤ 
ਹੁੰਦੀਆਂ ਹਨ। 

ਖੇਰ! ਚੰਗੇ ਭਾਗੀਂ ਬੈਦਾ ਆਪਣੇ ਚੰਗੇ ਸੁਭਾਅ ਸਦਕਾ ਮਨ ਦੀ ਖੁਸ਼ੀ ਦਾ ਇਹ 
“ਤੀਜਾ ਨੇਤਰ” ਖੋਲ੍ਹ ਲਵੇ ਤਾਂ ਸ਼ਰਤੀਆ ਹੀ ਉਹ ਇਕ ਨਰੋਏ, ਹੈਦੜਹੇਲ ਤੇ ਖੁਸ਼ੀਆਂ 
ਭਰਪੂਰ ਮਾਹੌਲ ਦੀ ਰਚਨਾ ਕਰ ਸਕਦਾ ਹੈ। ਬੇਸ਼ੱਕ ਅਸੀਂ ਆਪਣੇ ਰੋਜ਼ਾਨਾ ਦੇ ਜੀਵਨ 
ਵਿਚ ਖੁਸ਼ੀਆਂ-ਖੇੜਿਆਂ ਦੇ ਮੋਜ਼ਰ ਵੇਖਦੇ ਹਾਂ ਤੇ ਛਣਕਾਟੇ ਸੁਣਦੇ ਹਾਂ, ਪਰ ਅਸੀਂ ਇਸ 
ਪਾਸੇ ਬਹੁਤ ਹੀ ਘੱਟ ਗੌਰ ਕਰਦੇ ਹਾਂ। ਜਿਸ ਦੇ ਕਾਰਨ ਅੱਜ ਸਾਨੂੰ ਸਮਾਜ ਵਿਚ ਹਰ ਤਰਫ 
ਭੱਜ-ਦੰੜ ਤੇ ਪ੍ਰੇਸ਼ਾਨੀ ਜਿਹੀ ਦਾ ਮਾਹੱਲ ਮਿਲਦਾ ਹੈ। 

ਇਸ ਸੈਦਰਭ ਵਿਚ ਫਿਰ ਇਕ ਗੱਲ ਯਾਦ ਆ ਆਈ ਹੈ ਕਿ ਸਾਡੀ ਭੱਜ-ਨੱਠ 
ਇੰਨੀ ਵਧ ਗਈ ਹੈ ਕਿ ਕੋਈ ਆਦਮੀ ਦਰਜ਼ੀ ਕੋਲ ਖਲੋਤਾ ਅੰਖਾ-ਭਾਰਾ ਹੋ ਰਿਹਾ ਸੀ ਕਿ 
ਮੈਂ ਵਿਆਹ ਜਾਣ ਲਈ ਗੱਡੀ ਫੜਨੀ ਹੈ ਤੇ ਤੂੰ ਮੇਰੀ ਕਮੀਜ਼ ਨਹੀਂ ਤਿਆਰ ਕੀਤੀ। ਦਰਜ਼ੀ 
ਉਸ ਨੂੰ ਕਹਿ ਰਿਹਾ ਸੀ ਕਿ ਭਾਈ ਸਾਹਿਬ, ਕਮੀਜ਼ ਤਿਆਰ ਪਈ ਹੈ। ਬੱਸ ਅੱਗਾ-ਪਿੱਛਾ 
ਰਹਿੰਦਾ ਹੈ ਤੇ ਕਾਜ-ਬਟਣ ਕਰਨ ਵਾਲੇ ਰਹਿੰਦੇ ਹਨ। ਤੁਸੀਂ ਕਿਉਂ ਘਬਰਾਉਂਦੇ ਹੈ। ਸੋ ਇਸ 
ਤਰ੍ਹਾਂ ਦੇ ਹਾਸੇ ਅਸ਼ਾਂਤ ਮਾਹੱਲ ਨੂੰ ਵੀ ਸ਼ਾਂਤ ਬਣਾ ਦਿੰਦੇ ਹਨ। 

ਬੇਸ਼ੱਕ ਵਰਤਮਾਨ ਸਮਾਜ ਦੀ ਹਾਸੇ-ਖੇੜੇ ਪ੍ਰਤੀ ਉਦਾਸੀਨਤਾ ਸਪੱਸ਼ਟ ਦਿਸਦੀ ਹੈ। 
ਤਕਰੀਬਨ-ਤਕਰੀਬਨ ਹਰ ਆਦਮੀ ਕਿਸੇ ਨਾ ਕਿਸੇ ਮਾਨਸਿਕ ਪ੍ਰੱਸ਼ਾਨੀ ਕਰਕੇ ਕਿਸੇ 
ਤਣਾਅ ਵਿਚ ਗ੍ਰਸਿਆ ਹੋਇਆ ਨਜ਼ਰ ਆਉਂਦਾ ਹੈ। ਇਹ ਵੀ ਸੱਚ ਹੈ ਕਿ ਜਿੱਡਾ ਵੱਡਾ 
ਸਿਰ ਅਰਥਾਤ ਜਿੱਡਾ ਵੱਡਾ ਮੁਰਾਤਬਾ ਹੁੰਦਾ ਹੈ ਉਦੋਂ ਵੱਡੀ ਸਿਰਦਰਦੀ ਕੰਡਿਆਂ ਦੇ 
ਤਾਜ ਵਾਂਗੂ ਚੁਭਦੀ ਰਹਿੰਦੀ ਹੈ। ਅੱਜ ਕੱਲ੍ਹ ਬਾਹਰੀ ਰੁਪ ਵਿਚ ਚੰਗੇ-ਭਲੇ ਖਾਂਦੇ-ਪੀਂਦੇ 
ਡਾਕਟਰਾਂ ਨੂੰ ਆਪਣੀਆਂ ਸਾਈਕੋਸਮੋਟਿਕ ਬਿਮਾਰੀਆਂ ਦੇ ਲੱਛਣ ਇਉਂ ਗੁਪਤੀ ਜਿਹੇ 
ਤਰੀਕੇ ਨਾਲ ਦੱਸਦੇ ਹਨ ਜਿਵੇਂ ਕੋਈ ਗੁਪਤ ਰੋਗ ਹੋਇਆ ਹੋਵੇ। 

ਖ਼ੈਰ! ਇਕ ਚੰਗੀ ਗੱਲ ਇਹ ਹੈ ਕਿ ਇਸ ਸਭ ਕੁੱਝ ਦੇ ਬਾਵਜੂਦ ਵੀ ਭਾਰਤ ਦੀ 
ਤੇ ਸਮੂਹਿਕ ਹਾਸਿਆਂ-ਖੇੜ੍ਹਿਆਂ ਦੇ ਪਿੜਾਂ ਨੂੰ ਹਾਲੇ ਵੀ ਕਾਫ਼ੀ ਹਦ ਤਕ ਸਾਂਭ ਕੇ ਰੱਖਿਆ 
ਹੋਇਆ ਹੈ। ਸਾਡੇ ਤਿਉਹਾਰ, ਮੇਲੇ ਤੇ ਛਿੰਝਾਂ ਮਨੁਖ ਦੇ ਅਤਰੀਵ ਅਨੰਦ ਤੇ ਬਾਹਰੀ ਖੁਸ਼ੀ 


231/ ਹਸਦਿਆਂ ਦੇ ਘਰ ਵਸਦੇ 


ਦਾ ਮੁਜਸਮਾ ਹੋਇਆ ਕਰਦੇ ਸਨ। ਪੰਜਾਬੀ ਦੇ ਮਹਾਨ ਕਵੀ ਧਨੀ ਰਾਮ ਚਾਤ੍ਕ ਦਾ 
ਸੁਲਖਣਾ ਸੁਖਨ “ਮਾਰਦਾ ਦਮਾਮੇ ਜੱਟ ਮੇਲੇ ਆ ਗਿਆ” ਸਾਡੀ ਇਸ ਅਦਰੁਨੀ ਤੇ 
ਬਹਿਰੁਨੀ ਮੁਕੰਮਲ ਖੁਸ਼ੀ ਦੀ ਸਹੀ ਤਰਜਮਾਨੀ ਕਰਦਾ ਹੈ। 

ਬੁੱਧੀਜੀਵੀ ਵੀ ਇਉਂ ਚੁੱਪ ਅਤੇ ਰੀਭੀਰਤਾ ਨੂੰ ਗਲ ਲਾ ਕੇ ਵਿਚਰਦੇ ਹਨ ਕਿ ਮੱਥੇ 
ਦੀਆਂ ਤਿਉੜੀਆਂ ਉਨ੍ਹਾਂ ਦੇ ਚਿਹਰੇ ਦੇ ਉਤੇ ਇਕ ਘੁਟਣ ਅਤੇ ਪ੍ਰੇਸ਼ਾਨੀ ਜਿਹੀ ਦਾ 
ਅਹਿਸਾਸ ਪੈਦਾ ਕਰਦੀਆਂ ਹਨ ਕਿ ਜਿਵੇਂ ਉਸ ਨੇ ਕਿਤੇ ਹਰੀ ਮਿਰਚ ਚੱਬ ਲਈ ਹੋਵੇ। 

ਬਸ ਸਾਰੋਸ਼ ਵਜੋਂ ਕਿਹਾ ਜਾ ਸਕਦਾ ਹੈ ਕਿ ਸਾਨੂੰ ਤਕਰੀਬਨ ਸਭ ਨੂੰ ਹੀ ਬਚਪਨ ਦੇ 
ਬੁਨਿਆਦੀ ਸਾਲਾਂ ਤੋਂ ਹੀ ਹਉਮੈ-ਹੈਕਾਰ ਦੀ ਹਵਾ ਕਰਨ ਤੇ ਹਕੂਮਤ ਦੀ ਬੁਅ ਖਿਲਾਰਣ 
ਦਾ ਸ਼ੌਕ ਪੈਂਦਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਕਿੰਨੀਆਂ ਹੀ ਅਨੈਤਿਕ ਤੇ ਗੈਰ- 
ਸਮਾਜਿਕ ਵਹਿਵਤਾਂ ਸਾਡੀ ਸੋਚ ਤੇ ਜੀਵਨ ਸ਼ੈਲੀ ਦਾ ਹਿੱਸਾ ਬਣ ਜਾਂਦੀਆਂ ਹਨ। 
ਜ਼ਾਹਿਰ ਹੈ ਕਿ ਸਾਡਾ ਇਸ ਤਰ੍ਹਾਂ ਦਾ ਮਾੜਾ ਚਰਿਤਰ ਨਿਰਮਾਣ ਫਿਰ ਸਾਰੀ ਉਮਰ ਦੀ 
ਸਾਧਨਾ ਦੇ ਬਾਵਜੂਦ ਵੀ ਥਾਂਵੇਂ-ਸਾਂਵੇਂ ਨਹੀਂ ਆਉਂਦਾ। 

ਫਿਰ ਅੱਲਾ ਖੇਰ ਕਰੇ! 'ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ” ਦੀ ਲੋਕ 
ਸਿਆਣਪ ਅਨੁਸਾਰ ਅਜਿਹੇ ਹੈਂਕੜੀ ਆਦਮੀ ਤਾਂ ਬੈਦੇ ਨੂੰ ਬੈਦਾ ਹੀ ਨਹੀਂ ਸਮਝਦੇ, ਸਗੋਂ 
ਵਾਹ ਪੈਣ `ਤੇ ਇਹ ਲੌਕ ਮਿਹਨਤਕਸ਼ ਲੋਕਾਂ ਤੋਂ ਕੌਮ ਲੈਣ ਵੇਲੋਂ ਉਨ੍ਹਾਂ ਦੇ ਨਾਸੀਂ ਧੂੰਆਂ 
ਲਿਆ ਦਿੰਦੇ ਹਨ। ਦਰਅਸਲ, ਇਕ ਜ਼ਾਹਿਰਾ ਸਮਾਜਿਕ ਸੱਚਾਈ ਤਾਂ ਇਹ ਹੈ ਕਿ ਸਾਨੂੰ 
ਤਕਰੀਬਨ ਸਭ ਨੂੰ ਹੀ ਐਵੇਂ-ਕੇਵੇਂ ਜਿਹੀ ਹੈਂਕੜ-ਹੈਕਾਰ ਦੀ ਹਵਾ ਕਰਨ ਵਿਚ ਬੜਾ 
ਸੁਆਦ ਆਉਂਦਾ ਹੈ। ਇਸ ਤਰ੍ਹਾਂ ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਧਨਾਢਾਂ ਨੂੰ ਤੇ 
ਖਾਸ ਕਰਕੇ ਰਾਤੋ-ਰਾਤ ਬਣੇ ਅਮੀਰਾਂ ਨੂੰ ਗਰੀਬਾਂ ਦੇ ਖੁਨ-ਪਸੀਨੇ ਤੋਂ ਬਾਅਦ ਆਉਂਦੀ 
ਹੈ। ਗਰੀਬਾਂ ਨੂੰ ਵੇਖ ਕੇ ਇਨ੍ਹਾਂ ਨੂੰ ਆਦਮਖਾਣੇ-ਦਿਓ ਵਾਂਰੂੀ ਆਦਮ-ਬੋ : ਆਦਮ-ਬੋ 
ਕਰਨ ਦਾ ਝੱਲ ਉਠ ਪੈਂਦਾ ਹੈ। 

ਇਸ ਸੈਦਰਭ ਵਿਚ ਅਸਲੀਅਤ ਤਾਂ ਇਹ ਹੈ ਕਿ ਅਜ ਤਕਰੀਬਨ ਸਾਡਾ ਸਾਰਾ 
ਸਮਾਜ ਹੀ ਗਰੀਬਾਂ ਤੇ ਕਮਜ਼ੋਰਾਂ ਪ੍ਰਤੀ ਸੈਵੇਦਨਸ਼ੀਲਤਾ, ਸੇਵਾ ਤੇ ਹਮਦਰਦੀ ਜਿਹੀਆਂ 
ਭਾਵਨਾਵਾਂ ਭੁੱਲ ਗਿਆ ਹੈ। ਸਾਡੇ ਵਿਚ ਕਿਸੇ ਦੀ ਸਹਾਇਤਾ ਕਰਨ ਦਾ ਜਜ਼ਬਾ ਹੀ 
ਨਹੀਂ ਰਹਿ ਗਿਆ। ਫਿਰ ਇਸ ਤਰ੍ਹਾਂ ਹੀ ਸਾਡਾ ਸਮਾਜ ਹੁਣ 'ਆਹ ਤੇ ਵਾਹ” ਦਾ ਫਰਕ ਵੀ 
ਤਕਰੀਬਨ ਭੁਲ ਹੀ ਗਿਆ ਹੈ। ਇਸ ਵਾਸਤੇ ਅਸੀਂ ਅਕਸਰ ਹੀ ਗਰੀਬ ਤਾਂ ਕੀ ਗੁਆਂਢੀ 
ਦੀ ਖੁਸ਼ੀ ਨੂੰ ਵੀ ਨਹੀਂ ਜਰਦੇ। ਫਿਰ ਅਸੀਂ ਗਰੀਬਾਂ ਦੇ ਘਰ ਵਜਦੇ ਵਾਜੇ-ਗਾਜਿਆਂ ਨੂੰ ਬੇ 
ਮਤਲਬ ਦਾ ਸ਼ੋਰ ਸਮਝ ਕੇ ਉਨ੍ਹਾਂ ਸਾਰਿਆਂ ਲੋਕਾਂ ਦੀ ਖੁਸ਼ੀ ਦੇ ਵਿਰੁੱਧ ਮਾਹੱਲ ਨੂੰ ਖਰਾਬ 
ਕਰਨ ਦਾ ਆਪਣਾ ਫਤਵਾ ਦੇ ਦਿੰਦੇ ਹਾਂ। 

ਇਸ ਪ੍ਰਸੈਗ ਵਿਚ ਬੜੇ ਚਿਰ ਦੀ ਗੱਲ ਹੈ ਕਿ ਸੈਨ 1951-52 ਵਿਚ ਰਾਜ ਕਪੂਰ ਨੇ 


232/ ਹਸਦਿਆਂ ਦੇ ਘਰ ਵਸਦੇ 


ਇਕ ਫਿਲਮ 'ਸ਼ਰੀ ਚਾਰ ਸੰ ਬੀਸ ਬਣਾਈ ਸੀ, ਜਿਸ ਵਿਚ ਉਸ ਨੇ ਸਾਡੀ ਇਸ ਜਲਣ ਭਰੀ 
ਮਾਨਸਿਕਤਾ ਦਾ ਹੂ-ਬ-ਹੂ ਚਿਤਰਣ ਕੀਤਾ ਸੀ। ਫਿਲਮ ਵਿਚ ਇਕ ਕਰੋੜਪਤੀ ਸੇਠ 
ਕਰੋੜੀ ਮੱਲ ਨੂੰ ਉਸ ਦੇ ਮਹਿਲਨੁਮਾ ਘਰ ਦੇ ਥੱਲੇ ਵਸਦੀ ਬਸਤੀ ਦੇ ਕਾਮਿਆਂ ਦੀ ਖੁਸ਼ੀ 
ਰਾਸ ਨਹੀਂ ਆਉਂਦੀ , ਸਗੋਂ ਉਹ ਗਰੀਬ ਕਾਮਿਆਂ ਦੇ ਨਾਚ-ਗਾਣੇ ਨੂੰ ਆਪਣੀ ਸਿਰਦਰਦੀ 
ਸਮਝਦਾ ਹੈ ਤੇ ਸੱਚੀਂ-ਮੱਚੀਂ ਹੀ ਪਾਣੀ ਪੀ-ਪੀ ਕੇ ਕੌਸਦਾ ਹੈ। ਅਜ ਬਿਲਕੁਲ ਉਸ ਸੇਠ 
ਕਰੋੜੀ ਮੱਲ ਵਾਂਗ ਅਜਿਹੀ ਹੀ ਅਵਸਥਾ ਹੁਣ ਸਾਡੇ ਸਮਾਜ ਦੀ ਹੈ। 

ਅਜ ਸਾਡੇ ਸਮੁੱਚੇ ਸਮਾਜ ਵਿਚ ਇਕ ਦੂਜੇ ਵਰਗ ਨਾਲ ਹਮਦਰਦੀ ਤੇ ਪਿਆਰ ਦੀ 
ਥਾਂ ਈਰਖਾ ਤੇ ਸਾੜਾ ਵਧਦਾ ਜਾ ਰਿਹਾ ਹੈ, ਜਿਸ ਨਾਲ ਸਮਾਜ ਦੇ ਵਖ-ਵਖ ਵਰਗਾਂ 
ਵਿਚ ਆਪਸੀ ਪਾੜਾ ਵਧਦਾ ਜਾ ਰਿਹਾ ਹੈ। ਅਜ ਦੌਲਤ ਨਾਲ ਮਾਲੋ-ਮਾਲ ਅਮੀਰ 
ਸਮਾਜ ਤੇ ਰਾਜਭਾਗ ਮਾਣ ਰਿਹਾ ਰਾਜਨੀਤਿਕ ਤੇ ਪ੍ਰਸ਼ਾਸਨਿਕ ਵਰਗ ਮੁਖ ਤੌਰ 'ਤੇ 
ਆਪਣੇ ਮੱਥੇ ਦੀਆਂ ਤਿਊੜੀਆਂ ਤੇ ਫਜ਼ੂਲ ਜਿਹੇ ਗੈਰਜ਼ਰੁਰੀ ਗੁੱਸੇ ਕਰਕੇ ਜਾਣਿਆ 
ਜਾਂਦਾ ਹੈ। ਸਗੋਂ ਇਨ੍ਹਾਂ ਲੋਕਾਂ ਵਲੋਂ ਅਵਾਮ 'ਤੇ ਇਹ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ 
ਜਾਂਦੀ ਹੈ ਕਿ ਮਨੁੱਖ ਦੇ ਮੱਥੇ ਤੇ ਜਿੰਨੀਆਂ ਵਧ ਤੇ ਡੂੰਘੀਆਂ ਤਿਊੜੀਆਂ ਹੋਣਗੀਆਂ, ਉਸ 
ਬੰਦੇ ਦਾ ਉਨ੍ਹਾਂ ਹੀ ਬੁਲੰਦ ਮੁਕਾਮ ਤੇ ਦਬਦਬਾ ਹੋਵੇਗਾ। ਬਹਿਰਹਾਲ, ਮਨੁੱਖ ਆਪਣੀ 
ਅਜਿਹੀ ਸੁਰਤ ਦੀ ਪੇਸ਼ਕਾਰੀ ਕਰਦਾ ਹੋਇਆ, ਜਦੋਂ ਆਪਣੀ ਵਿਦਵਤਾ ਦੇ ਪ੍ਰਭਾਵ ਨੂੰ 
ਕਈ ਗੁਣਾ ਵੱਡਾ ਕਰਕੇ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਮੱਥੇ ਦੀ ਤਿਉੜੀ 
ਸਿਰਫ ਇਕ ਤਿਉੜੀ ਹੀ ਨਹੀਂ ਰਹਿੰਦੀ। ਸਗੋਂ ਮੱਥੇ ਉਤੇ ਤਿਉੜੀਆਂ ਦੀ ਭਰਮਾਰ ਇੰਝ 
ਜਾਪਦੀ ਹੈ, ਜਿਵੇਂ ਕਿ ਬਠਿੰਡੇ ਦਾ ਰੇਲਵੇ ਜੈਕਸ਼ਨ ਹੋਵੇ। 

ਜਦੋਂ ਕਿ ਸਾਡੇ ਵੇਦਾਂਤਾਂ ਅਨੁਸਾਰ ਚੇਤੰਨਤਾ ਦੇ ਵਿਕਾਸ ਨਾਲ ਸਰਸ਼ਾਰ ਸਮਾਜ ਜਾਂ 
ਸਮਾਜਿਕ ਵਡਿਆਈ ਪਾਪਤ ਦੁਨਿਆਵੀ ਵਿਅਕਤੀ-ਵਿਸ਼ੇਸ਼ ਦੀ ਪਹਿਚਾਣ; ਤਾਂ ਇਹ 
ਹੋਣੀ ਚਾਹੀਦੀ ਹੈ ਕਿ ਅਜਿਹੇ ਭਾਗਸ਼ਾਲੀ ਵਿਅਕਤੀ ਦੇ ਮੱਥੇ ਉਤੇ ਭਾਗ ਦੀ ਲਕੀਰ 
ਬਹੁਤ ਲੰਮੀ ਹੁੰਦੀ ਹੈ। ਪਰ ਹੁਣ ਜਦੋਂ ਤੋਂ ਸਾਡੇ ਸਮਾਜ ਵਿਚ ਵੇਦਾਂਤ ਮਤ ਦੀ ਥਾਂ 
ਭੰਤਿਕਵਾਦ ਨੇ ਲਈ ਹੈ, ਉਦੋਂ ਤੋਂ ਹੁਣ ਮੱਥੇ ਦੀ ਭਾਗ ਰੇਖਾ ਨੇ ਮੱਥੇ ਦੀ ਤਿਉੜੀ ਦਾ ਰੁਪ 
ਧਾਰ ਲਿਆ ਹੈ। 

ਇਸ ਸਬੋਧ ਵਿਚ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਅੱਜ ਸਾਡਾ ਸਮਾਜ ਤੇ ਸਭਿਆਚਾਰ 
ਦੋਨੋਂ ਹੀ ਮਾਦਾਪ੍ਰਸਤੀ ਤੇ ਪਦਾਰਥਵਾਦੀ ਜੀਵਨ ਸ਼ੈਲੀ ਦੀਆਂ ਨਵੀਆਂ-ਨਵੀਆਂ ਫਿਜ਼ਾਵਾਂ 
ਵਿਚੋਂ ਲੰਘਦਾ-ਲੰਘਦਾ ਕੁਦਰਤੀ ਹਾਸੇ-ਖੇੜਿਆਂ ਤੋਂ ਸੱਖਣਾ ਤੇਵਿਰਵਾ ਹੌਦਾ ਜਾ ਰਿਹਾ 
ਹੈ। ਬੇਸ਼ਕ ਇਸ ਦੇ ਉਲਟ ਮਨੁੱਖ ਵਾਸਤੇ ਹੱਸਣ-ਖੇਡਣ ਦੀ ਮਾਨਸਿਕ ਤੇ ਸਰੀਰਕ ਲੋੜ 
ਸਾਹ ਲੈਣ ਦੇ ਬਰਾਬਰ ਹੈ। ਇਸ ਲਈ ਕਿਸੇ ਵੀ ਆਦਮੀ ਦੇ ਜੀਵਨ ਵਿਚ ਖੁਸ਼ੀ-ਖੇੜੇ ਦੀ 
ਅਹਿਮੀਅਤ ਨੂੰ ਕੋਈ ਵੀ ਨਹੀਂ ਝੁਠਲਾ ਸਕਦਾ। 


233/ ਹਸਦਿਆਂ ਦੇ ਘਰ ਵਸਦੇ 


ਇਸ ਸਬੈਧ ਵਿਚ 'ਪ੍ਤੱਖ ਨੂੰ ਪ੍ਰਮਾਣ ਕੀ' ਵਰਗੀ ਲੋਕ ਸਿਆਣਪ ਅਨੁਸਾਰ ਦੇਖਣਾ 
ਹੋਵੇ ਤਾਂ ਅਮੁਮਨ ਹੀ ਹਰ ਡਾਕਟਰ ਆਪਣੇ ਹਰ ਮਰੀਜ਼ ਨੂੰ ਕੋਈ ਵੀ ਦਵਾਈ ਦੇਣ ਤੋਂ 
ਪਹਿਲਾਂ ਹੱਸਣ ਤੇ ਸੈਰ ਕਰਨ ਦੀ ਹਦਾਇਤ ਦਿੰਦਾ ਹੈ। ਇਸ ਲਈ ਸੈਂਕੜੇ ਲੋਕ ਪਾਰਕਾਂ 
ਵਿੱਚ ਜਾ ਕੇ ਨਕਲੀ ਜਿਹੀ ਹਾ-ਹਾ ਕਰਦੇ ਹਨ। ਚਲੋ ! ਇਸ ਨਾਮ-ਮਾਤਰ ਹਾਸੇ ਨਾਲ 
ਆਨੋ-ਬਹਾਨੇ ਫੇਫੜਿਆਂ ਦੀ ਮਸਨੂਈ ਜਿਹੀ ਕਸਰਤ ਹੋ ਜਾਂਦੀ ਹੈ। ਬੇਸ਼ੱਕ ਉਨ੍ਹਾਂ ਦੇ 
ਚਿਹਰੇ 'ਤੇ ਇਸ ਤਰ੍ਹਾਂ ਨਾ ਕੋਈ ਖੁਸ਼ੀ ਆਉਂਦੀ ਤੇ ਨਾ ਹੀ ਇਸ ਨੂੰ ਹੱਸਣਾ ਕਿਹਾ ਜਾ 
ਸਕਦਾ ਹੈ। ਖੇਰ! ਇਸ ਵਿਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਸੱਜਣਾਂ ਦੀਆਂ ਸਰਕੱਸ ਦੇ 
ਜੋਕਰਾਂ ਵਾਂਗ ਕੀਤੀਆਂ ਹਾਸੋਹੀਣੀਆਂ ਹਰਕਤਾਂ ਨੂੰ ਦੇਖ ਕੇ ਰੱਬ ਦੇ ਕੁੱਝ ਖੁਸ਼ ਤਬੀਅਤ 
ਬੰਦੇ ਜ਼ਰਰ ਹੱਸਣ ਦਾ ਅਨੰਦ ਲੈ ਲੈਂਦੇ ਹਨ। 

ਹੁਣ ਤਾਂ ਹਾਲਤ ਇਥੋਂ ਤੱਕ ਜਾ ਪਹੁੰਚੀ ਹੈ ਕਿ ਮਨੋ-ਵਿਗਿਆਨੀ ਅਤੇ ਡਾਕਟਰ 
ਅਜਿਹੇ ਸੱਜਣਾਂ ਨੂੰ ਆਪਣੇ ਕਲੀਨਿਕ 'ਤੇ ਪਧਾਰਨ 'ਤੇ 'ਜੀ ਆਇਆਂ ਨੂੰ” ਕਹਿੰਦੇ ਹੋਏ 
ਪੁੱਛਦੇ ਹਨ ਕਿ ਜਨਾਬ, ਕੀ ਤੁਹਾਨੂੰ ਪਹਿਲਾਂ ਕਬਜ਼ ਹੋਈ ਸੀ। ਕੀ ਉਸ ਕਾਰਨ ਤੁਹਾਡੇ 
ਮੱਥੇ 'ਤੇ ਤਿਉੜੀਆਂ ਉਭਰੀਆਂ ਹਨ, ਜਾਂ ਕੀ, ਪਹਿਲਾਂ ਤਿਉੜੀਆਂ ਪਈਆਂ ਸਨ ਕਿ 
ਜਿਸ ਕਾਰਨ ਤੁਹਾਨੂੰ ਕਬਜ਼ ਹੋਈ ਹੈ। ਇਹ ਸਥਿਤੀ ਬਿਲਕੁਲ ਉਸ ਪ੍ਰਕਾਰ ਹੀ ਕਿ ਜਿਵੇਂ 
“ਪਹਿਲਾਂ ਮੁਰਗੀ ਆਈ ਸੀ ਕਿ ਆਂਡਾ” ਦੇ ਸਵਾਲ ਨੇ ਅਜ ਤਕ ਦੁਨੀਆਂ ਤੇ ਖਾਸ ਕਰਕੇ 
ਵਿਦਵਾਨਾਂ ਨੂੰ ਭੌਬਲਭੂਸੇ ਪਾਇਆ ਹੋਇਆ ਹੈ। 

ਬਹਿਰਹਾਲ, ਅਜਿਹੀ ਬੀਮਾਰ-ਮਾਨਸਿਕਤਾ ਦੇ ਸੱਜਣਾਂ ਕੋਲ ਡਾਕਟਰ ਦੇ ਸਵਾਲ 
ਦਾ ਕੋਈ ਜਵਾਬ ਨਹੀਂ ਹੁੰਦਾ। ਸਮਾਜ ਦੀ ਇਸ ਉਦਾਸ ਤੇ ਬੇਹਿਸ ਮਾਨਸਿਕਤਾ ਅਤੇ 
ਸਾਡੇ ਬੇਮੁਰੱਵਤ ਬੇਨੂਰੀ ਚਿਹਰਿਆਂ ਦੀ ਦਵਾ ਵੀ ਕੀ ਹੋਣੀ ਸੀ ਜਦੋਂ ਕਿ ਸਾਡੇ ਵਿਚ 
ਅਣਗਿਣਤ ਹੀ ਅਜਿਹੇ ਸੱਜਣਾਂ ਦਾ ਵਾਸਾ ਹੈ ਕਿ ਜਿਨ੍ਹਾਂ ਨੂੰ ਅਜ ਤਕ ਕਿਸੇ ਨੇ ਕਦੇ 
ਹਸਦੇ ਹੀ ਨਹੀਂ ਵੇਖਿਆ। ਸਗੋਂ ਲੋਕ ਉਨ੍ਹਾਂ ਬਾਰੇ ਸੱਚੀਆਂ ਹੀ ਸ਼ਰਤਾਂ ਲਾਉਂਦੇ ਹਨ ਕਿ 
ਉਨ੍ਹਾਂ ਨੂੰ ਤਾਂ ਕੀ; ਸਗੋਂ ਉਨ੍ਹਾਂ ਦੇ ਪਰਿਵਾਰ ਤੇ ਆਂਢ-ਗੁਆਂਢ ਦੇ ਵਿਚ ਵੀ ਕਦੇ ਕਿਸੇ 
ਜੀਅ ਨੂੰ ਕਿਸੇ ਨੇ ਹਸਦੇ ਨਹੀਂ ਵੇਖਿਆ। 

ਨਿਰਸੈਦੇਹ ਇਨ੍ਹਾਂ ਬੇਮਤਲਬ ਦੇ ਫਿਕਰਾਂ ਮਾਰੇ ਬੰਦਿਆਂ ਦੇ ਮਰਜ਼ ਦੀ ਦਵਾ ਬਸ ਹੁਣ 
ਆਪਣੇ ਤੋਂ ਹੇਠਾਂ ਕਰੋੜਾਂ ਗਰੀਬ ਲੌਕਾਂ ਜਾਂ ਸਮਾਜ ਦੇ ਕੁਝ ਕੁ ਸੈਤੁਸ਼ਟ ਵਰਗ ਕੌਲੋਂ ਹੀ 
ਮਿਲ ਸਕਦੀ ਹੈ ਕਿ ਜਿਹੜੇ ਫੱਕਰਗੀਰੀ ਵਿਚ ਰਹਿੰਦੇ ਹੋਏ ਵੀ ਇਨ੍ਹਾਂ ਢਿੱਡੋਂ ਆਫਰੇ ਲੋਕਾਂ 
ਨੂੰ ਹਮਦਰਦੀ ਵਜੋਂ ਇਹ ਕਹਿ ਸਕਣ “ਆ ਤੇਰੇ ਮੱਥੇ 'ਤੇ ਲਿਖ ਦਿਆਂ ਆਪਣੀ ਤਕਦੀਰ 
ਤਾਂ ਕਿ ਤੇਰੇ ਹੌੱਕਿਆਂ-ਹਾਵਿਆਂ ਦੀ ਤਾਬ ਮੱਠੀ ਪੈ ਜਾਵੇ।” 

ਇਸ ਦੇ ਉਲਟ ਸਾਡੇ ਸਮਾਜ ਦੇ ਅਖੌਤੀ ਚੁੱਪ ਦੇ ਪੁਜਾਰੀ ਭੱਦਰ-ਪੁਰਸ਼ ਇਉਂ ਮੋਨ 
ਧਾਰ ਕੇ ਰੱਖਦੇ ਹਨ ਕਿ ਜਿਵੇਂ ਉਨ੍ਹਾਂ ਨੇ ਮੁਹ ਵਿਚ ਘੁੰਗਣੀਆਂ ਪਾਈਆਂ ਹੋਣ। ਅਜਿਹੇ 


234/ ਹਸਦਿਆਂ ਦੇ ਘਰ ਵਸਦੇ 


ਅਖੰਤੀ ਮੋਨੀ-ਬਾਬੇ ਕਿਸੇ ਮਸਲੇ 'ਤੇ ਕੋਈ ਲੋੜੀਂਦਾ ਰਾਏ-ਮਸ਼ਵਰਾ ਦੇਣ ਜਾਂ ਕਿਸੇ ਖੁਸ਼ੀ 
ਦਾ ਇਜ਼ਹਾਰ ਕਰਨ ਤੋਂ ਅਸਮਰੱਥ ਜਿਹੇ ਹੈਦੇ ਹਨ। ਬਹਿਰਹਾਲ, ਅਜਿਹੀ ਰੀਭੀਰ ਤੇ 
ਕਸੈਲੀ, ਚੁੱਪ ਦੇ ਧਨੀਆਂ ਨੂੰ ਫਿਰ ਕੋਈ ਸੰਤੁਸ਼ਟ ਤੇ ਖੁਸ਼-ਤਬੀਅਤ ਬੰਦਾ ਹੀ ਆਪਣੀਆਂ 
ਲੌੜਾਂ-ਥੋੜਾਂ ਦੇ ਬਾਵਜੂਦ ਵੀ ਖੁਸ਼ ਰਹਿਣ ਦਾ ਹੌਸਲਾ ਜਾਂ ਮਸ਼ਵਰਾ ਦੇ ਸਕਦਾ ਹੈ। ਬੇਸ਼ੱਕ 
ਸਮਾਜ ਵੱਲੋਂ ਅਜਿਹਾ ਸੈਤੋਖੀ ਸੱਜਣ ਬੂਝੜ-ਅਨਪੜ੍ਹ ਜਾਂ ਗਰੀਬ-ਫੱਕਰ ਵਜੋਂ ਹੀ 
ਗਰਦਾਨਿਆ ਜਾਂਦਾ ਹੈ। 

ਸਗੋਂ ਉਹ ਆਪਣੇ ਇਸ ਗੈਰ-ਸਮਾਜਿਕ ਜਿਹੇ ਰਵੱਈਏ ਨੂੰ ਆਪਣੇ ਵੱਲੋਂ ਠੀਕ- 
ਠਾਕ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹੋਏ; ਪੁਰਾਣੀ ਕਹਾਵਤ “ਸਾਈਲੈਂਸ ਇਜ਼ ਗੋਲਡਨ? 
ਭਾਵ ਇਕ ਚੁੱਪ ਸੰ ਸੁੱਖ ਦਾ ਸਹਾਰਾ ਲੈਂਦੇ ਹਨ। ਜਦੋਂ ਕਿ ਸੱਚ ਤਾਂ ਇਹ ਹੈ ਕਿ “ਇੱਕ 
ਚੁੱਪ ਸੰ ਸੁੱਖ ਉਥੇ ਢੁਕਦਾ ਹੈ ਕਿ ਜਦੋਂ ਕੋਈ ਆਦਮੀ ਮੁਰਖ-ਮੋਡਲੀ ਵਿਚ ਫਸ ਜਾਵੇ। 
ਇਸ ਪ੍ਰਥਾਇ ਗੁਰਬਾਣੀ ਦਾ ਵੀ ਫ਼ੁਰਮਾਨ ਹੈ ਕਿ “ਮੁਰਖੈ ਨਾਲਿ ਨ ਲੂਝੀਐ”। ਪਰ ਬੇਲੋੜੀ 
ਰੀਭੀਰਤਾ ਤੇ ਅਤਿ ਦੀ ਚੁਪ ਵੀ ਨਹੀਂ ਹੋਣੀ ਚਾਹੀਦੀ ਕਿ ਬੈਦਾ ਹਰ ਸਮੇਂ ਹੀ ਦੰਦਾਂ ਥੱਲੋਂ 
ਜੀਭ ਹੀ ਦੇਈ ਰੱਖੇ ਕਿ ਇਉਂ ਲੱਗੇ ਕਿ ਜਿਵੇਂ ਕੋਈ ਦੌਦਲ ਪਈ ਹੋਵੇ। ਕਈ ਬੰਦਿਆਂ ਦੇ 
ਸੁਭਾਅ ਵਿਚ ਕੁੜੱਤਣ ਇਉਂ ਭਰੀ ਹੈਦੀ ਹੈ ਕਿ ਜਿਵੇਂ ਉਨ੍ਹਾਂ ਨੇ ਕੋਈ ਕੰੜ-ਤੌਮਾਂ ਜਾਂ 
ਕੰੜੀ ਮਿਰਚ ਖਾ ਲਈ ਹੋਵੇ। ਬਹਿਰਹਾਲ, ਮੁੱਕਦੀ ਗੱਲ ਤਾਂ ਇਹ ਹੈ ਕਿ ਬਸ ਬਹੁਤੇ ਬੋਦੇ 
ਤਾਂ ਬਿਨ੍ਹਾਂ ਮਤਲਬ ਹੀ ਆਪਣੇ ਮੁਹ ਵਿਚ ਮਿਰਚਾਂ ਦਾ ਧੁੜਾ ਦੇ ਕੇ ਕੁੜੱਤਣ ਨਾਲ ਭਰੇ 
ਕੰੜੇ ਬੋਲ ਬੋਲਦੇ ਰਹਿੰਦੇ ਹਨ। 

ਇਸ ਸਾਰੇ ਵਿਸਥਾਰ ਦੇ ਸਾਰੈਸ਼ ਦੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਅਜਕਲੂ ਫਿਰ 
ਸਾਡੀ ਆਪਣੀ ਤਰਜ਼ੇ-ਜ਼ਿੰਦਗੀ ਇਹ ਵੀ ਹੋ ਗਈ ਹੈ ਕਿ ਅਸੀਂ ਆਪਣੇ ਦੁਖ-ਤਕਲੀਜ਼ਾਂ 
ਤੇ ਦੁਸ਼ਵਾਰੀਆਂ ਦੀ ਅਵਾਜ਼ਾਰੀ ਤੋਂ ਕਿਤੇ ਵੱਧ ਆਪਣੇ ਸ਼ਰੀਕਾਂ ਤੇ ਗੁਆਂਢੀਆਂ ਦੀ 
ਖੁਸ਼ੀ-ਖੁਸ਼ਹਾਲੀ ਤੋਂ' ਪ੍ਰਸ਼ਾਨ ਹੁੰਦੇ ਹਾਂ ਤੇ ਐਵੇਂ ਹੀ ਈਰਖਾ ਤੇ ਦਵੈਸ਼ ਦੇ ਅੜਿੱਕੇ ਚੜ੍ਹੇ ਰਹਿੰਦੇ 
ਹਾਂ। ਸਗੋਂ ਈਰਖਾ ਵਸ ਸਾਨੂੰ ਪੋਜਾਬੀ ਦੇ ਇਕ ਅਖਾਣ 'ਦੁਜੇ ਦੀ ਥਾਲੀ ਵਿਚ ਲੰਡੂ 
ਵੱਡਾ” ਦਿਸਦਾ ਹੈ ਅਤੇ ਐਗਰੇਜ਼ੀ ਮੁਹਾਵਰੇ ਅਨੁਸਾਰ 'ਗਆਂਢੀ ਦੇ ਵਿਹੜੇ ਵਿਚ ਘਾਹ 
ਆਪਣੇ ਵਿਹੜੇ ਨਾਲੋਂ ਜ਼ਿਆਦਾ ਹਰਾ” ਦਿਸਦਾ ਹੈ। 

ਸਾਡੀ ਆਪ ਹੀ ਸਹੇੜੀ ਪ੍ਰੇਸ਼ਾਨੀ ਭਰੀ ਇਸ ਮਾਨਸਿਕਤਾ ਦਾ ਸਭ ਤੋਂ ਵੱਡਾ ਕਾਰਨ 
ਤਾਂ ਇਹ ਹੈ ਕਿ ਅਸੀਂ ਇਕ ਬ੍ਰਹਿਮੇਡੀ ਅਟਲਾਧੀ ਸੱਚਾਈ ਤੋਂ ਸਦਾ ਹੀ ਮੁਨਕਰ ਰਹਿੰਦੇ ਹਾਂ 
ਕਿ ਹਰ ਬੰਦੇ ਦੀ ਆਪਣੀ ਹੀ ਕਰਮ-ਕਿਸਮਤ ਹੌਦੀ ਹੈ। ਵੇਦਾਂ-ਗ੍ਰੰਥਾਂ ਅਨੁਸਾਰ ਇਹ 
ਜੀਵਨ “ਕਰਮਾਂ-ਸੈਦੜਾਂ ਖੇਤ” ਹੈ। ਇਸ ਵਾਸਤੇ ਕੋਈ ਦੋ ਬੰਦਿਆਂ ਦੀ ਗੱਲ ਤਾਂ ਵੱਖ 
ਰਹੀ, ਸਗੋਂ ਦੋ ਸਕੇ-ਭਰਾਵਾਂ ਦਾ ਵੀ ਆਪਣੇ-ਆਪਣੇ ਪੁਰਬਲੇ ਤੇ ਮੰਜੂਦਾ ਸੈਸਕਾਰਾਂ 
ਮੁਤਾਬਿਕ ਆਪੋ-ਆਪਣਾ ਜੀਵਨ-ਚੱਕਰ ਚਲਦਾ ਹੈ ਅਤੇ ਇਸ ਅਨੁਸਾਰ ਹੀ ਸਾਡੇ 


235/ ਹਸਦਿਆਂ ਦੇ ਘਰ ਵਸਦੇ 


ਜੀਵਨ ਵਿਚ ਖੁਸ਼ੀਆਂ-ਗਮੀਆਂ ਦਾ ਘਟਨਾਕ੍ਰਮ ਤੁਰਿਆ ਰਹਿੰਦਾ ਹੈ। 

ਬਹਿਰਹਾਲ, ਇਸ ਹਸਦਿਆਂ ਦੇ ਘਰ ਵਸਦੇ ਜਿਹੀ ਸਦੀਆਂ ਪੁਰਾਣੀ ਲੋਕ ਸਿਆਣਪ 
ਦੇ ਮੈਦਰਭ ਵਿਚ ਹੁਣ ਸਹੀ ਗੱਲ ਤਾਂ ਇਹ ਹੈ ਕਿ ਸਾਡਾ ਅਜੋਕਾ ਸਮਾਜ ਹੱਸਣ-ਕੁੱਦਣ 
ਦੀ ਅਹਿਮੀਅਤ ਤੇ ਮਹੱਤਵ ਨੂੰ ਤਕਰੀਬਨ-ਤਕਰੀਬਨ ਭੁਲ ਹੀ ਚੁੱਕਾ ਹੈ। ਕੁਦਰਤੀ ਹਾਸੇ 
-ਖੋੜੇ ਦੀ ਸਾਨੂੰ ਤਮੀਜ਼ ਹੀ ਨਹੀਂ ਰਹਿ ਗਈ, ਸਗੋਂ ਅਸੀਂ ਹੁਣ ਹੱਸਣਾ-ਹਸਾਉਣਾ ਤਾਂ 
ਜੋਕਰਾਂ ਦਾ ਕੌਮ ਹੀ ਸਮਝਦੇ ਹਾਂ। ਖੇਰ! ਸਾਡੇ ਇਕ ਅਖਾਣ 'ਜਾਂ ਤਾਂ ਕਮਲੀ ਖੁਰਕਦੀ ਨਹੀਂ 
ਤੇ ਜੇ ਖੁਰਕਦੀ ਹੈ ਤਾਂ ਲਹੂ ਕੱਢ ਲੈਂਦੀ ਹੈ” ਅਨੁਸਾਰ ਇਹ ਵੀ ਸੱਚ ਹੈ ਕਿ ਅਸੀਂ ਜਾਂ ਤਾਂ 
ਹਸਦੇ-ਮਸਕੁਰਾਂਦੇ ਹੀ ਨਹੀਂ ਤੇ ਜੇ ਕਿਤੇ ਚੌੜ ਵਿਚ ਪੈ ਜਾਈਏ ਤਾਂ ਅਕਸਰ ਹੀ 'ਹਾਸੇ ਦਾ 
ਮੜ੍ਹਾਸਾ” ਬਣਾ ਧਰਦੇ ਹਾਂ। 

ਸਾਡੇ ਇਕ ਮਿੱਤਰ ਅਫ਼ਸਰ ਹਰਕੇਸ਼ ਸਿੰਘ ਕਹਿਲ ਜੋ ਕਿ ਹੁਣ ਪੱਡੂ ਸਭਿਆਚਾਰ ਦੇ 
ਕੁਲ-ਵਕਤੀ ਲੇਖਕ ਬਣ ਚੁੱਕੇ ਹਨ; ਉਹ ਹਾਸਰਸ ਦੀ ਇਸ ਪ੍ਰਪਰਾਵਾਦੀ ਰੈਗਤ ਨੂੰ ਹੋਰ 
ਗੁੜ੍ਹਾ ਕਰਦੇ ਹੋਏ, ਸਾਡੇ ਸਭਿਆਚਾਰ ਦਾ ਇਕ ਪੁਰਾਣਾ ਅਖਾਣ “ਹਸਦਿਆਂ ਦੇ ਘਰ 
ਵਸਦੇ ਤੇ ਰੇਂਦਿਆਂ ਦੇ ਖਾਨੇ ਖਰਾਬ” ਅਕਸਰ ਹੀ ਬੋਲਿਆ ਕਰਦੇ ਹਨ। ਇਸ ਤਰ੍ਹਾਂ ਹੀ ਮੈਨੂੰ 
ਇਸ ਪ੍ਰਸੈਗ ਵਿਚ ਬਚਪਨ ਦੀ ਇਕ ਗੱਲ ਯਾਦ ਆਈ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਤੋਂ 
ਸੁਣਿਆ ਕਰਦੇ ਸੀ ਕਿ 'ਪੜ੍ਹੋਗੇ ਲਿਖੋਗੇ ਬਣੌਗੇ ਨਵਾਬ; ਖੇਲੋਗੇ ਕੁਦੋਗੇ ਤੋ ਹੋਵੋਗੇ ਖਰਾਬ' 
ਪਰ ਅਸੀਂ ਇਸ ਦੇ ਉਲਟ 'ਖੇਲੋਂਗੇ ਕੂਦੋਗੇ ਬਣੌਗੇ ਨਵਾਬ; ਪੜ੍ਹੋਗੇ ਲਿਖੋਗੇ ਤੋ ਹੋਵੋਗੇ 
ਖਰਾਬ” ਵਾਲਾ ਆਪਣਾ ਹੀ ਮਨਘੜਤ ਟੌਟਕਾ ਘੜਿਆ ਹੁੰਦਾ ਸੀ। 

ਖੇਰ! ਸਾਡੇ ਸਮਾਜ ਵਿਚ ਹਾਸਰਸ ਦੇ ਸਬੈਧ ਵਿਚ ਕੁਲ ਮਿਲਾ ਕੇ ਸਮਾਜ ਦੀ ਅਜੋਕੀ 
ਸਥਿਤੀ ਬਾਰੇ ਪਜਾਬੀ ਦਾ ਅਖਾਣ “ਇਕ ਤਾਂ ਕਮਲੀ ਸੀ ਤੇ ਨਾਲ ਹੀ ਪੈ ਗਈ ਸਿਵਿਆਂ ਦੇ 
ਰਾਹ” ਇਥੇ ਬੜਾ ਢੁਕਦਾ ਹੈ ਕਿਉਂਕਿ ਅਸੀਂ ਖੁਦ ਆਪ ਕੁਦਰਤੀ ਖੁਸ਼ੀ-ਖੇੜਿਆਂ ਤੋਂ ਤਾਂ 
ਸੱਖਣੇ ਹੋਏ ਹੀ ਹਾਂ, ਸਗੋਂ ਅਸੀਂ ਤਾਂ ਆਪਣੇ ਪੁਰਾਣੇ ਸਭਿਆਚਾਰ ਦੇ ਬਿਲਕੁਲ ਉਲਟ 
“ਹਸਦਿਆਂ ਦੇ ਘਰ ਵਸਦੇ” ਜਿਹੀ ਧਾਰਨਾ ਵਾਲੀ ਜੀਵਨ ਸ਼ੈਲੀ ਅਤੇ ਆਪਣੇ ਆਲੇ- 
ਦੁਆਲੇ ਨੂੰ ਵੀ ਖੁਸ਼ੀਆਂ-ਖੇੜਿਆਂ ਦੇ ਗੁਲਜ਼ਾਰਾਂ ਤੋਂ ਵਿਰਵਾ ਕਰ ਦਿਤਾ ਹੈ। 

ਸਾਡੇ ਸਮਾਜ ਦੀ ਇਸ ਬੇਚਾਰਗੀ ਜਿਹੀ ਹਾਲਤ ਦੇ ਕਈ ਕਾਰਨਾਂ ਵਿਚੋਂ ਇਕ ਮਖ 
ਕਾਰਨ ਇਹ ਹੈ ਕਿ ਅਜ ਸਾਡਾ ਸਮਾਜ ਨਵੀਂ-ਨਵੀਂ ਪਾਪਤ ਕੀਤੀ ਪਦਾਰਥਵਾਦੀ ਅਮੀਰੀ 
ਵਿਚੋਂ ਲੰਘ ਰਿਹਾ ਹੈ। ਭੰਤਿਕਵਾਦ ਤੇ ਮਾਦਾਪ੍ਰਸਤੀ ਦੇ ਗੈਰ-ਕੁਦਰਤੀ ਸ਼ੂੰਅ-ਫੈਂਅ ਜਿਹੇ ਮਾੜੇ 
ਅਸਰਾਂ ਦੇ ਤਹਿਤ ਸਾਡਾ ਅਜੋਕਾ ਸਮਾਜ ਅਜਕਲ੍ਹ ਅਮੁਮਨ ਖੁਲ੍ਹ ਕੇ ਹੱਸਣ-ਕੁੰਦਣ ਨੂੰ 
ਸਮਾਜਿਕ ਚੱਜ-ਅਚਾਰ ਦੀ ਖਿਲਾਫ਼ਵਰਜੀ ਸਮਝਦਾ ਹੈ। ਇਸ ਲਈ ਅਸੀਂ ਅਕਸਰ ਹੀ 
'ਬੇਡ ਮੈਨਰਜ਼” ਅਰਥਾਤ ਮਾੜੇ ਵਿਵਹਾਰ ਦੇ ਨਾਮ 'ਤੇ ਹਾਸਿਆਂ-ਖੇੜਿਆਂ ਦੇ ਖਿਲਾਫ਼ 
ਫਤਵਾ ਦਿੰਦੇ ਰਹਿੰਦੇ ਹਾਂ। ਬਹਿਰਹਾਲ, ਸੱਚੀ ਗੱਲ ਤਾਂ ਇਹ ਹੈ ਕਿ ਇਸ ਸਾਰੀ ਸੁਰਤੇਹਾਲ 


[0 


236/ ਹਸਦਿਆਂ ਦੇ ਘਰ ਵਸਦੇ 


ਵਿਚ ਹੱਸਣ-ਹਸਾਉਣ ਜਾਂ ਮੁਸਕਰਾਉਣ ਦੀ ਕਲਾ ਤੋਂ ਅਣਭਿੱਜ ਰੇਂਦੂ-ਮੁਰਝਾਏ ਚਿਹਰੇ 
ਖੁਦ ਕੁਦਰਤ ਦੀਆਂ ਰੱਤਾਂ ਤੇ ਖੇੜਿਆਂ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹੁੰਦੇ ਹਨ। 

ਖੇਰ! ਰੱਬ ਲਗਦੀ ਗੱਲ ਤਾਂ ਇਹ ਹੈ ਕਿ ਹਾਸਾ ਕੁਦਰਤ ਦਾ ਨਿਯਮ ਹੈ। ਕੋਈ ਮੇਨੇ 
ਭਾਵੇਂ ਨਾ ਮਨੋ, ਪਰ ਇਹ ਇਕ ਪ੍ਰਮਾਣਿਤ ਸੱਚਾਈ ਹੈ ਕਿ ਕਾਦਰ ਦੀ ਕੁਦਰਤ ਆਪਣੀ 
ਧਰਤੀ ਦੇ ਖੁਸ਼ਹਾਲ ਖਿਤਿਆਂ ਵਿਚ ਵਸਦੇ ਹੌਦੜਹੇਲ ਤੇ ਭਾਗਾਂ ਵਾਲੋਂ ਲੋਕਾਂ ਨੂੰ ਹੱਸਣ-ਖੇ 
ਡਣ ਦਾ ਅਲੰਕਿਕ ਵਰਦਾਨ ਦਿੰਦੀ ਹੈ। ਸਾਡੀ ਇਸ ਧਰਤੀ ਉੱਤੇ ਜਿਹੜੀਆਂ ਵੀ ਕੰਮਾਂ 
ਦਾ ਮਿਹਨਤ, ਮੁਸ਼ਕਤ ਤੇ ਵੰਗਾਰਾਂ ਭਰੇ ਜੀਵਨ ਨਾਲ ਵਾਹ ਪਿਆ ਹੈ, ਕੁਦਰਤ ਨੇ ਉਨ੍ਹਾਂ 
ਨੂੰ ਹੀ ਇਵਜ਼ ਵਿੱਚ ਹਸਣ-ਖੇਡਣ ਦੀ ਤੰਫ਼ੀਕ ਤੇ ਆਪਣੀ ਜੀਵਨ-ਸ਼ੈਲੀ ਨੂੰ ਸਾਵਾਂ-ਪੱਧਰਾ 
ਰੱਖਣ ਦਾ ਬਲ ਬਖ਼ਸ਼ਿਆ ਹੈ। 

ਇਕ ਗੱਲ ਜੱਗ ਜ਼ਾਹਿਰ ਹੈ ਕਿ ਕੁਦਰਤ ਨੇ ਸਾਡੇ ਦੁਆਲੇ ਖੂਬਸੂਰਤੀ ਤੇ ਖੁਸ਼ੀਆਂ ਦੇ 
ਨਜ਼ਾਰੇ ਥਾਂ-ਥਾਂ `ਤੇ ਸਿਰਜ ਰੱਖੇ ਹਨ। ਫ਼ਰਕ ਸਿਰਫ਼ ਇੰਨਾਂ ਹੈ ਕਿ ਕੁਦਰਤ ਦੀ ਇਸ ਬੇ 
ਸ਼ਕੀਮਤੀ ਦੌਲਤ ਵੱਲ ਕਿਸੇ ਦਾ ਧਿਆਨ ਜਾਂਦਾ ਹੈ ਤੇ ਕਿਸੇ ਦਾ ਨਹੀਂ ਜਾਂਦਾ। ਵੈਸੇ ਇਹ 
ਵੀ ਕੁਦਰਤ ਦੀ ਵਿਡੰਬਣਾ ਹੀ ਹੈ ਕਿ ਪਹਿਲਾਂ ਤਾਂ ਹਰ ਕਿਸੇ ਨੂੰ ਹੱਸਣਾ ਨਹੀਂ ਆਉਂਦਾ 
ਅਤੇ ਫਿਰ ਦੂਜੀ ਗੱਲ ਬੜੇ ਥੋੜ੍ਹੇ ਲੋਕਾਂ ਵਿਚ ਹੱਸਣ ਦੀ ਰਮਜ਼ ਤੇ ਤਨਜ਼ ਨੂੰ ਸਮਝਣ ਦੀ 
ਤੌਫ਼ੀਕ ਹੁੰਦੀ ਹੈ। 

ਦੁਨਿਆਵੀ ਸਰਮਾਏਦਾਰੀ ਵਿਚ ਮਗਨ ਮਾਨਸਿਕਤਾ ਵਾਲੇ ਲੋਕਾਂ ਦਾ ਧਿਆਨ ਤਾਂ 
“ਮਾਇਆ ਦੇਵੀ” ਵੱਲ ਹੁੰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਦੁਆਲੇ ਖੁਸ਼ੀ ਤੇ ਖੁਬਸੁਰਤੀ ਕਦੇ 
ਦਿਸਦੀ ਹੀ ਨਹੀਂ ਹੈ। ਇਸ ਤਰ੍ਹਾਂ ਦੇ ਰੱਖੇ-ਸੱਖੇ ਸੁਭਾਅ ਵਾਲੇ ਰੀਭੀਰ ਲੋਕਾਂ ਬਾਰੇ ਇਕ 
ਉਦਾਹਰਣ ਦਿੱਤੀ ਜਾਂਦੀ ਹੈ ਕਿ ਚਿੜੀਆ ਘਰ ਵਿਚ ਸਾਰੇ ਜਾਨਵਰ ਹੱਸ ਰਹੇ ਸਨ, ਪਰ 
ਇਕ ਗਧਾ ਇਸ ਖੁਸ਼ੀ ਤੋਂ ਬੇਖ਼ਬਰ ਚੁੱਪ ਚਾਪ ਖੜ੍ਹਾ ਸੀ। ਦੋ ਦਿਨ ਬਾਅਦ ਫਿਰ ਉਹ ਹੀ 
ਬੋਦਾ ਜਦੋਂ ਚਿੜੀਆਘਰ ਵਿਚ ਗਿਆ ਤਾਂ ਓਹੀ ਗਧਾ ਹੱਸ ਰਿਹਾ ਸੀ। ਉਸ ਸੈਲਾਨੀ ਨੇ 
ਅੜੀਅਲ ਜਨਾਬ ਗਧੇ ਨੂੰ ਪੁੱਛਿਆ ਕਿ ਜਿਸ ਦਿਨ ਸਾਰੇ ਜਾਨਵਰ ਹੱਸ ਰਹੇ ਸਨ ਤਾਂ 
ਉਸ ਦਿਨ ਤੂੰ ਚੁੱਪ ਖੜ੍ਹਾ ਸੀ ਤੇ ਅੱਜ ਜਦੋਂ ਸਾਰੇ ਜਾਨਵਰ ਚੁੱਪ-ਚਾਪ ਖੜ੍ਹੇ ਹਨ ਤਾਂ ਤੂੰ 
ਦੌਦ ਕੱਢ ਰਿਹਾ ਹੈਂ। ਬਹਿਰਹਾਲ, ਗਧੇ ਦਾ ਜਵਾਬ ਸੀ ਕਿ ਦੋ ਦਿਨ ਪਹਿਲਾਂ ਦੀ ਗੱਲ ਤਾਂ 
ਮੋਰੇ ਖਾਨੇ ਹੁਣ ਹੀ ਪਈ ਹੈ। 

ਇਸ ਤਰ੍ਹਾਂ ਹੁਣ ਇਸ ਸੈਦਰਭ ਵਿਚ ਸਾਡੇ ਸਭ ਲਈ ਵੀ ਇਹ ਸਮਝਣ ਵਾਲੀ ਗੱਲ 
ਹੈ ਕਿ ਮਨੁੱਖੀ ਸਮਾਜ ਵਿਚ ਹਾਸੇ-ਖੇੜੇ ਜਨਮ ਸਮੇਂ ਬੱਚੇ ਦੀਆਂ ਕਿਲਕਾਰੀਆਂ ਤੋਂ ਸ਼ੁਰੂ 
ਹੁੰਦੇ ਹਨ ਤੇ ਅਖੀਰ ਤੱਕ ਘੋਰੜੂ ਵੱਜਣ ਤੱਕ ਬੰਦੇ ਵੱਲੋਂ ਕਹੇ “ਹਾਏ ਮਾਂ” ਤੇ “ਹਾਏ ਰੱਬਾ” 
ਵਰਗੇ ਦੁਖ ਭਰਪੁਰ ਬਚਨਾਂ ਤੱਕ ਕਿਤੇ ਨਾ ਕਿਤੇ ਸਮਾਜ ਵਿਚ ਹਾਸੇ ਦੀ ਕੋਈ ਨਾ ਕੋਈ 
ਵੰਨਗੀ ਪ੍ਰਗਟ ਹੁੰਦੀ ਰਹਿੰਦੀ ਹੈ। ਇਹ ਵੀ ਇਕ ਮਨੋਵਿਗਿਆਨ ਦੀ ਪ੍ਰਮਾਣਿਤ ਧਾਰਨਾ ਹੈ 


237/ ਹਸਦਿਆਂ ਦੇ ਘਰ ਵਸਦੇ 


ਕਿ ਜਦੋਂ ਦੁੱਖ ਬਹੁਤ ਵੱਧ ਜਾਂਦਾ ਹੈ ਤਾਂ ਮਨੁੱਖ ਦੀ ਐਤਰੀਵ ਖੁਸ਼ੀ ਕਿਸੇ ਨਾ ਕਿਸੇ ਰੁਪ 
ਵਿਚ ਸਾਹਮਣੇ ਆਉਂਦੀ ਹੈ। ਮਿਰਜ਼ਾ ਗਾਲਿਬ ਦਾ ਇਸ ਪ੍ਰਸੈਗ ਵਿਚ ਇਹ ਕਹਿਣਾ ਹੈ ਕਿ 
“ਇਸ਼ਰਤੇ ਕਤਰਾ ਹੈ ਦਰਿਯਾ ਮੇਂ ਫ਼ਨਾਹ ਹੋ ਜਾਨਾ। 
ਦਰਦ ਕਾ ਹਦ ਸੇ ਗੁਜ਼ਰਨਾ ਹੈ ਦਵਾ ਹੋ ਜਾਨਾ। 

ਪਰ ਜ਼ਿੰਦਗੀ ਦੇ ਕੁਝ ਲੂਣ-ਤੇਲ ਦੇ ਝਮੇਲੇ ਤੇ ਕੁਝ ਸ਼ੁੰ-ਫੈਂ ਦੀ ਝੂਠੀ ਸਰਦਾਰੀ ਕਰਕੇ 
ਬੋਦਾ ਹਾਸਿਆਂ ਤੋਂ ਮੁਨਕਰ ਹੋ ਗਿਆ ਹੈ। ਹਾਸਰਸ ਦੀ ਥਾਂ ਆਦਮੀ ਨੇ ਝਗੜਿਆਂ-ਝੇ 
ੜਿਆਂ ਦੇ ਝੋਰਿਆਂ ਤੇ ਰੋਣ-ਪਿੱਟਣ ਨੂੰ ਜ਼ਿੰਦਗੀ ਦਾ ਇਕ ਫੈਸ਼ਨ ਜਿਹਾ ਹੀ ਬਣਾ ਲਿਆ 
ਵਿਚ ਹੀ ਰਚ-ਮਿਚ ਗਿਆ ਹੈ। ਇਹ ਵੀ ਸੱਚੀ ਗੱਲ ਹੈ ਕਿ ਆਪੇ-ਫਾਥੜੀਏ ਤੇਨੂੰ ਕੰਣ 
ਛੁਡਾਵੇ ਰਾਮ' ਦੀ ਕਹਾਵਤ ਅਨੁਸਾਰ ਆਪ ਸਹੇੜੇ ਕਸ਼ਟਾਂ ਤੋਂ ਸਾਨੂੰ ਕੋਈ ਨਿਜਾਤ ਨਹੀਂ 
ਦਿਵਾ ਸਕਦਾ। ਅਜੋਕਾ ਮਨੁੱਖ ਆਪਣਾ ਮਾਨਸਿਕ ਤਣਾਅ ਦੁਰ ਕਰਨ ਲਈ ਡਾਕਟਰਾਂ 
ਤੇ ਮੈਡੀਕਲ ਸਟੋਰਾਂ ਤੋਂ ਕਾਮਪੋਜ਼ ਵਰਗੀਆਂ ਦਵਾਈਆਂ ਭਾਲਦਾ ਫਿਰਦਾ ਹੈ। ਫਿਰ ਅਜ 
ਅਣਗਿਣਤ ਬੈਦੇ ਬੇਮਤਲਬ ਜਿਹੇ ਸਮੁਹਿਕ ਹਾਸੇ ਦੇ ਪ੍ਰਪੋਚ ਕਰਨ ਵਜੋਂ ਪਾਰਕਾਂ ਤੇ 
ਕਲੱਬਾਂ ਵਿਚ ਹਾ-ਹਾ ਕਰਦੇ ਹੋਏ ਫਜ਼ੂਲ ਹੀ ਤਾੜੀਆਂ ਮਾਰਦੇ ਫਿਰਦੇ ਹਨ। 

ਫਿਰ ਸਿਤਮ ਤਾਂ ਇਹ ਹੈ ਕਿ ਆਧੁਨਿਕ ਸਮੇਂ ਦਾ ਆਦਮੀ ਆਪਣੇ ਅਦਰ ਹਾਸੇ ਤੇ 
ਖੁਸ਼ੀਆਂ ਦੀਆਂ ਨੋਕ ਭਾਵਨਾਵਾਂ ਨੂੰ ਖੁਦ ਹੀ ਖਤਮ ਕਰਦਾ ਫਿਰਦਾ ਹੈ। ਸਗੋਂ ਅਜ ਦਾ 
ਇਹ ਕਥਿਤ ਤੱਰ 'ਤੇ ਤਹਿਜ਼ੀਬ-ਯਾਫ਼ਤਾ ਤਰੱਕੀ-ਪਸੈਦ ਬੈਦਾ ਆਪਣੇ ਹਾਸਿਆਂ-ਖੇ 
ੜਿਆਂ ਦੀਆਂ ਵਿਰੋਧੀ ਤੇ ਕਾਤਿਲ ਈਰਖਾ, ਦਵੈਸ਼, ਕ੍ਰੋਧ ਤੇ ਲੋਭ ਜਿਹੀਆਂ ਮਾੜੀਆਂ 
ਪ੍ਰਵਿਰਤੀਆਂ ਨੂੰ ਦਬਾਉਣ ਜਾਂ ਮਾਰਨ ਦੀ ਬਜਾਏ ਬੜ੍ਹਾਵਾ ਦਿੰਦਾ ਫਿਰਦਾ ਹੈ। 

ਇਉਂ ਕੁਲ ਮਿਲਾ ਕੇ ਸਾਡਾ ਆਧਨਿਕ ਸਮਾਜ ਆਪਣੀਆਂ ਹੀ ਖੁਸ਼ੀਆਂ ਦਾ ਵੈਰੀ 
ਬਣਿਆ ਹੋਇਆ ਹੈ ਕਿਉਂਕਿ ਅਜ ਅਸੀਂ ਆਪਣੇ ਐਦਰ ਹੀ ਬੈਠੀਆਂ ਮਾੜੀਆਂ ਭਾਵਨਾਵਾਂ 
ਤੋਂ ਉਪਜੀਆਂ ਮਾੜੀਆਂ ਆਦਤਾਂ ਤੇ ਵਹਿਵਤਾਂ ਨੂੰ ਖੁਦ ਸ਼ਹਿ ਦੇ ਕੇ ਹਵਾ-ਹਵਾਈ ਬਣਾ 
ਰਹੇ ਹਾਂ। ਰੱਬ ਕਰੇ! ਇਸ ਦੇ ਉਲਟ ਅਜ ਦੇ ਇਨਸਾਨ ਨੂੰ ਅਨੰਦ-ਪ੍ਰਸੈਨ ਤੇ ਖੁਸ਼ ਰਹਿਣ 
ਜਿਹੀਆਂ ਕੁਦਰਤੀ ਨਿਆਮਤਾਂ ਦੀ ਥੋੜੀ-ਬਹੁਤੀ ਸੋਝੀ ਆ ਜਾਵੇ। ਜੇ ਫਿਰ ਕਿਤੇ ਸਾਡੇ 
ਇਸ ਭੰਤਿਕਵਾਦੀ ਤੇ ਮਾਦਾਪ੍ਰਸਤ ਆਧੁਨਿਕ ਸਮਾਜ ਨੂੰ ਰੱਥੋਂ ਹੀ ਕੋਈ ਮਾੜੀ-ਮੋਟੀ 
ਅਕਲ ਦੀ ਚੁੰਡੀ ਮਿਲ ਜਾਵੇ ਤਾਂ ਸਮਾਜਿਕ ਤੌਰ 'ਤੇ ਸਾਡੇ ਵਾਰੇ-ਨਿਆਰੇ ਹੋ ਸਕਦੇ ਹਨ। 

ਕਾਸ਼! ਅਸੀਂ ਸਮਝ ਸਕਦੇ ਕਿ ਕਾਦਰ ਦੀ ਕੁਦਰਤ ਨੇ ਫੁੱਲਾਂ, ਤਾਰਿਆਂ ਤੇ ਜੀਵ- 
ਜੰਤੂਆਂ ਨੂੰ ਬੈਦੇ ਦੀ ਔਤਰੀਵ ਖੁਸ਼ੀ ਵਾਸਤੇ ਹੀ ਬਣਾਇਆ ਹੈ। ਜ਼ਾਹਿਰ ਹੈ ਕਿ ਜੇ ਬਦਾ 
ਕੁਦਰਤ ਦੇ ਨੇੜੇ ਹੋ ਕੇ ਕਾਦਰ ਦੀ ਖ਼ੂਬਸੂਰਤ ਰਚਨਾ ਤੇ ਰਸਨਾ ਨੂੰ ਸਮਝ ਲਵੇ ਤਾਂ ਉਹ ਹਰ 
ਸਮੇਂ ਖੁਸ਼ ਰਹਿ ਸਕਦਾ ਹੈ। ਇਉਂ ਫਿਰ ਜੇ ਬੈਦਾ ਬਾਹਰੀ ਤੰਰ 'ਤੇ ਆਪਣੇ ਚੁਗਿਰਦੇ ਵਿਚ 


238/ ਹਸਦਿਆਂ ਦੇ ਘਰ ਵਸਦੇ 


ਖੁਬਸੁਰਤੀ ਦੇਖਣ ਦੇ ਨਾਲ-ਨਾਲ ਆਪਣੇ ਅੰਦਰੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰੇ ਤਾਂ ਉਹ 
ਆਪਣੇ ਅੰਦਰ ਅਨੰਦਮਈ ਕੁੰਡਲਿਨੀ ਜਗਾ ਸਕਦਾ ਹੈ। ਫਿਰ ਇਸ ਸੁਰਤੇਹਾਲ ਅਨੁਸਾਰ 
ਇਹ ਕੋਈ ਵੱਡੀ ਗਲ ਨਹੀਂ ਹੋਵੇਗੀ ਕਿ ਹਰ ਬਸ਼ਰ ਦੀ ਜ਼ਿੰਦਗੀ ਸੈਵਰ ਸਕਦੀ ਹੈ ਅਤੇ 
ਇਹ ਦੁਨੀਆਂ ਸਵਰਗ ਵੀ ਬਣ ਸਕਦੀ ਹੈ। 

ਖੈਰ! ਇਸ ਸੈਦਰਭ ਵਿਚ ਹੁਣ ਸਮਝ ਆ ਰਹੀ ਹੈ ਕਿ ਕਿਸ ਤਰ੍ਹਾਂ ਸਾਡਾ ਸਮਾਜ 
ਤਰੱਕੀ ਦੇ ਨਾਂ 'ਤੇ ਬਦਲਦਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਸਾਡੀਆਂ ਕਦਰਾਂ- 
ਕੀਮਤਾਂ ਵੀ ਬਦਲਦੀਆਂ ਜਾ ਰਹੀਆਂ ਹਨ। ਫਿਰ ਇਸ ਬਦਲਾਅ ਦੇ ਦੌਰ ਵਿਚ ਅਸੀਂ 
ਕਿਸ ਤਰ੍ਹਾਂ ਦਿਨ-ਬ-ਦਿਨ ਇਖ਼ਲਾਕੀ ਤੇ ਸਦਾਚਾਰਕ ਜੀਵਨ ਤੋਂ ਦੂਰ ਤੋਂ ਦੁਰ ਹੈਦੇ ਜਾ 
ਰਹੇ ਹਾਂ।। ਜ਼ਿੰਦਗੀ ਦੇ ਇਨ੍ਹਾਂ ਹੇਰਾਂ-ਫੇਰਾਂ ਤੇ ਉਤਰਾਵਾਂ-ਚੜ੍ਹਾਵਾਂ ਸਬੈਧੀ ਆਪਣੇ ਗੁਆਂਢੀ 
ਰਾਜ ਹਰਿਆਣੇ ਦੇ ਵਸਨੀਕ ਇਕ ਹਰਿਆਣਵੀ ਭਾਈ ਗੱਲ ਯਾਦ ਆਉਂਦੀ ਹੈ ਕਿ ਉਸ 
ਨੂੰ ਸਮੇਂ ਦੀ ਗਰਦਿਸ਼ ਨੇ ਗਰੀਬੀ ਦੇ ਕਗ਼ਾਰ ਤੇ ਲਿਆ ਖੜ੍ਹਾ ਕੀਤਾ। ਕਿਸੇ ਨੇ ਉਸ ਨੂੰ 
ਰਸਮੀ ਤੌਰ 'ਤੇ ਪੁੱਛਿਆ ਕਿ ਬਾਈ ਜੈ ਚੰਦਾ! ਥਾਰਾ ਕੇ ਹਾਲ ਸੈ? ਹਰਿਆਣਵੀ ਭਾਈ 
ਬੋਲਿਆ; 'ਥਨੇ ਕੇ ਹਾਲ ਬਤਾਵਾਂ; ਭਾਈ ! ਕਿਸਮਤ ਖੋਟੀ ਹੋ ਰਹੀ ਸੈ। ਨਈਂ ਤੋ ਮਾਰ੍ਹੇ ਗਾਮ 
ਮੇਂ ਤੋਂ ਉੱਟ ਜਲੇਬੀ ਨਾ ਖਾਵੇਂ ਥੇ। 

ਕੁਝ ਅਜਿਹਾ ਹੀ ਰੱਬ ਦੇ ਭਾਣੇ ਅਦਰ ਵਰਤਾਰਾ ਸਾਡੀਆਂ ਆਪਣੀਆਂ ਫੈਲ-ਸੁਫੀਆਂ ਤੇ 
ਕਮਜ਼ੋਰੀਆਂ ਕਰਕੇ ਸਦਾਚਾਰਕ ਤੇ ਸਭਿਆਚਾਰਕ ਪੱਖੋ ਸਾਡੇ ਅਜੋਕੇ ਸਮਾਜ ਵਿਚ 
ਵਰਤਿਆ ਹੈ। ਪਰ ਰੱਬਾ ਤੇਰੇ ਰੋਗ; ਤੇਰੇ ਉੱਤਰਾ ਚੜ੍ਹਾ? ਤੇਰੀਆਂ ਤੂੰ ਹੀ ਜਾਣੇ। ਲੋਕ 
ਕਾਵਿ ਵਾਲੇ ਕਿੰਨਾ ਢੁਕਵਾਂ ਫਿਕਰਾ ਕਹਿ ਗਏ ਹਨ। ਨੁਗਦੀ ਜਲੰਬੀ ਵੀਹੀਏਂ ਰਲਦੀ 
ਰੀਢੇ ਨਾ ਥਿਉਂਦੇ ਭਾਲੇ'। ਸਾਡਾ ਹੈਸੂ-ਹੈਸੂ ਕਰਦਾ ਸਮਾਜ ਖੁਸ਼ੀ ਵਿਹੁਣਾ ਹੋ ਗਿਆ ਹੈ। 
ਇਸ ਵਾਸਤੇ ਅਫ਼ਸੋਸ ਦੀ ਗੱਲ ਹੈ ਕਿ ਅਜ ਅਸੀਂ ਹਾਸੇ-ਖੇੜੇ ਦੇ ਨਾਂ 'ਤੇ ਆਪ ਖ਼ੁਦ 
ਦੁਨੀਆਂ ਵਾਸਤੇ ਮਖੰਲਾਂ ਦੇ ਮੰਜ਼ੂ ਬਣ ਕੇ ਹਾਸੋਹੀਣੀ ਸਥਿਤੀ ਨੂੰ ਪਹੁੰਚ ਗਏ ਹਾਂ। 

ਦਰਅਸਲ ਸਿਰੇ ਦੀ ਅਫ਼ਸੋਸਨਾਕ ਗੱਲ ਤਾਂ ਇਹ ਹੈ ਕਿ ਅਜੋਕੇ ਸਮੇਂ ਵਿਚ ਹੁਣ 
ਸਾਡਾ ਖੁਸ਼ਰੋਗ ਪੰਜਾਬੀ ਸਭਿਆਚਾਰ ਹਸਣ-ਖੇਡਣ ਤੇ ਚਾਅ-ਮਲ੍ਹਾਰਾਂ ਦੇ ਪੱਖੋਂ ਬਦਰੋਗ 
ਜਿਹਾ ਹੋ ਰਿਹਾ ਹੈ। ਇਹ ਕੋਈ ਬਹੁਤ ਪੁਰਾਣੀ ਬਾਤ-ਬਤੰਲੀ ਨਹੀਂ ਹੈ ਕਿ ਸਾਡੇ ਪਜਾਬੀ 
ਵੀ ਕੌਈ ਬਹੁਤ ਪਹਿਲਾਂ ਦੀ ਗੱਲ ਨਹੀਂ ਹੈ ਕਿ ਬੰਦਿਆਂ ਦੇ ਚਿਹਰਿਆਂ 'ਤੇ ਹਾਸੇ ਆਮ ਹੀ 
ਡੁੱਲ੍ਹ-ਡੁੱਲ੍ਹ ਪੈਂਦੇ ਸਨ, ਪਰ ਅਜ ਇਉਂ ਜਾਪਦਾ ਹੈ ਕਿ ਜਿਵੇਂ ਇਹ ਸੁਹਾਵੇ-ਮੱਖੜੇ ਹਣ 
ਬਸ ਹੌਕੇ-ਹਾਵਿਆਂ ਤੇ ਫ਼ਿਕਰਾਂ-ਫਾਕਿਆਂ ਦੇ ਨਾਲ ਧੁਆਂਖੇ ਹੀ ਗਏ ਹੋਣ। 

ਜੱਗ ਜਾਣਦਾ ਹੈ ਕਿ ਅਜ ਸਾਡਾ ਅਜੋਕਾ ਅੱਧਾ ਸਮਾਜ ਤਾਂ ਲੂਣ, ਤੇਲ ਤੇ 
ਲੱਕੜੀਆਂ ਦੀ ਚਿੰਤਾ ਵਿਚ ਚਿੰਤਾਤੁਰ ਹੋਇਆ ਫਿਰਦਾ ਹੈ ਅਤੇ ਬਾਕੀ ਦਾ ਅੱਧਾ ਸਮਾਜ 


239/ ਹਸਦਿਆਂ ਦੇ ਘਰ ਵਸਦੇ 


ਲੌੜੋਂ ਵੱਧ ਮਾਇਆ ਇਕੱਠੀ ਕਰਨ ਦੇ ਅਵੱਲੇ ਹੀ ਅੰਹੜਾਂ-ਪੰਹੜਾਂ ਤੇ ਚੱਕਰਾਂ ਵਿਚ 
ਉਲਝਿਆ ਪਿਆ ਹੈ। ਬਹਿਰਹਾਲ, ਸਾਡਾ ਸਮਾਜ ਅਜ ਦੇਖਣ ਨੂੰ ਤਾਂ ਤੁਰਿਆ ਫਿਰਦਾ 
ਤਾਂ ਦਿਸਦਾ ਹੈ, ਪਰ ਹੁਣ ਸਾਡੇ ਸਮਾਜਿਕ ਜੀਵਨ ਵਿਚੋਂ ਸਬਰ-ਸੈਤੋਖ, ਹਾਸੇ-ਖੇੜੇ ਤੇ 
ਅਨੰਦ ਕਫ਼ੁਰ ਬਣ ਕੇ ਉਡ-ਪੁਡ ਰਹੇ ਹਨ। 

ਬਸ ਹੁਣ ਖੁਸ਼ੀ ਤੇ ਖੁਸ਼ਦਿਲੀ ਤਾਂ ਇਕ ਪੁਰਾਣੀ ਤੇ ਹੋਈ ਬੀਤੀ ਬਾਤ ਹੀ ਬਣ ਕੇ ਰਹਿ 
ਗਈ ਹੈ। ਇੰਝ ਜਾਪਦਾ ਹੈ ਕਿ ਬੰਦਾ ਹੁਣ ਨੈਣੈਂ-ਪਾਣਂ ਸਾਹ-ਸੱਤ ਹੀਣ ਹੋ ਕੇ ਬਸ 
ਕਲਬੁਤ ਮਾਤਰ ਹੀ ਰਹਿ ਗਿਆ ਹੈ। ਇਸ ਮਿੱਟੀ ਦੇ ਪੁਤਲੇ ਵਿਚ ਰੂਹ, ਰੁਹਾਨੀਅਤ ਤੇ 
ਖ਼ੁਸ਼ੀ ਵਾਲੀ ਕੋਈ ਗੱਲ ਨਹੀਂ ਰਹਿ ਗਈ, ਸਗੋਂ ਸਾਡੇ ਅਜੋਕੇ ਸਮਾਜ ਦੇ ਬੰਦਿਆਂ ਦੇ 
ਚਿਹਰਿਆਂ 'ਤੇ ਹੁਣ ਚਿੰਤਾ ਤੇ ਫਿਕਰਾਂ ਦੀਆਂ ਲਕੀਰਾਂ ਤਿੱਖੜ ਦੁਪਿਹਰ ਦੇ 'ਬਾਰਾਂ” ਹੀ 
ਵਜਾਈ ਰੱਖਦੀਆਂ ਹਨ। ਦਰਅਸਲ ਹੁਣ ਤਾਂ ਹੱਸਣਾ-ਖੇਡਣਾ ਆਮ ਦੁਨੀਆਂਦਾਰਾਂ ਦੇ 
ਵੱਸ ਵਿਚ ਹੀ ਨਹੀਂ ਰਹਿ ਗਿਆ। 

ਜ਼ਾਹਿਰ ਹੈ ਕਿ ਸਾਡੀ ਅਜ ਦੀ ਦੁਨੀਆਂ ਵਿਚ ਜਾਂ ਤਾਂ ਕੋਈ ਫ਼ੱਕਰ ਤੇ ਜਾਂ ਖ਼ੈਰ! 
ਜ਼ਿੰਦਗੀ ਦੀਆਂ ਇਨ੍ਹਾਂ ਕੰੜੀਆਂ-ਕੁਸੈਲੀਆਂ ਹਕੀਕਤਾਂ ਦੇ ਬਾਵਜੂਦ ਇਹ ਵੀ ਇਕ 
ਸਮਾਜਿਕ ਸੱਚਾਈ ਹੈ ਕਿ ਅਜ ਵੀ ਜਿਹੜੇ ਰੱਬ ਦੇ ਬੋਦੇ ਔਤੀਵ ਖੁਸ਼ੀ ਤੇ ਹਾਸੇ-ਖੇੜੇ ਦਾ 
ਲੜ ਨਹੀਂ ਛੱਡਦੇ; ਉਹ 'ਹਸਦਿਆਂ ਦੇ ਘਰ ਵਸਦੇ” ਦੀ ਜੀਵਨਧਾਰਾ ਦੇ ਰੋਗ ਅੱਜ ਵੀ 
ਮਾਣਦੇ ਹਨ। ਦੁਨੀਆਂ ਵਿਚ ਖੁਬਸੁਰਤੀ ਵਿਚ ਹਾਸਾ-ਖੁਸ਼ੀ ਤਾਂ ਬਹੁਤ ਹੈ। ਵੇਖਣ-ਸਮਝਣ 
ਵਾਲੀ ਨਜ਼ਰ ਦੀ ਕਮੀ ਹੈ। ਜੇ ਕਿਤੇ ਕੋਈ ਪਹੁੰਚਿਆ ਹੋਇਆ ਪੀਰ-ਫ਼ਕੀਰ ਹੀ ਖੁਸ਼ ਰਹਿ 
ਸਕਦਾ ਹੈ। ਫਿਰ ਜੇ ਕੋਈ ਹਾਲੇ ਵੀ ਤਾੜੀ ਮਾਰ ਕੇ ਹੱਸਦਾ ਹੈ ਤਾਂ ਉਹ ਸਮਝੋ ਕਿ ਕੋਈ 
ਅਲਮਸਤ ਜਾਂ ਮਸਤ-ਮਲੰਗ ਹੀ ਹੋਵੇਗਾ। ਇਸ ਪ੍ਰਥਾਇ ਸੈਨ 1915 ਦੇ ਕਰੀਬ ਮੱਧ ਪ੍ਰਦੇਸ਼ 
ਵਿਚ ਹੋਏ ਪੀਰੇ-ਯਜ਼ਦਾਨੀ ਮੁਹੈਮਦ ਫਜ਼ਲ ਹੁਸੈਨ ਸ਼ਾਹ ਕਾਦਰੀ ਦਾ ਕਥਨ ਹੈ ਕਿ:- 

ਹੱਦ ਟੱਪੇ ਅੰਲੀਆ, ਬੇਹੱਦ ਟੱਪੇ ਪੀਰ। 
ਹੱਦ ਸੇ ਬੇਹੱਦ ਟੱਪੇ, ਉਸ ਕਾ ਨਾਮ ਫ਼ਕੀਰ। 

ਫਿਰ ਸਿਤਮ ਇਹ ਵੀ ਹੈ ਕਿ ਜਦੋਂ ਕੋਈ ਫ਼ੱਕਰ ਕਿਸਮ ਦਾ ਬਦਾ ਹੱਸਦਾ-ਖੇਡਦਾ 
ਸਾਡੇ ਸਮਾਜ ਵਿਚ ਵਿਚਰਦਾ ਹੈ ਤਾਂ ਇਹ ਸਿਤਮਗਰ ਦੁਨੀਆਂ ਬੇਮਤਲਬ ਹੀ ਈਰਖ਼ਾ 
ਵਜੋਂ ਉਸ 'ਤੇ ਕਿੰਤੂ-ਪ੍ਰੰਤੂ ਕਰਦੀ ਹੈ ਤੇ ਬੇਵਜ੍ਹਾ ਦੀਆਂ ਤੋਹਮਤਾਂ ਮੜ੍ਹਨ ਤੋਂ ਵੀ ਗੁਰੇਜ਼ 
ਨਹੀਂ ਕਰਦੀ। ਹੋਰ ਤਾਂ ਹੋਰ ਅਸੀਂ ਆਪਣੇ ਆਪ ਨੂੰ ਸਭਿਅਕ ਕਹਾਉਂਦੇ ਲੌਕ ਅਕਸਰ ਹੀ 
ਖੁਸ਼-ਤਬੀਅਤ ਬੈਦਿਆਂ ਅਤੇ ਹਾਸੇ-ਮਖੱਲ ਦੇ ਮਾਹੱਲ ਨੂੰ ਬਰਦਾਸ਼ਤ ਨਹੀਂ ਕਰਦੇ। ਇਸ 
ਲਈ ਜਿਵੇਂ ਕੰਡਿਆਂ ਵਿਚ ਟਹਿਕਦੇ ਫੁੱਲਾਂ ਨੂੰ ਜਿਉਣਾ ਮੁਹਾਲ ਹੁੰਦਾ ਹੈ, ਉਸ ਤਰ੍ਹਾਂ ਹੀ 
ਹੁਣ ਖੁਸ਼ਗਵਾਰ ਮਾਹੰਲ ਦੇ ਬਾਸ਼ਿੰਦਿਆਂ ਲਈ ਦੁਸ਼ਵਾਰੀਆਂ ਭਰੇ ਜੀਵਨ ਵਿਚ ਨਿਭਣਾ 
ਵੀ ਕੋਈ ਸੌਖਾ ਕੰਮ ਨਹੀਂ ਹੁੰਦਾ ਹੈ। 


240/ ਹਸਦਿਆਂ ਦੇ ਘਰ ਵਸਦੇ 


ਸਾਡੇ ਸਮਾਜ ਦੀ ਇਸ ਤਾਸਦੀ ਦੀ ਤਰਜਮਾਨੀ ਸ਼ਾਇਰ ਮਾਧੋ ਰਾਮ ਨੇ ਬੜੇ ਖ਼ੂਬਸੂਰਤ 

ਸ਼ਬਦਾਂ ਵਿਚ ਕੀਤੀ ਹੈ :- 
ਅਬ ਇਤਰ ਭੀ ਮਲੋਂ ਤੋ ਤਕਲੂਫ਼ ਕੀ ਬੂ ਕਹਾਂ, 
ਵੋਹ ਦਿਨ ਹਵਾ ਹੂਏ ਕਿ ਪਸੀਨਾ ਭੀ ਗੁਲਾਬ ਥਾ। 

ਬਹਿਰਹਾਲ ! ਸਾਡੇ ਲੋਕਾਂ ਦੇ ਕਦੇ ਹਸੁੰ-ਹਗੂੰ ਕਰਦੇ ਮੁੰਹਾਂ 'ਤੇ ਹੁਣ ਚਿੰਤਾ ਦੀਆਂ 
ਲਕੀਰਾਂ ਨਾਲ ਉਕਰੀ-ਉਭਰੀ “ਹਾ-ਹੋ” ਤੇ ਹਾਇਆ” ਵਰਗੀ ਹਾਲ-ਪਾਰ੍ਹਿਆ ਦੀ ਇਬਾਰਤ 
ਕਦੇ ਵੀ ਪੜ੍ਹੀ ਜਾ ਸਕਦੀ ਹੈ। ਇਸ ਪੁਥਾਇ ਸਾਡੀ ਇਸ ਮਾਨਸਿਕ ਸਥਿਤੀ ਬਾਰੇ ਪ੍ਰਤੱਖ 
ਨੂੰ ਪ੍ਰਮਾਣ ਕੀ” ਜਿਹੀ ਸੱਚਾਈ ਦੀ ਤਰਜਮਾਨੀ ਕਰਦੇ ਹੋਏ ਮਹਾਨ ਸ਼ਾਇਰ ਬਾਬਾ ਗਾਲਿਬ 
ਨੇ ਲਿਖਿਆ ਹੈ:- 

ਆਗੇ ਆਤੀ ਥੀ ਹਾਲੋ-ਦਿਲ ਪੇ ਹੈਸੀ, 
ਅਬ ਕਿਸੀ ਬਾਤ ਪਰ ਨਹੀਂ ਆਤੀ। 

ਇਥੇ ਜ਼ਿਕਰਯੋਗ ਹੈ ਕਿ ਜ਼ਮਾਨੇ ਦੇ ਇਸ ਗਰਦਿਸ਼ੀ ਦੌਰੇ-ਦੌਰਾਂ ਵਿਚ ਆਮ ਆਦਮੀ 
ਦੀ ਸਥਿਤੀ ਸਬੈਧੀ ਇਹ ਦੋਨੋਂ ਸ਼ਿਅਰ ਮੇਰੇ ਪਾਪਾ ਜੀ ਸ੍ਰ: ਅਜਮੇਰ ਸਿੰਘ ਅਕਸਰ ਹੀ ਬੋਲਦੇ 
ਹੁੰਦੇ ਸਨ। ਇਸ ਤੋਂ ਇਲਾਵਾ ਦੁਨੀਆਦਾਰੀ ਦੀਆਂ ਪ੍ਰੇਸ਼ਾਨੀਆਂ ਵਿਚ ਅਜੋਕੇ ਆਦਮੀ 
ਦੀ ਹਾਲਤ ਸਬੈਧੀ ਉਨ੍ਹਾਂ ਦੇ ਕੁਝ ਕੁ ਮਨਭਾਉਂਦੇ ਸ਼ਿਅਰ ਜਿਵੇਂ ਕਿ “ਰਾਤ ਭਰ ਫ਼ਰਕਤੇ 
ਯਾਰ ਨੇ ਬੇਚੈਨ ਰਖਾ, ਕਭੀ ਹਮ ਨੇ ਤਕੀਆ ਇਧਰ ਰਖਾ ਕਭੀ ਉਧਰ ਰਖਾ? ਜਾਂ 'ਵੋ ਆਏ 
ਭੀ ਅੰਰ ਚਲੇ ਭੀ, ਖੜੇ-ਖੜੇ” ਹੋਇਆ ਕਰਦੇ ਸਨ। ਫਿਰ ਮੰਕੇ ਅਨੁਸਾਰ ਉਹ ਗੈਰ-ਜ਼ਰੂਰੀ 
ਹਉਮੇ ਤੇ ਅਮੀਰੀ ਦੇ ਉਲਟ ਹਮੇਸ਼ਾਂ ਜ਼ਮੀਰਪਸੈਦੀ ਨੂੰ ਤਰਜੀਹ ਦਿੰਦੇ ਹੋਏ “ਬਿਨ ਬੁਲਾਏ ਤੋਂ 
ਹਮ ਖੁਦਾ ਕੇ ਘਰ ਭੀ ਨਾ ਜਾਏ, ਫਿਰ ਉਨਕੀ ਮਹਫ਼ਿਲ ਤੋ ਚੀਜ਼ ਹੀ ਕਿਆ” ਜਿਹੇ ਸ਼ਿਅਰ 
ਕਿਹਾ ਕਰਦੇ ਸਨ। 

ਇਸ ਤਰ੍ਹਾਂ ਮੇਰੇ ਪਾਪਾ ਜੀ ਵਲੋਂ ਸਾਡੀ ਨਵੀਂ ਤਹਿਜ਼ੀਬ, ਜ਼ਮਾਨੇਸਾਜ਼ੀ ਤੇ ਸਮਾਜਿਕ 
ਆਬੋ-ਹਵਾ ਦੇ ਸਨਮੁੱਖ ਆਪਣੇ ਹੀ ਲੋਕਾਂ ਦੇ ਰੱਖੇ-ਖਰਵੇ ਰਵੱਈਏ ਬਾਰੇ ਬੜਾ ਚਿੰਤਨ 
ਭਰਪੂਰ ਤਫ਼ਸਰਾ ਹੁੰਦਾ ਸੀ। ਉਹ ਅਕਸਰ ਹੀ ਦੁਨੀਆਂ ਦੀ ਮਾਇਆਵਾਦ ਤੇ ਬੇਲੌੜੇ 
ਪਦਾਰਥਵਾਦ ਵਾਸਤੇ ਵਾਹੋ-ਦਾਹੀ ਭੱਜ-ਨੱਠ ਦੇ ਸੋਧ ਵਿਚ ਗੁਆਚ ਰਹੀ ਇਨਸਾਨੀਅਤ 
ਬਾਰੇ ਹੈਰਾਨਗੀ ਪ੍ਰਗਟ ਕਰਿਆ ਕਰਦੇ ਸਨ। ਇਸ ਸੈਦਰਭ ਵਿਚ ਉਹ ਆਮ ਹੀ ਕਿਹਾ 
ਕਰਦੇ ਸਨ ਕਿ ਦਰਅਸਲ, ਹੁਣ ਤਾਂ ਖੁਸ਼ੀਆਂ-ਖੇੜਿਆਂ ਦਾ ਕਿੱਸਾ ਖਤਮ ਹੋਇਆ ਹੀ 
ਸਮਝੋ ਕਿਉਂਕਿ ਅਜ ਦਾ ਆਦਮੀ ਤਾਂ ਹੱਸਣਾ ਹੀ ਭੁੱਲ ਗਿਆ ਹੈ ਤੇ ਖੁਸ਼ੀ ਨਾਂ ਦੀ ਚੀਜ਼ 
ਉਸ ਦੀ ਸਮਝ ਤੋਂ ਬਾਹਰ ਹੋ ਚੁੱਕੀ ਹੈ। 

ਇਸ ਚਲ ਰਹੇ ਪ੍ਰਸੈਗ ਵਿਚ ਜ਼ਿਕਰਯੋਗ ਹੈ ਕਿ ਮੇਰੇ ਪਾਪਾ ਜੀ ਬੇਸ਼ੱਕ ਆਪਣੀ 
ਜ਼ਮੀਰਪਸੈਦੀ ਤੇ ਅਸੁਲਪ੍ਰਸਤੀ ਦੇ ਕਾਰਨ ਨਿਘਾਰ ਵਲ ਜਾ ਰਹੀਆਂ ਸਮਾਜਿਕ ਤੇ ਸਦਾਚਾਰਕ 


241/ ਹਸਦਿਆਂ ਦੇ ਘਰ ਵਸਦੇ 


ਕਦਰਾਂ-ਕੀਮਤਾਂ ਨਾਲ ਕਦੇ ਵੀ ਸਮਝੰਤਾ ਨਹੀਂ ਕਰ ਸਕੇ। ਬੇਸ਼ੱਕ ਉਹ ਕਦੇ-ਕਦੇ ਆਧਨਿਕ 
ਜ਼ਮਾਨੇ ਦੀ ਝੁਠੀ-ਕਪਟੀ, ਛਲ-ਛਲਾਵੇ ਤੇ ਦਿਖਾਵੇ ਦੀ ਜ਼ਮਾਨੇਸ਼ਾਜ਼ੀ ਤੋਂ ਨਿਰਾਸ਼ ਵੀ ਹੋ 
ਜਾਂਦੇ ਸਨ, ਪਰ ਜ਼ਮਾਨੇ ਦੀਆਂ ਦੁਸ਼ਵਾਰੀਆਂ ਸਹਿਣ ਦੇ ਬਾਵਜੂਦ ਵੀ ਉਨ੍ਹਾਂ ਦੀ ਗੱਲਬਾਤ 
ਵਿਚ ਇਕ ਚੜ੍ਹਦੀ ਕਲਾ, ਹੌਸਲਾ ਤੇ ਮੱਕੇ ਮੁਤਾਬਿਕ ਤਨਜ਼ ਹੈਦੀ ਸੀ। 

ਮੇਰੇ ਪਾਪਾ ਜੀ ਮੌਜੂਦਾ ਸਮਾਜਿਕ ਹਾਲਾਤਾਂ ਦੇ ਪ੍ਰਸੈਗ ਵਿਚ ਹਿੰਮਤ-ਹਾਰੇ ਬੰਦਿਆਂ 
ਬਾਰੇ 'ਟੂਟਾ ਹੁਆ ਪੁਲ” ਜਿਹੀ ਇਕ ਆਸ਼ਾਵਾਦੀ ਕਹਾਣੀ ਸੁਣਾਇਆ ਕਰਦੇ ਸੀ। ਉਸ 
ਕਹਾਣੀ ਦਾ ਸਾਰ ਇਹ ਸੀ ਕਿ ਕਿਸੇ ਪਿੰਡ ਦੇ ਲੋਕਾਂ ਨੂੰ ਕਿਤੋਂ ਉਡਦੀ-ਉਡਦੀ ਖਬਰ 
ਮਿਲੀ ਕਿ ਦੂਜੇ ਪਿੰਡ ਨੂੰ ਜਾਂਦੇ ਰਾਹ 'ਤੇ ਇਕ ਪੁਲ ਟੁੱਟ ਗਿਆ ਹੈ। ਇਸ ਵਾਸਤੇ ਕਿੰਨੇ 
ਦਿਨ ਹੀ ਕਿਸੇ ਹਿੰਮਤੀ ਨੇ ਉਧਰ ਦੂਜੇ ਪਿੰਡ ਵਲ ਮੁਹ ਹੀ ਨਹੀਂ ਕੀਤਾ। ਫਿਰ ਕਿਤੇ ਕਿਸੇ 
ਨੇ ਸਾਲ-ਛਿਮਾਹੀ ਮਗਰੋਂ ਪਤਾ ਲੱਗਿਆ ਕਿ ਪੁਲ ਤਾਂ ਟੁੱਟਿਆ ਹੀ ਨਹੀਂ ਸੀ। ਉਨ੍ਹਾਂ ਦੀ 
ਇਸ ਕਹਾਣੀ ਤੋਂ ਨਿਰਾਸ਼ ਤੇ ਅਵਾਜ਼ਾਰ ਬੰਦਿਆਂ ਨੂੰ ਇਕ ਸਬਕ ਮਿਲਦਾ ਹੈ ਕਿ ਕਿਸੇ 
ਸੁਣੀ-ਸੁਣਾਈ ਤੇ ਅਣਦੇਖੀ ਗੱਲ ਤੋਂ ਬੇਵਜ਼ਹਾ ਨਿਰਾਸ਼ ਨਹੀਂ ਹੋਣਾ ਚਾਹੀਦਾ। 

ਮੁੱਕਦੀ ਗੱਲ ! ਅਜ ਕਿਸੇ ਵੀ ਬੰਦੇ ਨੂੰ ਸਬਰ-ਸਬੁਰੀ ਤੇ ਖੁਸ਼ ਰਹਿਣ ਦੀ ਜਿਊਣ- 
ਜਾਚ ਹੀ ਨਹੀਂ ਰਹਿ ਗਈ। ਸਗੋਂ ਅਜੋਕਾ ਮਨੁੱਖ ਆਪਣੀਆਂ ਮਨਮੱਤੀਆਂ ਪ੍ਰਵਿਰਤੀਆਂ 
ਦੇ ਤਹਿਤ ਗੁਰਮਤਿ ਤੋਂ ਦੁਰਮਤਿ ਵਲ ਨੂੰ ਭੱਜਿਆ ਜਾ ਰਿਹਾ ਹੈ। ਸ਼ਾਇਦ ਇਸ ਤਰ੍ਹਾਂ ਦੀ 
ਮਨਮੱਤੀ ਤੇ ਮਨਮਰਜ਼ੀ ਦੇ ਕਾਰਿਆਂ ਕਰਕੇ ਹੀ 'ਤੂੰ ਬੋਦਾ ਹੈਂ ਕਿ ਪਜਾਮਾ” ਜਿਹਾ ਸਾਡਾ 
ਇਕ ਮੁਹਾਵਰਾ ਪ੍ਰਚੱਲਤ ਹੋਇਆ ਜਾਪਦਾ ਹੈ। ਇਸ ਦਾ ਮਤਲਬ ਹੈ ਕਿ ਜਦੋਂ ਬੰਦਾ 
ਸਿੱਧੇ ਦੀ ਥਾਂ ਪੁੱਠੇ ਕੌਮ ਕਰਨ ਲੱਗ ਪਵੇ ਤਾਂ ਉਸ ਨੂੰ 'ਬੰਦੇ" ਦੀ ਥਾਂ “ਪਜਾਮਾ” ਹੀ ਕਿਹਾ 
ਜਾਂਦਾ ਹੈ। 

ਦਰਅਸਲ, ਅਜੋਕੇ ਸਮੇਂ ਵਿਚ ਸਬਰ-ਸਬੁੂਰੀ ਤੇ ਸਕੂਨ ਦੀ ਥਾਂ ਸਾਡੀ ਬੇਸਬਰੀ, ਬੇ 
ਚੈਨੀ ਤੇ ਪ੍ਰਸ਼ਾਨੀ ਨੇ ਲੈ ਲਈ ਹੈ। ਅਜ ਤਕਰੀਬਨ ਹਰ ਬੰਦੇ ਨੂੰ ਜਲਦਬਾਜ਼ੀ ਤੇ ਕਾਹਲੀ 
ਨੇ ਇੰਨਾ ਪ੍ਰੇਸ਼ਾਨ ਕਰ ਰੱਖਿਆ ਹੈ ਕਿ ਉਹ ਸਬਰ-ਸਕੂਨ ਤੇ ਤਹੱਮਲ-ਮਿਜ਼ਾਜੀ ਨੂੰ ਛੱਡ 
ਕੇ ਅਣਚਾਹੀ ਜਿਹੀ ਤਰਲੋਂ-ਮੱਛੀ ਦਾ ਗੁਸਿਆ ਫਿਰਦਾ ਹੈ। ਇਸ ਪ੍ਰਥਾਇ ਸਮੁੱਚੇ ਤੌਰ 'ਤੇ 
ਸਾਡੀ ਸਮਾਜਿਕ ਸਥਿਤੀ ਬਹੁਤ ਹੀ ਹਾਸੋਹੀਣੀ ਜਿਹੀ ਬਣ ਚੁੱਕੀ ਹੈ। 

ਇਸ ਸਬੋਧ ਵਿਚ ਇਕ ਸਚਮੁੱਚ ਹੀ ਵਾਪਰੀ ਕਹਾਣੀ ਅਪ੍ਰਸੈਗਿਕ ਨਹੀਂ ਹੋਵੇਗੀ ਕਿ 
ਕਿਸੇ ਬੰਦੇ ਨੇ ਕਿਸੇ ਨਸਲਦਾਰ ਕੁੱਤੇ ਦੇ ਭੁਲੇਖੇ ਵਿਚ ਕੋਈ “ਲੰਡਰ” ਭਾਵ ਅਵਾਰਾ ਕੁੱਤਾ 
ਰੱਖ ਲਿਆ। ਬਹਿਰਹਾਲ, ਉਸ ਦਾ ਇਕ ਮਿੱਤਰ ਜਾਨਵਰਾਂ ਦਾ ਡਾਕਟਰ ਉਸ ਦੇ ਘਰ 
ਆਇਆ ਤਾਂ ਉਸ ਨੇ ਡਾਕਟਰ ਨੂੰ ਦੱਸਿਆ ਕਿ ਇਹ ਕੁੱਤਾ ਕੰਨ ਨਹੀਂ ਖੜੇ ਕਰ ਰਿਹਾ। 

ਡਾਕਟਰ ਸਾਹਿਬ ਨੇ ਕੁੱਤੇ ਦੇ ਕੇਲਸ਼ੀਅਮ ਦੇ ਇਕ-ਦੋ ਟੀਕੇ ਜੜ੍ਹ ਦਿੱਤੇ। ਜਦੋਂ ਅੱਧੀ 
ਕੁ ਰਾਤ ਨੂੰ ਕੁੱਤੇ ਦਾ ਮਾਲਕ ਨੂੰ ਰਫ਼ਾਏ-ਹਾਜਤ ਲਈ ਉਠਿਆ ਤਾਂ ਉਸ ਨੇ ਟਾਰਚ ਮਾਰ 


242/ ਹਸਦਿਆਂ ਦੇ ਘਰ ਵਸਦੇ 


ਕੇ ਦੇਖਿਆ ਕਿ ਟੀਕਿਆਂ ਦਾ ਕੁੱਤੇ ਦੇ ਕੰਨਾਂ 'ਤੇ ਕੋਈ ਅਸਰ ਨਹੀਂ ਹੋਇਆ। ਉਹ ਸੁਤ- 
ਉਨੀਂਦਾ ਜਿਹਾ ਸਵੇਰ ਤਕ ਪਾਸੇ ਮਾਰਦਾ ਰਿਹਾ। ਜਦੋਂ ਹੀ ਸੁਰਜ ਚੜ੍ਹਿਆ ਤਾਂ ਉਸ ਨੇ 
ਡਾਕਟਰ ਸਾਹਿਬ ਨੂੰ ਟੈਲੀਫੋਨ ਕੀਤਾ ਕਿ ਕੁੱਤੇ ਨੂੰ ਤਾਂ ਟੀਕਿਆਂ ਦਾ ਕੋਈ ਅਸਰ ਹੀ ਨਹੀਂ 
ਹੋਇਆ। ਇਸ 'ਤੇ ਡਾਕਟਰ ਦਾ ਬੜਾ ਮਾਕੂਲ ਤੇ ਢੁਕਵਾਂ ਜਿਹਾ ਜਵਾਬ ਸੀ ਕਿ ਜਾਨਵਰ 
ਤਾਂ ਕੀ; ਸਗੋਂ ਬੈਦੇ ਦੇ ਲੰਡਰਪਣੇ ਵਿਚ ਵੀ ਕੋਈ ਟੀਕਾ ਰਾਤੋ-ਰਾਤ ਫਰਕ ਨਹੀਂ ਪਾ 
ਸਕਦਾ। 

ਖੈਰ! ਇਹ ਕਹਾਣੀ ਕਿੰਨੀ ਕੁ ਸੱਚੀ ਹੈ, ਇਸ ਬਾਰੇ ਤਾਂ ਕਿੰਤੂ-ਪ੍ਰੰਤੂ ਹੋ ਸਕਦਾ ਹੈ, ਪਰ 
ਲੱਭਣ ਦੀ ਥਾਂ ਬਾਹਰ ਭਟਕਦਾ ਫਿਰਦਾ ਹੈ। ਸਗੋਂ ਉਹ ਅਨੰਦ ਤੇ ਖੁਸ਼ੀਆਂ-ਖੇੜਿਆਂ ਦੀ 
ਭਾਲ ਵਿਚ ਜਾਣਬੁੱਝ ਕੇ ਪ੍ਰਸੈਨਤਾ ਦੀਆਂ ਦੁਸ਼ਮਣ ਗਮੀਆਂ ਤੇ ਉਦਾਸੀਆਂ ਦੀਆਂ 
ਸੰਨੀਆਂ ਖੱਡਾਂ ਵਿਚ ਹੱਥ ਦਿੰਦਾ ਫਿਰਦਾ ਹੈ। ਬਸ ਬੈਦੇ ਨੂੰ ਪਤਾ ਹੀ ਨਹੀਂ ਲਗਦਾ ਕਿ 
ਉਹ ਆਪਣੇ ਸੁਆਰਥ ਦੀ ਖਾਤਿਰ ਕਿੰਨੇ ਹੀ ਹਸਦੇ-ਵਸਦੇ ਲੋਕਾਂ ਦੀਆਂ ਖੁਸ਼ੀਆਂ ਨੂੰ 
ਲਤਾੜ ਧਰਦਾ ਹੈ। ਇਉਂ ਫਿਰ ਮਨੁੱਖ ਆਪਣੇ ਲੋਭ-ਲਾਲਚ ਦੇ ਵਸ ਕਿੰਨੀਆਂ ਹੀ 
ਖੁਸ਼ਨੁਮਾਂ ਘੜੀਆਂ ਤੇ ਮੰਕਿਆਂ ਨੂੰ ਜ਼ਿਬਾਹ ਭਾਵ ਕਤਲ ਕਰ ਦਿੰਦਾ ਹੈ। 

ਇਉਂ ਹੀ ਜਿਵੇਂ ਕਿ ਐਗਰੇਜ਼ੀ ਦੀ ਇਕ ਕਹਾਵਤ ਹੈ ਕਿ ਹਰੀ ਐਂਡ ਵਰੀ ਕਿਲਜ਼ 'ਦ” 
ਕੈਟ ਅਰਥਾਤ ਜ਼ਿੰਦਗੀ ਵਿਚ ਕਾਹਲੀ ਤੇ ਚਿੰਤਾ ਬੰਦੇ ਨੂੰ ਮਾਰ ਮੁਕਾਉਂਦੀਆਂ ਹਨ। ਇਸ 
ਵਾਸਤੇ ਸਾਡੀ ਸਿਰੇ ਦੀ ਇਕ ਲੌਕ ਸਿਆਣਪ ਹੈ ਕਿ ਬਿਨਾਂ ਪਾਣੀਉਂ ਮੰਜੇ ਨਹੀਂ ਲਾਹੁਣ 
ਚਾਹੀਦੇ। ਪਰ ਅਜ ਦਾ ਮਨੁੱਖ ਵੇਖੋਂ ਕਿ ਉਸ ਦੇ ਹਰ ਕਰਮ ਤੇ ਹਰ ਕਾਰਵਾਈ 'ਤੇ ਮਹਾਨ 
ਸ਼ਾਇਰ ਗਾਲਿਬ ਦਾ ਸ਼ਿਅਰ 'ਸਮਾਨ ਸੰ ਬਰਸ ਕਾ ਅੰਰ ਕਲ ਕੀ ਖਬਰ ਨਹੀਂ” ਪੁਰਨ ਤੰਰ 
`ਤੇ ਢੁਕਦਾ ਹੈ। 

ਜ਼ਾਹਿਰ ਹੈ ਕਿ ਅੱਜ ਅਸੀਂ ਸਾਵੀਂ-ਪੱਧਰੀ ਸੋਚ ਤੇ ਜੀਵਨਸ਼ੈਲੀ ਤੋਂ ਥਿੜਕ ਕੇ ਬੱਸ 
ਉਲਾਰ ਜਿਹੀ ਮਾਨਸਿਕਤਾ ਵਿਚ ਹੀ ਜਿਉਂਦੇ ਹਾਂ। ਕਦੇ ਅਸੀਂ ਲੋੜੋਂ ਵੱਧ ਕਮਲ ਮਾਰ ਕੇ 
ਆਪਣੇ ਆਪ ਨੂੰ ਹੱਸਮੱਖ ਸਾਬਿਤ ਕਰਨਾ ਚਾਹੁੰਦੇ ਹਾਂ ਅਤੇ ਕਦੇ ਬੇਮਤਲਬ ਹੀ ਵਾਧੂ 
ਜਿਹੇ ਮਾਨਸਿਕ ਤਣਾਵਾਂ ਦੇ ਤਹਿਤ ਰੇਂਦੂ-ਭੋਂਦੂ ਬਣੇ ਹੁੰਦੇ ਹਾਂ। ਇਉਂ ਨਤੀਜੇ ਵਜੋਂ ਅਜੋਕਾ 
ਮਨੁੱਖ ਮਾਨਸਿਕ ਤੇ ਸਰੀਰਿਕ ਤੰਰ 'ਤੇ ਜੀਵਨ ਦੇ ਗਾਡੀਰਾਹ 'ਤੇ ਕਦੇ ਘੱਟ-ਵੱਧ ਹੀ 
ਸਾਵੀਂ-ਸਖਾਵੀਂ ਤੋਰ ਤੁਰਦਾ ਹੋਇਆ 'ਆਪੇ” ਵਿਚ ਹੁੰਦਾ ਹੈ। ਸਗੇਂ ਇਸ ਦੇ ਉਲਟ ਅਜ 
ਦਾ ਸਮਾਜ ਆਪਣੀ ਜ਼ਿਦਗੀ ਵਿਚ ਸਿੱਧੀ-ਪੱਧਰੀ ਚਾਲ ਘੱਟ ਤੇ ਜਿਆਦਾਤਰ ਪੁੱਠੀਆਂ 
ਜਿਹੀਆਂ ਚਾਲਾਂ ਚਲਦਾ ਰਹਿੰਦਾ ਹੈ। 

ਫਿਰ ਗੱਰਤਲਬ ਹੈ ਕਿ ਮਨੁੱਖ ਚੰਗੇ ਪਾਸੇ ਨੂੰ ਘੱਟ ਤੇ ਮਾੜੇ ਪਾਸੇ ਨੂੰ ਜ਼ਿਆਦਾ 
ਉਲਾਰ ਹੁੰਦਾ ਹੈ ਕਿਉਂਕਿ ਇਨਸਾਨੀ ਫਿਤਰਤ ਹੈ ਕਿ ਬੰਦੇ ਨੂੰ ਨਿਜ-ਸੁਆਰਥ ਤੇ ਮਾੜੇ- 


243/ ਹਸਦਿਆਂ ਦੇ ਘਰ ਵਸਦੇ 


ਅਵਰੇ ਸੁਆਦਾਂ ਵਿਚ ਬੜਾ ਮਜ਼ਾ ਆਉਂਦਾ ਹੈ। ਫਿਰ ਇਸ ਦੇ ਉਲਟ ਆਦਮੀ ਨੂੰ 
ਸਾਧਨਾ, ਤਪ-ਤਿਆਗ ਤੇ ਪਰਸਆਰਥ ਦਾ ਰਾਹ ਤਾਂ ਹੋਰ ਵੀ ਕਿਤੇ ਅੱਖਾ ਲਗਦਾ ਹੈ। 
ਬਸ ਰੱਬ ਹੀ ਜਾਣਦਾ ਹੈ ਕਿ ਆਖਿਰ ਨੂੰ ਸਾਡੀਆਂ ਮਾੜੀਆਂ ਪ੍ਰਵਿਰਤੀਆਂ, ਕੋਝੀਆਂ 
ਬਿਰਤੀਆਂ, ਭੈੜੀਆਂ ਵਾਦੀਆਂ ਤੇ ਗਲਤ ਆਦਤਾਂ ਸਾਡੇ ਅਦਰ ਈਰਖਾ, ਹਸਦ, ਕਾਮ- 
ਕ੍ਰੋਧ ਤੇ ਲੜਾਈ-ਝਗੜਿਆਂ ਜਿਹੀ ਅੰਗ ਨੂੰ ਹਵਾ ਦਿੰਦੀਆਂ ਹਨ। ਫਿਰ ਸਾਡੀਆਂ ਇਹ 
ਇਨਸਾਨੀ ਕਮਜ਼ੋਰੀਆਂ ਅੱਗੇ ਜਾ ਕੇ ਸਾਡੀਆਂ ਚਿੰਤਾਵਾਂ, ਪ੍ਰੇਸ਼ਾਨੀਆਂ ਤੇ ਬੇਚੈਨੀਆਂ ਦਾ 
ਕਾਰਨ ਬਣ ਕੇ ਸਾਡੇ ਲਈ ਦੀਰਘ ਰੋਗ ਬਣ ਜਾਂਦੀਆਂ ਹਨ। 

ਜ਼ਿਕਰਯੋਗ ਹੈ ਕਿ ਇਸ ਪ੍ਰਥਾਇ ਸਾਡੇ ਗੁਰੁ ਸਾਹਿਬਾਨ, ਸੰਤਾਂ, ਮਹਾਤਮਾਂ ਤੇ 
ਪੀਰਾਂ-ਫਕੀਰਾਂ ਨੇ ਸਾਨੂੰ ਸਮਝਾਇਆ ਹੈ ਕਿ ਪੈਜ ਭੂਤਕ ਸਰੀਰ ਦੇ ਕਾਮ, ਕ੍ਰੋਧ, ਲੌਭ, ਮੋਹ 
ਤੇ ਹੌਕਾਰ ਦੇ ਪੈਜ ਵੱਡੇ ਭੂਤਾਂ ਨੇ ਬੰਦੇ ਨੂੰ ਜਿਉਂਦੇ ਜੀਅ ਚਿਤਾ 'ਤੇ ਚਾੜ੍ਹ ਰੱਖਿਆ ਹੈ। 
ਕਿਉਂਕਿ ਇਨ੍ਹਾਂ ਸਭ ਭੂਤਾਂ ਦੀ ਬੇਟੀ 'ਭੂਤਨੀ ਚਿੰਤਾ” ਤਾਂ ਚਿਖਾ ਸਮਾਨ ਹੁੰਦੀ ਹੈ। ਫਿਰ 
ਸੈਸਾਰ ਦੇ ਮਹਾਨਭਾਵਾਂ ਅਨੁਸਾਰ ਤਾਂ ਚਿੰਤਾ ਸਿਰਫ਼ 'ਅਣਹੋਣੀ” ਵਾਪਰਨ 'ਤੇ ਹੀ ਕਰਨੀ 
ਚਾਹੀਦੀ ਹੈ, ਪਰ ਅਸੀਂ ਤਾਂ ਹਰ ਛੋਟੀ-ਮੋਟੀ ਗੱਲ, ਨਿੱਕੇ-ਸੁੱਕੇ ਨੁਕਸਾਨ ਜਾਂ ਨਿੱਕੀ 
ਜਿਹੀ ਦੁਰਘਟਨਾ ਨੂੰ ਹੀ “ਹੋਣੀ ਦੀ ਅਣਹੋਣੀ' ਬਣਾ ਕੇ ਆਪਣੇ ਲਈ ਲੋੜੋਂ ਵੱਧ ਚਿੰਤਾ 
ਤੇ ਕਲੇਸ਼ ਸਹੇੜ ਲੈਂਦੇ ਹਾਂ। ਇਉਂ ਅਸੀਂ ਅਕਸਰ ਹੀ ਆਪਣੇ ਪੈਰੀਂ ਆਪ ਕੁਹਾੜਾ ਮਾਰਨ 
ਦੀ ਮੁਰਖਤਾ ਕਰਦੇ ਰਹਿੰਦੇ ਹਾਂ। 

ਸਾਡੇ ਪੰਜਾਬੀ ਸਮਾਜ ਦੀ ਇਸ ਸਾਰੀ ਮੌਜੂਦਾ ਸਥਿਤੀ ਨੂੰ ਦੇਖ ਕੇ ਸੱਚ-ਮੁੱਚ ਹੀ 
ਦਿਲ ਦੁਖਦਾ ਹੈ ਕਿ ਉਹ ਦਿਨ ਤਾਂ ਹੁਣ ਦੂਰ ਦੇ ਢੋਲ ਹੀ ਹੋ ਗਏ ਹਨ ਕਿ “ਜਦੋਂ ਮੀਆਂ 
ਖ਼ਲੀਲ ਖ਼ਾਂ ਫ਼ਾਖਤਾ-ਘੁੱਗੀਆਂ ਉਡਾਉਂਦੇ ਹੁੰਦੇ ਸਨ”। ਇਸ ਦਾ ਭਾਵ ਇਹ ਹੈ ਕਿ ਹਾਲੇ 
ਕੌਈ ਬਹੁਤਾ ਸਮਾਂ ਨਹੀਂ ਹੋਇਆ ਕਿ ਅਮੁਮਨ ਹੀ ਪੇਜਾਬੀ ਲੋਕ ਜੀਅ-ਜਾਨ ਤੋਂ ਹੱਸਦੇ- 
ਖੇਡਦੇ, ਆਪਸ ਵਿਚ ਮਸ਼ਕਰੀਆਂ-ਕਲੋਲਾਂ ਕਰਦੇ ਹੋਏ ਬੱਸ ਤਾੜੀ ਮਾਰ ਕੇ ਜਿਉਂਦੇ ਸਨ। 
ਪਰ ਹੁਣ ਤਾਂ ਸਾਡੀ ਅਤਰੀਵ ਖ਼ੁਸ਼ੀ ਤੇ ਅਨੰਦ ਦੀ ਥਾਂ ਹੁਣ ਬਨਾਵਟੀ ਤੇ ਓਪਰੀ ਜਿਹੀ 
ਹਾ-ਹੁ ਨੇ ਲੈ ਲਈ ਹੈ। ਅਸੀਂ ਅੱਜ ਅਦਰੁਨੀ ਮੌਜ ਦੀ ਅਹਿਮੀਅਤ ਨੂੰ ਭੁਲਾ ਕੇ ਬਾਹਰੀ 
ਮੰਜ-ਮੇਲਿਆਂ ਦੇ ਲੜ ਲੱਗ ਗਏ ਹਾਂ। 

ਖੇਰ! ਸ਼ਕਰ ਹੈ ਕਿ ਹਾਲੇ ਵੀ ਕੁਲ ਮਿਲਾ ਕੇ ਪੈਜਾਬੀ ਲੋਕ ਬੁਨਿਆਦੀ ਤੌਰ `ਤੇ 
ਮਨਮੱਜੀ ਜਿਹੇ ਹਨ ਅਤੇ ਫ਼ਿਤਰਤਨ ਹੀ ਅਸੀਂ ਮੰਜਵਾਦੀ ਹਾਂ। ਸਾਡੀ ਇਸ ਮਨਮੰਜੀ ਤੇ 
ਮੰਜਵਾਦੀ ਮਾਨਸਿਕਤਾ ਤੇ ਅਜੋਕੀ ਸਮਾਜਿਕ ਸਥਿਤੀ ਨੂੰ ਸਮਝਣ ਦੇ ਪ੍ਰਸੈਗ ਵਿਚ ਮੈਨੂੰ 
ਇਕ ਘਟਨਾ ਦੀ ਯਾਦ ਆਈ ਹੈ ਕਿ ਕੋਈ ਪੰਜਾਬੀ ਬੋਦਾ ਇਕ ਵਾਰ ਕਲਕੱਤੇ ਗਿਆ 
ਸੀ। ਉਥੇ ਰਹਿੰਦੇ ਉਸ ਦੇ ਰਿਸ਼ਤੇਦਾਰ ਉਸ ਨੂੰ ਪੰਜਾਬ ਦੇ ਸਾਡੇ ਬੇਮਿਸਾਲ ਫੁੱਟਬਾਲਰ ਏ 
ਸ਼ੀਅਨ ਸਟਾਰ ਜਰਨੈਲ ਸਿੰਘ ਪਨਾਮੀਏ ਦਾ ਮੇਚ ਵੇਖਣ ਲਈ ਲੈ ਗਏ। ਉਥੇ ਉਦੋਂ ਮੇਚ 


244/ ਹਸਦਿਆਂ ਦੇ ਘਰ ਵਸਦੇ 


ਵਿਚ ਕਿਸੇ ਗੱਲ 'ਤੇ ਲੜਾਈ ਹੋ ਗਈ ਤੇ ਡਾਂਗ-ਸੋਟੀ ਖੜਕਣ ਲੱਗੀ ਅਤੇ ਉਹ ਬਟਾਊ 
ਭਾਵ ਮਹਿਮਾਨ ਵੀ ਕੁੱਟ-ਮਾਰ ਕਰਦਾ ਫੜਿਆ ਗਿਆ। 

ਜਦੋਂ ਪੁਲਿਸ ਬਿਆਨ ਕਲਮਬੰਦ ਕਰਨ ਲੱਗੀ ਤਾਂ ਸਾਡਾ ਇਹ ਬਾਈ ਕਹਿਣ 
ਲੱਗਾ ਕਿ ਪਹਿਲਾਂ ਤਾਂ ਖਿਡਾਰੀ ਫੁੱਟਬਾਲ ਨੂੰ ਇਧਰ-ਉੱਧਰ ਭਜਾਈ ਫਿਰਦੇ ਸੀ। ਫਿਰ 
ਮੈਨੂੰ ਨਹੀਂ ਪਤਾ ਲੱਗਾ ਕਿ ਕੀ ਹੋਇਆ, ਪਰ ਮੈਨੂੰ ਮੇਰੇ ਸਿਰ ਵਿਚ ਡਾਂਗ ਵੱਜਣ 'ਤੇ ਸਮਝ 
ਆਈ ਕਿ ਇਹ ਤਾਂ ਲੜਾਈ ਹੋ ਰਹੀ ਹੈ। ਇਸ ਉਪਰੈਤ ਮੈਂ ਵੀ ਇਕ ਬਾਂਸ ਕੱਢ ਲਿਆ; 
ਫਿਰ ਮੈਂ ਜੀਹਦੇ ਟੰਬਾਂ ਮਾਰਾਂ ਉਹ ਹੀ ਬੇਹੋਸ਼ ਹੋ ਜਾਵੇ। ਇਹ ਸਾਰੀ ਕਹਾਣੀ ਮੇਰੀ ਜਾਚੇ ਸਾਡੇ 
ਸਮਾਜ ਦੇ ਮਨਮੰਜੀ ਤੇ ਮੰਜਵਾਦੀ ਸੁਭਾਅ ਦੀ ਤਰਜਮਾਨੀ ਕਰਦੀ ਹੈ। 

ਅਸੀਂ ਆਪਣੀ ਸਭਿਆਚਾਰਕ ਬਦਰੈਗੀ ਤੇ ਬਦਹਾਲੀ ਦੇ ਪੱਖੋਂ ਬੇਖ਼ਬਰ ਜਿਹੇ ਹੋਏ 
ਬੇਠੇ ਹਾਂ ਤੇ ਜ਼ਾਹਿਰ ਹੈ ਕਿ ਉਪਰੋਕਤ ਪ੍ਰਸੈਗ ਅਨੁਸਾਰ ਸਾਨੂੰ ਜਿੰਨੀ ਦੇਰ ਕੋਈ “ਵਧਾਣੀ 
ਸੱਟ” ਨਹੀਂ ਵੱਜਦੀ; ਉਨੀ ਦੇਰ ਸਾਨੂੰ ਕੋਈ ਅਕਲ-ਸੁਰਤ ਵੀ ਨਹੀਂ ਆਉਣੀ। ਇਸ 
ਸਬੈਧ ਵਿਚ ਬਕੰਲ ਗਾਲਿਬ ਹੁਣ ਤਾਂ ਸਾਡਾ ਇਹ ਹਾਲ ਹੈ ਕਿ 

ਹਮ ਵਹਾਂ ਹੈਂ ਜਹਾਂ ਸੇ ਹਮ ਕੋ ਭੀ 
ਕੁਛ ਹਮਾਰੀ ਖ਼ਬਰ ਨਹੀਂ ਆਤੀ । 

ਸਗੋਂ ਹੁਣ ਪੰਜਾਬੀਆਂ ਬਾਰੇ ਤਾਂ ਮਸ਼ਹੂਰ ਹੈ ਕਿ ਜੇ ਕਿਤੇ ਇਨ੍ਹਾਂ ਦੀਆਂ ਸ਼ਰ੍ਹਾਂ ਚੜ੍ਹੀਆਂ 
ਹੋਣ ਤਾਂ ਭਾਵੇਂ' ਇਨ੍ਹਾਂ ਦੇ ਸਾਹਮਣੇ ਘਿਉ ਦੇ ਘੜੇ ਡੋਲ੍ਹ ਦਿਉ ਤੇ ਭਾਵੇਂ ਇਨ੍ਹਾਂ ਦੇ ਸਿਰ 
ਵਿਚ ਮੋਰੀ ਕਰ ਦਿਉ, ਇਹ ਟੱਸ ਤੋਂ ਮੱਸ ਨਹੀਂ ਹੋਣਗੇ। ਪਰ ਦੁਜੇ ਪਾਸੇ ਇਸ ਦੇ ਉਲਟ ਜੇ 
ਕਿਤੇ ਪੰਜਾਬੀਆਂ ਦਾ ਨਸ਼ਾ ਖਿੜਿਆ ਹੋਵੇ ਤਾਂ ਕੋਈ ਪਤਾ ਨਹੀਂ ਕਿ ਇਹ ਸ਼ਰਾਬ ਦੀ 
ਬੋਤਲ ਟੁੱਟਣ ਨੂੰ ਹੀ ਦੁਨੀਆਂ ਦੀ ਸਭ ਤੋਂ ਵੱਡੀ ਬਦਸ਼ਗਨੀ ਸਮਝ ਲੈਣ ਅਤੇ ਫਿਰ ਪਤਾ 
ਨਹੀਂ ਕਿਹੜੀ ਪਰਲੋਂ ਲਿਆ ਦੇਣ। ਫਿਰ ਜੇ ਕਿਤੇ ਇਹ ਆਪਣੀ ਦਰਿਆਦਿਲੀ 'ਤੇ ਉਤਰੇ 
ਹੋਣ ਤਾਂ ਭਾਵੇਂ ਇਨ੍ਹਾਂ ਦੇ ਕੱਪੜੇ ਹੀ ਲਾਹ ਲਉ; ਬਸ ਇਹ ਕਰਮ-ਕਾਂਡ ਦੇ ਨਾਮ ਆਪਣੇ 
ਆਪ ਨੂੰ ਲੁਟਾਉਣ ਤਕ ਵੀ ਤਤਪਰ ਰਹਿੰਦੇ ਹਨ। 

ਦਰਅਸਲ ਪੰਜਾਬੀਆਂ ਦੀ ਮੰਜਮਸਤੀ ਤੇ ਇਨ੍ਹਾਂ ਦੇ ਅਵੱਲੇ ਜਿਹੇ ਕਮਲਾਂ-ਰਮਲਾਂ ਦਾ 
ਕੋਈ ਮੇਚ-ਬੰਨ੍ਹਾ ਹੀ ਨਹੀਂ ਹੈ। ਇਸ ਪ੍ਰਥਾਇ ਇਨ੍ਹਾਂ ਵਾਸਤੇ ਇਹ ਕੋਈ ਬਹੁਤ ਵੱਡੀ ਗੱਲ 
ਨਹੀਂ ਹੈ ਕਿ ਜੇ ਇਕ ਬੈਨ੍ਹੇ ਸਾਡਾ ਕੰਮੀ ਤਰਾਨਾ ਜਨ-ਗਨ-ਮਨ? ਵੀ ਵੱਜ ਰਿਹਾ ਹੋਵੇ ਜਾਂ 
“ਹੁਕਮਨਾਮਾ” ਵੀ ਪੜ੍ਹਿਆ ਜਾ ਰਿਹਾ ਹੋਵੇ ਤਾਂ ਉਸ ਵਕਤ ਇਨ੍ਹਾਂ ਬੇਲੀਆਂ ਦਾ ਇਸ ਪਾਸੇ 
ਕੋਈ ਧਿਆਨ ਹੀ ਨਾ ਹੋਵੇ। ਫਿਰ ਦੂਜੇ ਬੈਨ੍ਹੇ ਇਹ ਵੀ ਹੋ ਸਕਦਾ ਹੈ ਕਿ ਜੇ ਕਿਤੇ ਪਜਾਬੀ ਬੰਦੇ 
ਆਪਣੀ ਮੱੰਜ ਵਿਚ ਆ ਜਾਣ ਤਾਂ ਰੇਡੀਉ ਤੋਂ ਖਬਰਾਂ ਸੁਣ ਕੇ ਹੀ ਭੋਗੜਾ ਪਾਉਣ ਲੱਗ 
ਪੈਣ। ਕੁਲ ਮਿਲਾ ਕੇ ਪੰਜਾਬੀਆਂ ਦੇ ਸੁਭਾਅ ਦਾ ਕੋਈ ਹੱਦ-ਬੈਨ੍ਹਾ ਹੀ ਨਹੀਂ ਹੈਦਾ। 

ਇਸ ਤੋਂ ਇਲਾਵਾ ਪੰਜਾਬੀ ਲੋਕ ਆਮ ਤੌਰ 'ਤੇ ਬੇਮੰਸਮੀ ਜਿਹੀ ਬਿਰਤੀ ਦੇ ਮਾਲਕ 


245/ ਹਸਦਿਆਂ ਦੇ ਘਰ ਵਸਦੇ 


ਹੁੰਦੇ ਹਨ। ਇਸ ਵਾਸਤੇ ਹੀ ਪੇਜਾਬੀ ਲੋਕ ਵਾਹ ਲੱਗਦੀ “ਆਹ ਤੇ ਵਾਹ” ਦੇ ਫ਼ਰਕ ਨੂੰ 
ਘੱਟ ਹੀ ਗੱਲਦੇ ਤੇ ਸਮਝਦੇ ਹਨ। ਅਕਸਰ ਹੀ ਵੇਖਿਆ ਗਿਆ ਹੈ ਕਿ ਇਹ ਠਾਹ-ਸੋਟਾ 
ਮਾਰਨ ਦੀ ਆਪਣੀ ਬੇਵਕਤੀ ਜਿਹੀ ਪ੍ਰਵਿਰਤੀ ਦੇ ਕਾਰਨ ਅਤਿਐਤ 'ਮੁਡੀ” ਤੇ ਭਾਵੁਕ 
ਮਨੋ ਜਾਂਦੇ ਹਨ। ਇਸ ਲਈ ਪਤਾ ਨਹੀਂ ਕਿ ਪੰਜਾਬੀ ਕਦੋਂ ਤੁਹਾਨੂੰ ਆਪਣੀ ਜ਼ੁਬਾਨ ਜਾਂ 
ਫਿਰ ਆਪਣੀ ਡਾਂਗ ਨਾਲ ਫਟ ਲਾ ਜਾਵੇ। ਪੰਜਾਬੀਆਂ ਨੂੰ ਇਹ ਤਾਂ ਕਦੇ ਸਮਝ ਹੀ ਨਹੀਂ 
ਆਇਆ ਕਿ ਆਦਮੀ ਤਲਵਾਰ ਦਾ ਫੱਟਿਆ ਤਾਂ ਠੀਕ ਹੋ ਜਾਂਦਾ ਹੈ, ਪਰ ਜ਼ਬਾਨ ਦਾ 
ਡੱਗਿਆ ਕਦੇ ਰਾਸ ਨਹੀਂ ਆਉਂਦਾ। 

ਖੋਰ! ਹਾਲੇ ਵੀ ਪੰਜਾਬੀ ਸੁਭਾਅ ਵਿਚ ਕੁਝ ਕੁ ਸਮਾਜਿਕ ਸਿਫ਼ਤਾਂ ਅਜਿਹੀਆਂ ਹਨ 
ਕਿ ਜਿਨ੍ਹਾਂ ਕਰਕੇ ਕੁਦਰਤ ਵਲੋਂ ਇਨ੍ਹਾਂ ਨੂੰ ਦੇਸ਼ ਦੇ ਅਨਦਾਤਾ ਤੇ ਬਲਭੁਜਾ ਹੋਣ ਦਾ ਮਾਣ 
ਮਿਲਿਆ ਹੈ। ਇਸ ਪ੍ਰਥਾਇ ਜਦੋਂ ਵੀ ਦੇਸ਼ ਤੇ ਸਮਾਜ 'ਤੇ ਕੋਈ ਭੀੜ ਬਣੀ ਹੈ ਤਾਂ ਇਹ 
ਸਮਾਜ ਦੇ ਰਖਵਾਲਿਆਂ ਦੇ ਰੋਲ ਵਿਚ ਮੋਹਰੀ ਰਹੇ ਹਨ। ਇਹ ਫਿਰ ਅਜ਼ਾਦੀ ਦੀ ਜੈਗ ਹੋਵੇ 
ਜਾਂ ਦੇਸ਼ ਦੀਆਂ ਸਰਹੱਦਾਂ 'ਤੇ ਲੜਾਈ ਹੋਵੇ, ਬਸ ਪੰਜਾਬੀ ਬੰਦੇ ਉਦੋਂ ਬੇਅਤ ਸੈਜੀਦਾ ਹੁੰਦੇ 
ਹਨ। ਉਦੋਂ ਫਿਰ ਇਹ ਲੋਕ ਆਪਣੇ ਧਨ-ਮਾਲ ਦੀ ਵੀ ਕੋਈ ਪ੍ਰਵਾਹ ਨਹੀਂ ਕਰਦੇ। ਸਗੋਂ 
ਪੰਜਾਬੀ ਲੋਕਾਂ ਦਾ ਇਹ ਵਿਸ਼ੇਸ਼ ਖਾਸਾ ਤੇ ਵਿਰਸਾ ਰਿਹਾ ਹੈ ਕਿ ਅੱਖੀ ਘੜੀ ਵਿਚ ਇਹ 
ਲੌਕ ਤਨੋਂ-ਮਨੋਂ-ਧਨੋਂ ਆਪਣੇ ਘਰ-ਬਾਰ ਤੋ ਲੈ ਕੇ ਆਪਣੀ ਜਿੰਦ-ਜਾਨ ਤਕ ਵੀ 
ਆਪਣੇ ਦੇਸ਼ ਤੇ ਕੰਮ ਤੋਂ ਨਿਛਾਵਰ ਕਰ ਦਿੰਦੇ ਹਨ। 

ਇਹ ਗੱਲ ਵਖਰੀ ਹੈ ਕਿ ਪੰਜਾਬੀ ਲੋਕਾਂ ਤੇ ਖਾਸ ਕਰਕੇ ਸਿੱਖਾਂ ਨੇ ਗੈਰ-ਮੁਲਕੀ 
ਮੁਗਲ ਹਾਕਮਾਂ ਦੇ ਜ਼ੁਲਮ-ਜਬਰ ਤੇ ਜਬਰ-ਜਿਨਾਹਾਂ ਜਿਹੀਆਂ ਸ਼ੈਤਾਨੀ ਕਾਰਸਤਾਨੀਆਂ 
ਦੇ ਵਿਰੱਧ ਤਲਵਾਰ ਉਠਾਈ ਅਤੇ ਜਾਬਰਾਂ ਤੋਂ ਅੱਧੀ ਰਾਤ ਨੂੰ ਜਾ ਕੇ ਰਾਤੋ-ਰਾਤ ਹੀ 
ਸਾਡੀਆਂ ਧੀਆਂ-ਭੈਣਾਂ ਦੇ ਡੋਲਿਆਂ ਨੂੰ ਛੁਡਾਇਆ। ਇਹ ਗੱਲ ਵਖਰੀ ਹੈ ਕਿ ਅਕਸਰ 
ਹੀ ਸਾਡੇ ਗੰ ਭੁਨਾਵੇ ਜੰ” ਦੀ ਪ੍ਰਵਿਰਤੀ ਰਖਣ ਵਾਲੇ ਅਹਿਸਾਨ ਫਰਾਮੇਸ਼ ਲੋਕਾਂ ਨੇ ਅੰਲੀ 
ਟਲਣ ਉਪਰੋਤ ਸਿੱਖਾਂ ਦੀਆਂ ਰਾਤ-ਬਰਾਤੇ ਦੀਆਂ ਜੈਗਜੁ ਕਾਰਵਾਈਆਂ ਨੂੰ “ਸਿੱਖਾਂ ਦੇ 
ਬਾਰਾਂ ਵਜੇ' ਜਿਹੀਆਂ ਮਾੜੀਆਂ ਤਸ਼ਬੀਹਾਂ ਦਿਤੀਆਂ ਹਨ। 

ਇਸ ਚੱਲ ਰਹੇ ਖ਼ੁਸ਼ੀ-ਖੇੜੇ ਤੇ ਹਾਸੇ-ਠੱਠੇ ਦੇ ਇਸ ਪ੍ਰਸੈਗ ਵਿਚ ਸਾਡੇ ਸਮਾਜ ਦੀ 
ਅਜੋਕੀ ਹਾਲਤ ਬਾਰੇ ਕਿਹਾ ਜਾ ਸਕਦਾ ਹੈ ਕਿ ਹੁਣ ਸਾਡੇ ਜੀਵਨ ਵਿਚੋਂ ਹਾਸੇ-ਖੇੜੇ, ਖੋ 
ਡਣ-ਮੱਲਣ ਦੇ ਚਾਅ ਤੇ ਆਪਾ ਵਾਰਕੇ ਸਮਾਜ-ਸੇਵਾ ਕਰਨ ਜਿਹੀਆਂ ਅਨੰਦਮਈ 
ਭਾਵਨਾਵਾਂ ਅਲੋਪ ਹੀ ਹੁੰਦੀਆਂ ਜਾ ਰਹੀਆਂ ਹਨ। ਹੁਣ ਸਾਨੂੰ ਹੱਸਣ ਦੀ ਆਦਤ ਹੀ 
ਨਹੀਂ ਰਹਿ ਗਈ, ਸਗੋਂ ਸਾਡੀ ਜੀਵਨ ਸ਼ੈਲੀ ਤੇ ਜੀਵਨ ਜਾਚ ਵਿਚ ਕੁਦਰਤੀ ਹਾਸੇ-ਖੇੜੇ 
ਤਾਂ ਖਤਮ ਹੀ ਹੋ ਗਏ ਹਨ। ਹੁਣ ਅਸੀਂ ਸਿਰਫ਼ ਅਖਬਾਰੀ ਤੇ ਕਿਤਾਬੀ ਚੁਟਕਲਿਆਂ ਤੇ 
ਟੈਲੀਵਿਜ਼ਨ ਉਤੇ ਦਿਖਾਏ ਜਾ ਰਹੇ ਟੋਟਕਿਆਂ 'ਤੇ ਹੀ ਪਲ ਦੋ ਪਲ ਲਈ ਮਸਨੂਈ ਜਿਹਾ 


246/ ਹਸਦਿਆਂ ਦੇ ਘਰ ਵਸਦੇ 


ਹਾਸਾ ਹਸਦੇ ਹਾਂ। ਇਸ ਸੈਦਰਭ ਵਿਚ ਕੁਲ ਮਿਲ-ਮਿਲਾ ਕੇ ਗੱਲ ਇਉ' ਬਣਦੀ ਹੈ ਕਿ 
ਸਾਡੇ ਜੀਵਨ ਵਿਚੋਂ ਕੁਦਰਤੀ ਖੁਸ਼ੀਆਂ ਤੇ ਹਾਸੇ-ਖੋੜੇ ਅਲੋਪ ਹੀ ਹੋ ਗਏ ਹਨ ਤੇ ਸਾਨੂੰ 
ਕੁਦਰਤੀ ਤੌਰ `ਤੇ ਹਸਣਾ ਵੀ ਭੁਲ ਗਿਆ ਹੈ। 

ਬਹਿਰਹਾਲ, ਇਸ “ਹਸਦਿਆਂ ਦੇ ਘਰ ਵਸਦੇ” ਦੇ ਚਲ ਰਹੇ ਸਾਰ-ਵਿਸਥਾਰ ਨੂੰ ਇਕ 
ਖੁਬਸੁਰਤ ਮੋੜ ਦੇਣ ਵਜੋਂ ਕਿਹਾ ਜਾ ਸਕਦਾ ਹੈ ਕਿ ਸਾਡੇ ਸਮਾਜ ਤੇ ਸਭਿਆਚਾਰ ਵਿਚ 
ਕੋਈ ਸੱਠ ਕੁ ਸਾਲ ਪਹਿਲਾਂ ਦੇ ਸਾਡੇ ਸਮਾਜ ਵਿਚ ਖੁਸ਼ੀ-ਖੇੜਿਆਂ, ਚਾਵਾਂ-ਮਲਾਰ੍ਹਾਂ ਤੇ 
ਉਮੰਗਾਂ ਦੀ ਜੋ ਅਹਿਮੀਅਤ ਸੀ; ਅਜ ਉਸ ਦੇ ਮੁਕਾਬਲੇ ਵਿਚ ਸਾਡੇ ਹਾਸਿਆਂ-ਖੇੜਿਆਂ 
ਦੇ ਵਿਹੜੇ ਬਸ ਹੁਣ ਬੇਚਿਰਾਗ ਤੇ ਬੇਨੂਰ ਜਿਹੇ ਹੀ ਹੋ ਗਏ ਹਨ। ਸਾਡੇ ਸਭਿਆਚਾਰ ਵਿਚ 
ਕਦੇ ਬੜੇ ਹੀ ਭਾਵਪੂਰਨ ਹਾਸੇ-ਠਠੇ ਤੇ ਰੋਗ ਤਮਾਸ਼ੇ ਆਮ ਹੀ ਪ੍ਰਚਲਿਤ ਸਨ। ਸਾਡੇ 
ਜੀਵਨ ਵਿਚ ਕਦੇ ਖੇਡਣ-ਮੱਲਣ ਦੇ ਚਾਅ ਤੇ ਹਾਸੇ-ਖੇੜੇ ਸਾਡੀ ਰੁਹ ਦੀ ਖੁਰਾਕ ਹੁੰਦੇ 
ਸਨ। ਇਉਂ ਪੈਜਾਬੀਆਂ ਦੀ ਰਹ ਇਕ ਅਵੱਲੀ ਜਿਹੀ ਖੁਮਾਰੀ ਵਿਚ ਮਖ਼ਮੁਰ ਹੌਦੀ ਸੀ। 

ਇਤਿਹਾਸ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਸਾਡੇ ਕੰਮੀ ਸੈਘਰਸ਼ਾਂ ਤੇ ਦੁਸ਼ਵਾਰੀਆਂ 
ਦੇ ਦੌਰਾਨ ਬੇ-ਬਹਾਅ ਕਸ਼ਟਾਂ ਤੇ ਤਸੀਹਿਆਂ ਦੇ ਬਾਵਜੂਦ ਵੀ ਸਮੁੱਚੇ ਪਜਾਬ ਦੀ ਰੂਹ ਵਿਚ 
ਤਸਕੀਨ ਤੇ ਮਨ ਵਿਚ ਸਕੂਨ ਰਿਹਾ ਹੈ। ਜ਼ਿਕਰਯੋਗ ਹੈ ਕਿ ਇਉਂ ਸਾਡਾ ਸਮੁੱਚਾ ਪੰਜਾਬੀ 
ਜੀਵਨ ਸਾਡੀ ਸੱਭਿਆਚਾਰਕ ਖ਼ੁਸ਼ਹਾਲੀ ਨਾਲ ਸਰਸ਼ਾਰ ਰਿਹਾ ਹੈ, ਜਿਸ ਕਰਕੇ “ਭਿੱਜ 
ਗਈ ਰੂਹ ਮਿੱਤਰਾ ਕਾਲੀਆਂ ਘਟਾਂ ਚੜ੍ਹ ਆਈਆਂ” ਜਿਹੀਆਂ ਲੋਕ ਬੋਲੀਆਂ ਬੜੀਆਂ 
ਮਕਬੂਲ ਹੋਈਆਂ ਸਨ। ਮੋਰ ਜਿਵੇਂ ਕਾਲੀਆਂ ਘਟਾਵਾਂ ਵੇਖ ਕੇ ਆਨੰਦ ਵਿਭੋਰ ਹੋ ਉਠਦਾ 
ਹੈ ਅਤੇ ਪੇਲ ਪਾਉਣ ਲਗਦਾ ਹੈ, ਉਵੇਂ ਹੀ ਪੰਜਾਬ ਦੀਆਂ ਕੁੜੀਆਂ-ਚਿੜੀਆਂ ਤੇ ਬੁੱਢੇ- 
ਨੱਢੇ ਜੀਵਨ ਦੇ ਘੋਰ ਸੈਕਟਾਂ ਦੇ ਬਾਵਜੂਦ ਵੀ ਇਕ ਸਵੈਮਾਣੀ ਜਿਹੀ ਖੁਮਾਰੀ ਵਿਚ ਖੀਵੇ 
ਹੋਏ ਰਹਿੰਦੇ ਸਨ। ਪੇਜਾਬੀ ਜਨ-ਜੀਵਨ ਵਿਚ ਚੜ੍ਹਦੀ ਕਲਾ ਦੀਆਂ ਪ੍ਰਤੀਕ “ਕਾਬਲ 
ਜੈਮਿਆ ਨਿਤ ਮਹਿੰਮਾਂ` ਤੇ 'ਖਾਧਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹੇ ਦਾ” 
ਜਿਹੀਆਂ ਲੋਕ ਸਿਆਣਪਾਂ ਘਰ-ਘਰ ਵਿਚ ਪ੍ਰਚੱਲਿਤ ਸਨ। 

ਇਸ ਸੈਦਰਭ ਵਿਚ ਹਾਲੇ ਕਾੱਲ੍ਹ ਹੀ ਬੀਤੀਆਂ ਪੀੜ੍ਹੀਆਂ ਦੇ ਜੀਵਨ ਤੇ ਜੀਵਨਸ਼ੈਲੀ 
ਉਤੇ ਪੰਛੀ ਝਾਤ ਪਾਉਣ ਨਾਲ ਹੀ ਸਾਰੀ ਬਾਤ ਸਮਝ ਆ ਜਾਂਦੀ ਹੈ ਕਿ ਸਾਡੇ ਹੁਣ 
ਬਦਰੋਗ ਹੋ ਰਹੇ ਸਭਿਆਚਾਰ ਦੇ ਕਾਰਨ ਪੰਜਾਬੀਆਂ ਦੀ ਰਹਿਣੀ-ਬਹਿਣੀ ਅਤੇ ਸਾਡੇ 
ਜੀਵਨ ਵਿਚ ਬੜੀ ਵੱਡੀ ਪਰ ਕੌਝੀ ਜਿਹੀ ਤਬਦੀਲੀ ਆ ਗਈ ਹੈ। ਇਸ ਪ੍ਰਥਾਇ ਮੈਂ 
ਬਚਪਨ ਵਿਚ ਕਿਸੇ ਅੰਰਤ ਵੱਲੋਂ ਆਪਣੇ ਦਿਲ ਦੇ ਚੋਰ-ਜਾਨੀ ਪ੍ਰਤੀ ਤਾਹਨੇ-ਮਿਹਣੇ ਤੇ 
ਨਿਹੋਰੇ ਦੇ ਰੂਪ ਵਿਚ ਇਕ ਗੱਲ ਸੁਣੀ ਸੀ ਕਿ “ਭੌਰ ਬਣ ਕੇ ਰਸ ਪੀ ਲਿਆ ਜਵਾਨੀ 
ਵਾਲਾ ਸਾਰਾ ਤੇ ਹੁਣ ਫੋਗ ਦੀ ਕਾਹਨੂੰ ਬਾਤ ਪੁਛਦਾ”। ਇਸ ਸਬੰਧ ਵਿਚ ਮੈਨੂੰ ਲਗਦਾ ਹੈ 
ਕਿ ਹੁਣ ਸਾਨੂੰ ਵੀ ਸਾਡੇ ਅਤੀਤ ਦਾ ਸਭਿਆਚਾਰ ਕੁਝ ਇਉਂ ਹੀ ਕਹਿੰਦਾ ਜਾਪਦਾ ਹੈ ਕਿ 


247/ ਹਸਦਿਆਂ ਦੇ ਘਰ ਵਸਦੇ 


ਅਸੀਂ ਵੀ ਹੁਣ ਪਹਿਲਾਂ ਵਾਂਰੂੀ ਆਪਣੀਆਂ ਪੁਰਾਣੀਆਂ ਸਦਾਚਾਰਿਕ ਕਦਰਾਂ-ਕੀਮਤਾਂ ਤੇ 
ਸਭਿਆਚਾਰਿਕ ਰਸਮਾਂ-ਰਿਵਾਜਾਂ ਦੀ ਪ੍ਰਵਾਹ ਨਹੀਂ ਕਰ ਰਹੇ। 

ਸਾਡੇ ਸੱਭਿਆਚਾਰ ਵਿਚ ਇਸ ਵੱਡੀ ਤਬਦੀਲੀ ਦੇ ਸਬੈਧ ਵਿਚ ਮੈਂ ਤਾਂ ਇਹ ਹੀ 
ਕਹਾਂਗਾ ਕਿ ਪੰਜਾਬੀਅਤ ਦੀ ਰੁਹ ਵਿਚ ਹੁਣ ਪਹਿਲਾਂ ਵਾਲਾ ਸਰੂਰ ਤੇ ਸਵੈਮਾਣ ਨਹੀਂ 
ਰਿਹਾ। ਮੇਰੀ ਜਾਚੇ ਇਸ ਦਾ ਮੱਖ ਕਾਰਨ ਇਹ ਹੈ ਕਿ ਅਸੀਂ ਆਪਣੇ ਜੀਵਨ ਵਿਚ ਕੁਦਰਤ 
ਦੀ ਨਿੱਘੀ ਗੋਦ ਤੋਂ ਬਹੁਤ ਦੂਰ ਆ ਗਏ ਹਾਂ। ਫਿਰ ਇਸ ਦੇ ਉਲਟ ਅਸੀਂ ਨਵੇਂ ਜ਼ਮਾਨੇ 
ਦੀਆਂ ਨਵੀਆਂ ਜਿਹੀਆਂ ਮਾਇਆਵਾਦੀ ਤੇ ਪਦਾਰਥਵਾਦੀ ਗਰਮ ਹਵਾਵਾਂ ਦੀ ਜ਼ਦ 
ਵਿਚ ਆ ਗਏ ਹਾਂ। ਆਧੁਨਿਕਤਾ ਤੇ ਤਰੱਕੀ ਦੇ ਨਾਮ 'ਤੇ ਅਸੀਂ ਸੁਆਰਥੀ ਤੇ ਲਾਲਚੀ 
ਪ੍ਰਭਾਵਾਂ ਦਾ ਦਾਇਰਾ ਇੰਨਾ ਵਧਾ ਲਿਆ ਹੈ ਕਿ ਆਪਣੀ ਧਰਤੀ ਤੇ ਆਪਣੇ ਲੋਕਾਂ 
ਨਾਲੋਂ ਹੀ ਟੁੱਟ ਕੇ ਬਹਿ ਗਏ ਹਾਂ। 

ਇਉ ਅਸੀਂ ਪੈਸੇ ਦੇ ਜ਼ੋਰ ਨਾਲ ਦੁਨਿਆਵੀ ਸਹੂਲਤਾਂ ਤਾਂ ਮੁੱਲ ਲੈ ਲਈਆਂ ਹਨ, 
ਪਰ “ਅਣਮੁੱਲਾ ਸੱਖ” ਤੇ ਪਿਆਰ ਸਾਡੇ ਪੱਲੇ ਨਹੀਂ ਪਿਆ। ਜ਼ਾਹਿਰ ਹੈ ਕਿ ਸਿਹਤ, ਸੁੱਖ ਤੇ 
ਖੁਸ਼ੀ ਕਿਸੇ ਵੀ ਕੀਮਤ 'ਤੇ ਦੁਨੀਆਂ ਦੇ ਕਿਸੇ ਵੀ ਬਜ਼ਾਰ ਵਿਚੋਂ ਖਰੀਦੀ ਨਹੀਂ ਜਾ ਸਕਦੀ। 
ਅਸੀਂ ਜ਼ਿਆਦਾਤਰ ਇਉ ਆਪਣੀਆਂ ਹੀ ਸਹੇੜੀਆਂ ਪ੍ਰੇਸ਼ਾਨੀਆਂ ਤੇ ਬੇਚੈਨੀਆਂ ਦੀ 
ਗਿ੍‌ਫਤ ਵਿਚ ਆ ਗਏ ਹਾਂ। 

ਮੁੱਕਦੀ ਗੱਲ ! ਸਾਡੇ ਇਸ ਅਜੋਕੇ ਸੱਭਿਆਚਾਰ ਵਿਚ ਸਾਡੇ ਜੀਵਨ ਵਿਚ ਪਿਆਰ 
ਦੀ ਥਾਂ ਵਪਾਰ ਨੇ ਲੈ ਲਈ ਹੈ ਅਤੇ ਖੁਸ਼ੀ ਦੀ ਥਾਂ ਖੁਸ਼ਕੀ ਵਧ ਗਈ ਹੈ; ਜਿਸ ਕਰਕੇ ਸਾਂਝਾਂ 
ਟੁੱਟ ਰਹੀਆਂ ਹਨ ਅਤੇ ਆਪਸੀ ਝਗੜੇ ਵਧ ਰਹੇ ਹਨ। ਹੁਣ ਸਾਡਾ ਹਾਲ “ਉੱਡ ਗਈ ਰੂਹ 
ਮਿੱਤਰਾ ਤੇ ਦਿਲ ਲੈ ਗਏ ਦਿਲਾਂ ਦੇ ਜਾਨੀ” ਜਿਹੇ ਟੁੱਟੇ-ਭੱਜੇ ਜਿਹੇ ਆਸ਼ਕਾਂ ਵਾਲਾ ਹੀ 
ਬਣਿਆ ਹੋਇਆ ਹੈ। ਸਾਡੇ ਸ਼ਾਨਦਾਰ ਪੰਜਾਬੀ ਸੱਭਿਆਚਾਰ ਤੇ ਸਾਡੀਆਂ ਨੋਕ ਕਦਰਾਂ- 
ਕੀਮਤਾਂ ਵਿਚ ਹੋਈ ਇਸ ਵੱਡੀ ਉੱਥਲ-ਪੁੱਥਲ ਦੀ ਤਰਜਮਾਨੀ ਵਜੋਂ ਕਿਹਾ ਜਾ ਸਕਦਾ 
ਹੈ ਕਿ ਇਸ ਸਬੋਧ ਵਿਚ ਸ਼ਿਵ ਕੁਮਾਰ ਦੇ ਸ਼ਬਦਾਂ ਵਿਚ 'ਕੀ ਪੁਛਦੇ ਹੋ ਹਾਲ ਫ਼ਕੀਰਾਂ ਦਾ” 
ਅਨੁਸਾਰ ਹੁਣ ਸਾਡੇ ਜੀਵਨ ਵਿਚੋਂ ਰੁਹ ਤੇ ਰੁਹਾਨੀਅਤ ਤਾਂ ਉੱਡ ਗਈ ਹੈ; ਬਸ ਬਾਕੀ 
ਕਲਬੂਤ ਫ਼ਾਨੀ ਹੀ ਰਹਿ ਗਏ ਹਨ। 

ਇਸ ਸੈਦਰਭ ਵਿਚ ਮੈਂ ਸਮਝਦਾ ਹਾਂ ਕਿ ਜੇ ਸਾਥੋਂ ਪਹਿਲਾਂ ਬੀਤ ਚੁੱਕੀਆਂ ਸਾਡੇ ਵਡੇ 
ਰਿਆਂ ਦੀਆਂ ਇਕ-ਦੋ ਪੀੜ੍ਹੀਆਂ ਦੇ ਸਭਿਆਚਾਰ ਅਤੇ ਸਾਡੇ ਅਜੋਕੇ ਸਭਿਆਚਾਰ ਦੇ 
ਘਾਟਿਆਂ-ਵਾਧਿਆਂ ਦਾ ਕਿਤੇ ਲੇਖਾ-ਜੋਖਾ ਕਰਨਾ ਹੋਵੇ ਤਾਂ ਗੱਲ 'ਹੀਰ ਨੂੰ ਲੈ ਗਏ ਖੇੜੇ, 
ਰਾਂਝੇ ਰਹਿ ਗਏ ਮੱਝਾਂ ਚਾਰਦੇ”' 'ਤੇ ਆ ਕੇ ਮੁੱਕਦੀ ਹੈ। 

ਖੇਰ! ਹਾਲੇ ਵੀ ਸਾਡੇ ਕਿੱਸਾ-ਕਾਵਿ, ਕਿੱਸਾਕਾਰਾਂ, ਢਾਡੀਆਂ ਤੇ ਗੈਵਤਰੀਆਂ ਦਾ 

248/ ਹਸਦਿਆਂ ਦੇ ਘਰ ਵਸਦੇ 


ਭਲਾ ਹੋਵੇ ਕਿ ਉਨ੍ਹਾਂ ਨੇ ਸਾਡੇ ਪੁਰਖਿਆਂ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਨੂੰ 
ਸਾਡੇ ਸਦੀਆਂ ਪੁਰਾਣੇ ਲੱਕਿਕ ਸਾਹਿਤ ਦੇ ਨੀਤੀ ਸੂਤਰਾਂ ਤੇ ਲੋਕ-ਸਿਆਣਪਾਂ ਨੂੰ 
ਲੱਗਦੀ ਵਾਹ ਲੋਕਯਾਨ ਦੁਆਰਾ ਖਾਸੀ ਦੇਰ ਤਕ ਸਾਂਭੀ ਰੱਖਿਆ। ਪਰ ਅਫ਼ਸੋਸ ਕਿ 
ਪਿਛਲੀ ਸਦੀ ਦੇ ਪਹਿਲੇ ਅੱਧ ਤੋਂ ਬਾਅਦ ਸਾਡੇ ਸਭਿਆਚਾਰ ਵਿਚੋਂ ਕਿੱਸਾ-ਸਾਹਿਤ ਤੇ 
ਕਵੀਸ਼ਰੀ ਦੀ ਅਣਮੋਲ ਵਿਰਾਸਤ ਅਲੋਪ ਹੋਣੀ ਸ਼ੁਰੂ ਹੋ ਗਈ। ਨਿਰਸੈਦੇਹ ਇਸ ਦੇ ਨਾਲ 
ਹੀ ਸਾਡੇ ਪੁਰਾਣੇ ਤਿਉਹਾਰਾਂ ਤੇ ਮੇਲੇ-ਮਸਾਹਥਿਆਂ ਦੀ ਪੁਰਾਣੀ ਮਾਣਤਾ ਵੀ ਘਟਦੀ- 
ਘਟਦੀ ਘਟ ਗਈ। ਨਤੀਜੇ ਵਜੋਂ ਇਸ ਦਾ ਸਭ ਤੋਂ ਵੱਡਾ ਨੁਕਸਾਨ ਤਾਂ ਇਹ ਹੋਇਆ ਹੈ 
ਕਿ ਅਜ ਸਾਡੇ ਸਮਾਜ ਦੀਆਂ ਸਦਾਚਾਰਿਕ ਤੇ ਸਭਿਆਚਾਰਕ ਕਦਰਾਂ-ਕੀਮਤਾਂ ਵਿਚ 
ਬੜਾ ਵੱਡਾ ਨਿਘਾਰ ਆ ਗਿਆ ਹੈ। 

ਇਸ ਪ੍ਰਸੈਗ ਵਿਚ ਸਾਡੇ ਗੁਰੂਆਂ, ਸੈਤਾਂ ਤੇ ਪੀਰਾਂ ਦੀ ਬਾਣੀ ਤੋਂ ਬਾਅਦ ਜੇ ਕਿਸੇ ਨੇ 
ਆਪਣੇ ਪੁਰਖਿਆਂ ਦੇ ਜ਼ਮਾਨੇ ਦੀਆਂ ਕਦਰਾਂ-ਕੀਮਤਾਂ ਨੂੰ ਸਾਂਭਿਆ ਹੈ ਤਾਂ ਉਹ ਭੱਟ, 
ਰਬਾਬੀ, ਕਿੱਸਾਕਾਰ, ਕਵੀਸ਼ਰ ਤੇ ਰੀਵਤਰੀ ਹੀ ਹਨ। ਅਜ ਸਾਡੇ ਕਿੱਸਾਕਾਰਾਂ, ਕਵੀਸ਼ਰਾਂ 
ਤੇ ਗੈਵਤਰੀਆਂ ਵਲੋਂ ਛੱਡੇ ਗਏ ਅਣਮੋਲ ਸਭਿਆਚਾਰਕ ਲੌਕਯਾਨ ਦੇ ਖਜ਼ਾਨਿਆਂ ਨੂੰ 
ਅਜ ਫਿਰ ਤੋਂ “ਚੂਹਿਆਂ ਦਾ ਖਾਜਾ” ਬਣਨ ਤੋਂ ਰੋਕਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਵਲੋਂ 
ਲਿਖੇ ਗਏ ਕਿੱਸੇ-ਕਵੀਸ਼ਰੀਆਂ ਤਾਂ ਰੱਦੀ ਵਜੋਂ ਪਏ ਅਜ ਕਿਤੇ ਮੋਗੇ ਜਾਂ ਬਾਜੇਖਾਨੇ ਦੇ 
ਵੱਡੇ ਕਬਾੜੀਆਂ ਕੌਲ ਹੀ ਸ਼ਾਇਦ ਮਿਲ ਸਕਣ। ਇਸ ਵਾਸਤੇ ਜੇ ਹਾਲੇ ਵੀ ਅਸੀਂ ਸਾਡੇ 
ਇਸ ਸਭਿਆਚਾਰਕ ਸਰਮਾਏ ਨੂੰ ਹੁਣ ਵੀ ਨਾ ਸਾਂਭਿਆ ਤਾਂ ਅਸੀਂ ਇਸ ਨਾਯਾਬ ਦੌਲਤ 
ਨੂੰ ਸਿੰਧ ਘਾਟੀ ਦੀ ਸਭਿਅਤਾ ਦੇ 'ਮਹੈਜੋਦਾੜੋ ਤੇ ਹੜੱਪਾ” ਦੇ ਪੁਰਾਤਨ ਥੇਹਾਂ ਵਾਂਰੂਂ 
ਲੱਭਦੇ ਫਿਰਾਂਗੇ। 


249/ ਹਸਦਿਆਂ ਦੇ ਘਰ ਵਸਦੇ 


ਜੋ ਹਾਸਿਆਂ ਦੀ ਹੱਦ ਟੱਪੇ 
ਉਸ ਦਾ ਨਾਮ ਫਕੀਰ 


ਐਕਸ ਅਜੋਕੇ ਸਮੇਂ ਵਿਚ ਹੁਣ ਸਾਡਾ ਖੁਸ਼ਰੈਗ ਪੰਜਾਬੀ ਸਭਿਆਚਾਰ ਹਸਣ-ਖੇਡਣ 
ਤੇ ਚਾਅ-ਮਲ੍ਹਾਰਾਂ ਦੇ ਪੱਖੋਂ ਬਦਰੈਗ ਜਿਹਾ ਹੋ ਰਿਹਾ ਹੈ। ਸਾਡੇ ਸਮਾਜ ਦੇ ਬੈਦਿਆਂ ਦੇ ਫੁੱਲਾਂ 
ਵਾਂਗੁ ਖਿੜੇ ਮੁਖੜਿਆਂ 'ਤੇ ਪਹਿਲਾਂ ਕਦੇ ਹਾਸੇ ਡੁੱਲ੍ਹ-ਡੁੱਲ੍ਹ ਪੈਂਦੇ ਸਨ, ਪਰ ਹੁਣ ਇਹ 
ਸੁਹਾਵੇ-ਮੁਖ ਬੱਸ ਫ਼ਿਕਰਾਂ-ਫਾਕਿਆਂ ਨਾਲ ਧੁਆਂਖੇ ਹੀ ਗਏ ਹਨ। ਸਾਡਾ ਅੱਧਾ ਸਮਾਜ 
ਤਾਂ ਲੂਣ ਤੇਲ ਤੇ ਲੱਕੜੀਆਂ ਦੀ ਚਿੰਤਾ ਵਿਚ ਚਿੰਤਾਤੁਰ ਹੋਇਆ ਫਿਰਦਾ ਹੈ ਅਤੇ ਬਾਕੀ 
ਦਾ ਅੱਧਾ ਸਮਾਜ ਲੋੜੋਂ ਵੱਧ ਮਾਇਆ ਇਕੱਠੀ ਕਰਨ ਵਾਸਤੇ ਅਵੱਲੇ ਹੀ ਅੰਹੜਾਂ- 
ਪੰਹੜਾਂ ਵਿਚ ਲੱਗਾ ਹੋਇਆ ਹੈ। ਇਉਂ ਸਾਡਾ ਸਮਾਜ ਤੁਰਿਆ ਫਿਰਦਾ ਤਾਂ ਦਿਸਦਾ ਹੈ, 
ਪਰ ਹੁਣ ਇਸ ਵਿਚੋਂ ਖ਼ੁਸ਼ੀਆਂ ਤੇ ਹਾਸੇ-ਖੇੜੇ ਕਫ਼ੁਰ ਬਣ ਕੇ ਉਡ-ਪੁਡ ਰਹੇ ਹਨ। 

ਇੰਝ ਜਾਪਦਾ ਹੈ ਕਿ ਬੈਦਾ ਹੁਣ ਨੈਣੈਂ-ਪਾਣੇਂ ਸਾਹ-ਸੱਤ ਹੀਣ ਹੋ ਕੇ ਬੱਸ ਕਲਬੂਤ 
ਮਾਤਰ ਹੀ ਰਹਿ ਗਿਆ ਹੈ। ਇਸ ਮਿੱਟੀ ਦੇ ਪੁਤਲੇ ਵਿਚ ਰੂਹ, ਰੁਹਾਨੀਅਤ ਤੇ ਖ਼ੁਸ਼ੀ ਵਾਲੀ 
ਕੋਈ ਗੱਲ ਨਹੀਂ ਰਹਿ ਗਈ, ਸਗੋਂ ਸਾਡੇ ਅਜੋਕੇ ਸਮਾਜ ਦੇ ਚਿਹਰਿਆਂ 'ਤੇ ਹੁਣ ਚਿੰਤਾ ਤੇ 
ਫਿਕਰਾਂ ਦੀਆਂ ਲਕੀਰਾਂ ਬੰਦੇ ਦੇ 'ਬਾਰਾਂ ਹੀ ਵਜਾਈ ਰੱਖਦੀਆਂ ਹਨ। 

ਮੁੱਕਦੀ ਗੱਲ! ਦਰਅਸਲ, ਹੁਣ ਤਾਂ ਹਾਸੇ-ਖੇੜਿਆਂ ਦਾ ਕਿੱਸਾ ਖਤਮ ਹੋਇਆ ਹੀ 
ਸਮਝੋ ਕਿਉਂਕਿ ਅੱਜ ਦਾ ਆਦਮੀ ਤਾਂ ਹੱਸਣਾ ਹੀ ਭੁੱਲ ਗਿਆ ਹੈ ਤੇ ਖੁਸ਼ੀ ਨਾਂ ਦੀ ਚੀਜ਼ 
ਉਸ ਦੀ ਸਮਝ ਤੋਂ ਬਾਹਰ ਹੋ ਚੁੱਕੀ ਹੈ। ਕਿਸੇ ਵੀ ਬੰਦੇ ਨੂੰ ਜਿਊਣ ਦੀ ਜਾਂਚ ਹੀ ਨਹੀਂ ਰਹਿ 
ਗਈ। ਸ਼ਾਇਦ ਇਸ ਲਈ ਹੀ ਸਾਡਾ ਇਕ ਮੁਹਾਵਰਾ 'ਤੂੰ ਬੰਦਾ ਹੈਂ ਕਿ ਪਜਾਮਾ” ਪੁਚੱਲਤ 
ਹੋਇਆ ਜਾਪਦਾ ਹੈ। ਇਸ ਦਾ ਮਤਲਬ ਹੈ ਕਿ ਜਦੋਂ ਬੈਦਾ ਸਿੱਧੇ ਦੀ ਥਾਂ ਪੁੱਠੇ ਕੌਮ ਕਰ 
ਲਵੇ ਤਾਂ ਉਸ ਨੂੰ ਬੋਦੇ ਦੀ ਥਾਂ ਪਜਾਮਾ ਕਿਹਾ ਜਾਂਦਾ ਹੈ। ਇਉ ਹੀ ਅਜੋਕਾ ਮਨੁੱਖ 
ਮਾਨਸਿਕ ਤੇ ਸਰੀਰਿਕ ਤੌਰ 'ਤੇ ਕਦੇ ਘੱਟ ਹੀ ਆਪੇ” ਵਿਚ ਹੁੰਦਾ ਹੈ। 

ਜ਼ਾਹਿਰ ਹੈ ਕਿ ਅੱਜ ਅਸੀਂ ਸਾਵੀਂ-ਪੱਧਰੀ ਸੋਚ ਤੇ ਜੀਵਨਸ਼ੈਲੀ ਤੋਂ ਥਿੜਕ ਕੇ ਬੱਸ 
ਉਲਾਰ ਜਿਹੀ ਮਾਨਸਿਕਤਾ ਵਿਚ ਹੀ ਜਿਉਂਦੇ ਹਾਂ। ਕਦੇ ਅਸੀਂ ਲੌੜੋਂ ਵੱਧ ਕਮਲ ਮਾਰ ਕੇ 

250/ ਹਸਦਿਆਂ ਦੇ ਘਰ ਵਸਦੇ 


ਆਪਣੇ ਆਪ ਨੂੰ ਹੱਸਮੱਖ ਸਾਬਿਤ ਕਰਨਾ ਚਾਹੁੰਦੇ ਹਾਂ ਅਤੇ ਕਦੇ ਬੇਮਤਲਬ ਹੀ ਵਾਧੂ 
ਜਿਹੇ ਮਾਨਸਿਕ ਤਣਾਵਾਂ ਦੇ ਤਹਿਤ ਰੋਂਦੂ-ਭੋਂਦੂ ਬਣੇ ਹੁੰਦੇ ਹਾਂ। ਪਹਿਲਾਂ ਕਦੇ ਪੰਜਾਬੀਆਂ 
ਦੀ ਦਿਲਦਾਰੀ, ਖੁਸ਼ਰੈਗ ਤਬੀਅਤ ਤੇ ਹਾਸੇ-ਠੱਠਿਆਂ ਦੀ ਗੱਲ ਕਰਕੇ ਦੁਨੀਆਂ ਦਿਲੋਂ 
ਖੁਸ਼ ਹੁੰਦੀ ਸੀ, ਪਰ ਉਹੀ ਦੁਨੀਆਂ ਦੇ ਲੌਕ ਹੁਣ ਸਾਡੇ ਸੁਭਾਅ ਵਿਚ ਆ ਰਹੇ ਸੰੜੇਪਣ ਤੇ 
ਸਾੜਿਆਂ 'ਤੇ ਹਸਦੇ ਹਨ ਅਤੇ ਸਗੋਂ ਸਾਨੂੰ ਹਾਸੇ-ਮਖੰਲ ਦਾ ਮੱਜ਼ੂ ਬਣਾਉਂਦੇ ਹਨ। 

ਇਸ ਸਾਰੀ ਮੌਜੂਦਾ ਸਥਿਤੀ ਨੂੰ ਦੇਖ ਕੇ ਸੱਚ-ਮੁੱਚ ਹੀ ਦਿਲ ਦੁਖਦਾ ਹੈ ਕਿ ਉਹ 
ਦਿਨ ਤਾਂ ਹੁਣ ਦੂਰ ਦੇ ਢੋਲ ਹੀ ਹੋ ਗਏ ਹਨ ਕਿ “ਜਦੋਂ ਮੀਆਂ ਖ਼ਲੀਲ ਖ਼ਾਂ ਫ਼ਾਖਤਾ- 
ਘੁੱਗੀਆਂ ਉਡਾਉਂਦੇ ਹੁੰਦੇ ਸਨ”। ਇਸ ਦਾ ਭਾਵ ਇਹ ਹੈ ਕਿ ਕੋਈ ਬਹੁਤਾ ਸਮਾਂ ਨਹੀਂ 
ਹੋਇਆ ਕਿ ਅਮੁਮਨ ਹੀ ਪੈਜਾਬੀ ਲੋਕ ਜੀਅ-ਜਾਨ ਤੋਂ ਹੱਸਦੇ-ਖੇਡਦੇ, ਆਪਸ ਵਿਚ 
ਮਸ਼ਕਰੀਆਂ-ਕਲੌਲਾਂ ਕਰਦੇ ਹੋਏ ਬੱਸ ਤਾੜੀ ਮਾਰ ਕੇ ਜਿਉਂਦੇ ਸਨ। 

ਇਸ ਪ੍ਰਸੈਗ ਵਿਚ ਜ਼ਿਕਰਯੋਗ ਹੈ ਕਿ ਸਾਡੀ ਐਤਰੀਵ ਖ਼ੁਸ਼ੀ ਤੇ ਅਨੰਦ ਦੀ ਥਾਂ ਹੁਣ 
ਬਨਾਵਟੀ ਤੇ ਓਪਰੀ ਜਿਹੀ ਹਾ-ਹੂ ਨੇ ਲੈ ਲਈ ਹੈ। ਅਸੀਂ ਅੱਜ ਅਦਰੁਨੀ ਮੌਜ ਦੀ 
ਅਹਿਮੀਅਤ ਨੂੰ ਭੁਲਾ ਕੇ ਬਾਹਰੀ ਮੰਜ-ਮੋਲਿਆਂ ਦੇ ਲੜ ਲੱਗ ਗਏ ਹਾਂ। ਬੁਨਿਆਦੀ ਤੱਰ 
`ਤੇ ਹੁਣ ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਪਜਾਬੀ ਲੋਕ ਮਨਮੰਜੀ ਜਿਹੇ ਹੁੰਦੇ ਹਨ, 
ਜਿਸ ਕਰਕੇ ਸਾਡਾ ਪੰਜਾਬੀ ਸਮਾਜ ਫ਼ਿਤਰਤਨ ਹੀ ਮੰਜਵਾਦੀ ਜਿਹਾ ਬਣ ਚੁੱਕਾ ਹੈ। 
ਸਾਡੀ ਇਸ ਸਮਾਜਿਕ ਸਥਿਤੀ ਨੂੰ ਸਮਝਣ ਦੇ ਪ੍ਰਸੈਗ ਵਿਚ ਮੇਨੂੰ ਇਕ ਘਟਨਾ ਦੀ ਯਾਦ 
ਆਈ ਹੈ ਕਿ ਕੋਈ ਪਜਾਬੀ ਬਦਾ ਇਕ ਵਾਰ ਕਲਕੱਤੇ ਗਿਆ ਸੀ। ਉਥੇ ਰਹਿੰਦੇ ਉਸ ਦੇ 
ਰਿਸ਼ਤੇਦਾਰ ਉਸ ਨੂੰ ਪੇਜਾਬ ਦੇ ਸਾਡੇ ਬੇਮਿਸਾਲ ਫੁੱਟਬਾਲਰ ਏਸ਼ੀਅਨ ਸਟਾਰ ਜਰਨੈਲ 
ਸਿੰਘ ਪਨਾਮੀਏ ਦਾ ਮੇਚ ਵੇਖਣ ਲਈ ਲੈ ਗਏ। ਉਥੇ ਉਦੋਂ ਮੇਚ ਵਿਚ ਕਿਸੇ ਗੱਲ 'ਤੇ 
ਲੜਾਈ ਹੋ ਗਈ ਤੇ ਡਾਂਗ-ਸੋਟੀ ਖੜਕਣ ਲੱਗੀ ਅਤੇ ਉਹ ਬਟਾਊ ਭਾਵ ਮਹਿਮਾਨ ਵੀ 
ਕੁੱਟ-ਮਾਰ ਕਰਦਾ ਫੜਿਆ ਗਿਆ। 

ਜਦੋਂ ਪੁਲਿਸ ਬਿਆਨ ਕਲਮਬੰਦ ਕਰਨ ਲੱਗੀ ਤਾਂ ਸਾਡਾ ਇਹ ਬਾਈ ਕਹਿਣ 
ਲੱਗਾ ਕਿ ਪਹਿਲਾਂ ਤਾਂ ਖਿਡਾਰੀ ਫੁੱਟਬਾਲ ਨੂੰ ਇਧਰ-ਉੱਧਰ ਭਜਾਈ ਫਿਰਦੇ ਸੀ। ਫਿਰ 
ਮੈਨੂੰ ਨਹੀਂ ਪਤਾ ਲੱਗਾ ਕਿ ਕੀ ਹੋਇਆ, ਪਰ ਮੈਨੂੰ ਮੇਰੇ ਸਿਰ ਵਿਚ ਡਾਂਗ ਵੱਜਣ 'ਤੇ ਸਮਝ 
ਆਈ ਕਿ ਇਹ ਤਾਂ ਲੜਾਈ ਹੋ ਰਹੀ ਹੈ। ਇਸ ਉਪਰੈਤ ਮੈਂ ਵੀ ਇਕ ਬਾਂਸ ਕੱਢ ਲਿਆ; 
ਫਿਰ ਮੈਂ ਜੀਹਦੇ ਟੰਬਾਂ ਮਾਰਾਂ ਉਹ ਹੀ ਬੇਹੋਸ਼ ਹੋ ਜਾਵੇ। ਇਹ ਸਾਰੀ ਕਹਾਣੀ ਮੇਰੀ ਜਾਚੇ ਸਾਡੇ 
ਸਮਾਜ ਦੇ ਮਨਮੰਜੀ ਤੇ ਮੰਜਵਾਦੀ ਸੁਭਾਅ ਦੀ ਤਰਜਮਾਨੀ ਕਰਦੀ ਹੈ। 

ਅਸੀਂ ਆਪਣੀ ਸਭਿਆਚਾਰਕ ਬਦਰੈਗੀ ਤੇ ਬਦਹਾਲੀ ਦੇ ਪੱਖੋਂ ਬੇਖ਼ਬਰ ਜਿਹੇ ਹੋਏ 
ਬੇਠੇ ਹਾਂ ਅਤੇ ਇਸ ਕਹਾਣੀ ਵਿਚ ਆਏ ਪ੍ਰਸੈਗ ਅਨੁਸਾਰ ਜਿੰਨੀ ਦੇਰ ਸਾਨੂੰ ਕੋਈ “ਵਧਾਣੀ 
ਸੱਟ” ਨਹੀਂ ਵੱਜਦੀ ਉਨੀ ਦੇਰ ਸਾਨੂੰ ਅਕਲ-ਸੁਰਤ ਵੀ ਨਹੀਂ ਆਉਣੀ। 


251/ ਹਸਦਿਆਂ ਦੇ ਘਰ ਵਸਦੇ 


ਇਸ ਸਬੈਧ ਵਿਚ ਹੁਣ ਤਾਂ ਸਾਡਾ ਇਹ ਹਾਲ ਹੈ ਕਿ ਸਾਡੇ ਬਾਰੇ ਮਸ਼ਹੂਰ ਹੈ ਕਿ ਜੇ 

ਕਿਤੇ ਪੈਜਾਬੀ ਮੌਜ ਵਿਚ ਬੈਠੇ ਹੋਣ ਤਾਂ ਭਾਵੇਂ ਇਨ੍ਹਾਂ ਦੇ ਸਾਹਮਣੇ ਘਿਉਂ ਦੇ ਘੜੇ ਡੋਲ੍ਹ 
ਦਿਉ ਤੇ ਜਾਂ ਭਾਵੇਂ ਇਨ੍ਹਾਂ ਦੇ ਕੱਪੜੇ ਹੀ ਲਾਹ ਲਉ; ਬਸ ਇਹ ਟੱਸ ਤੋਂ ਮੱਸ ਨਹੀਂ ਹੁੰਦੇ। 
ਪਰ ਜੇ ਕਿਤੇ ਇਸ ਦੇ ਉਲਟ ਇਨ੍ਹਾਂ ਦੀਆਂ ਸ਼ਰ੍ਹਾਂ ਚੜ੍ਹੀਆਂ ਹੋਣ ਤਾਂ ਕੋਈ ਪਤਾ ਨਹੀਂ ਕਿ 
ਇਹ ਸ਼ਰਾਬ ਦੀ ਬੋਤਲ ਟੁੱਟਣ ਨੂੰ ਹੀ ਦੁਨੀਆਂ ਦੀ ਸਭ ਤੋਂ ਵੱਡੀ ਬਦਸ਼ਗਨੀ ਸਮਝ ਲੈਣ 
ਅਤੇ ਫਿਰ ਪਤਾ ਨਹੀਂ ਕਿਹੜੀ ਪਰਲੋਂ ਲਿਆ ਦੇਣ। 

ਦਰਅਸਲ ਪੈਜਾਬੀਆਂ ਦੀ ਮੰਜਮਸਤੀ ਤੇ ਇਨ੍ਹਾਂ ਦੇ ਅਵੱਲੇ ਜਿਹੇ ਕਮਲਾਂ-ਰਮਲਾਂ 
ਦਾ ਕੋਈ ਮੇਚ-ਬੰਨ੍ਹਾ ਹੀ ਨਹੀਂ ਹੈ। ਇਸ ਪ੍ਰਥਾਇ ਇਨ੍ਹਾਂ ਵਾਸਤੇ ਇਹ ਕੋਈ ਬਹੁਤ ਵੱਡੀ 
ਗੱਲ ਨਹੀਂ ਹੈ ਕਿ ਜੇ ਇਕ ਬੈਨ੍ਹੋ ਸਾਡਾ ਕੰਮੀ ਤਰਾਨਾ 'ਜਨ-ਗਨ-ਮਨ” ਵੀ ਵੱਜ ਰਿਹਾ 
ਹੋਵੇ ਜਾਂ ਹੁਕਮਨਾਮਾ” ਵੀ ਪੜ੍ਹਿਆ ਜਾ ਰਿਹਾ ਹੋਵੇ ਤਾਂ ਉਸ ਵਕਤ ਇਨ੍ਹਾਂ ਬੇਲੀਆਂ ਦਾ 
ਇਸ ਪਾਸੇ ਕੋਈ ਧਿਆਨ ਹੀ ਨਾ ਹੋਵੇ। ਫਿਰ ਦੂਜੇ ਬੰਨ੍ਹ ਇਹ ਵੀ ਹੋ ਸਕਦਾ ਹੈ ਕਿ ਜੇ ਕਿਤੇ 
ਪੰਜਾਬੀ ਬੋਦੇ ਆਪਣੀ ਮੰਜ ਵਿਚ ਆ ਜਾਣ ਤਾਂ ਰੇਡੀਉ ਤੋਂ ਖਬਰਾਂ ਸੁਣ ਕੇ ਹੀ ਭੰਗੜਾ 
ਪਾਉਣ ਲੱਗ ਪੈਣ। ਕੁਲ ਮਿਲਾ ਕੇ ਪੰਜਾਬੀ ਸੁਭਾਅ ਦਾ ਕੋਈ ਹੱਦ-ਬੈਨ੍ਹਾ ਹੀ ਨਹੀਂ 
ਹੁੰਦਾ। ਇਸ ਪ੍ਰਥਾਇ ਪੰਜਾਬੀ ਲੋਕ ਵਾਹ ਲੱਗਦੀ 'ਆਹ ਤੇ ਵਾਹ” ਦੇ ਫ਼ਰਕ ਨੂੰ ਘੱਟ ਹੀ 
ਗੌਲਦੇ ਤੇ ਸਮਝਦੇ ਹਨ। 

ਇਸ ਲਈ ਪੰਜਾਬੀ ਲੋਕ ਆਮ ਤੌਰ 'ਤੇ ਬੇਮੰਸਮੀ ਜਿਹੀ ਬਿਰਤੀ ਦੇ ਮਾਲਕ ਹੁੰਦੇ ਹਨ। 
ਅਕਸਰ ਹੀ ਵੇਖਿਆ ਗਿਆ ਹੈ ਕਿ ਇਹ ਬੇਵਕਤੀ ਹੀ ਠਾਹ-ਸੋਟਾ ਮਾਰਨ ਦੀ ਪ੍ਰਵਿਰਤੀ 
ਕਰਕੇ ਅਤਿਐਤ 'ਮੁਡੀ” ਤੇ ਭਾਵੁਕ ਮੈਨੇ ਜਾਂਦੇ ਹਨ। ਬਸ ਪੰਜਾਬੀ ਬੇਦੇ ਸਿਰਫ਼ ਤੇ ਸਿਰਫ਼ 
ਸਰਹੱਦ 'ਤੇ ਲੜਾਈ ਲੱਗਣ ਸਮੇਂ ਹੀ ਸੈਜੀਦਾ ਹੈਦੇ ਹਨ। ਉਦੋਂ ਫਿਰ ਇਹ ਲੌਕ ਆਪਣੇ 
ਧਨ-ਮਾਲ ਦੀ ਵੀ ਕੋਈ ਪ੍ਰਵਾਹ ਨਹੀਂ ਕਰਦੇ। ਸਗੋਂ ਪੰਜਾਬੀ ਲੋਕਾਂ ਦਾ ਇਹ ਵਿਸ਼ੇਸ਼ ਖਾਸਾ 
ਤੇ ਵਿਰਸਾ ਰਿਹਾ ਹੈ ਕਿ ਅੱਖੀ ਘੜੀ ਵਿਚ ਇਹ ਲੋਕ ਤਨੋਂ-ਮਨੋਂ-ਧਨੋਂ ਆਪਣੇ ਘਰ-ਬਾਰ ਤੋਂ 
ਲੈ ਕੇ ਆਪਣੀ ਜਿੰਦ-ਜਾਨ ਤਕ ਵੀ ਆਪਣੇ ਦੇਸ਼ ਤੇ ਕੰਮ ਤੋਂ ਨਿਛਾਵਰ ਕਰ ਦਿੰਦੇ ਹਨ। 

ਇਸ ਚੱਲ ਰਹੇ ਖ਼ੁਸ਼ੀ-ਖੇੜੇ ਤੇ ਹਾਸੇ-ਠੱਠੇ ਦੇ ਇਸ ਪ੍ਰਸੈਗ ਵਿਚ ਸਾਡੇ ਸਮਾਜ ਦੀ 
ਅਜੋਕੀ ਹਾਲਤ ਬਾਰੇ ਜੇ ਸ਼ਾਇਰ ਬਾਬਾ ਗਾਲਿਬ ਦੀ ਗੱਲ ਮਨੀਏ ਤਾਂ ਮਿਲ-ਮਿਲਾ ਕੇ 
ਹੁਣ ਸਾਡਾ ਹਾਲ ਬਿਲਕੁਲ ਇਉਂ ਜਿਹੇ ਬਣਿਆ ਹੋਇਆ ਕਿ : 

ਹਮ ਵਹਾਂ ਹੈਂ ਜਹਾਂ ਸੇ ਹਮ ਕੋ ਭੀ 

ਕੁਛ ਹਮਾਰੀ ਖ਼ਬਰ ਨਹੀਂ ਆਤੀ । 

ਬਹਿਰਹਾਲ, ਸਾਡੇ ਸਮਾਜ ਤੇ ਸੱਭਿਆਚਾਰ ਵਿਚ ਕੋਈ ਸੱਠ ਕੁ ਸਾਲ ਪਹਿਲਾਂ ਦੇ 
ਸਾਡੇ ਸਮਾਜ ਵਿਚ ਜੋ ਹਾਸੇ-ਖੇੜਿਆਂ, ਚਾਵਾਂ-ਮਲਾਰ੍ਹਾਂ ਤੇ ਖੁਸ਼ੀਆਂ ਦੀ ਅਹਿਮੀਅਤ ਸੀ; 
ਉਸ ਦੇ ਮੁਕਾਬਲੇ ਵਿਚ ਅੱਜ ਸਾਡੇ ਹਾਸਿਆਂ-ਖੇੜਿਆਂ ਦੇ ਵਿਹੜੇ ਬੱਸ ਹੁਣ ਬੇਚਿਰਾਗ ਤੇ 


252/ ਹਸਦਿਆਂ ਦੇ ਘਰ ਵਸਦੇ 


ਬੇਨੂਰ ਹੋ ਗਏ ਹਨ। ਸਾਡੇ ਸੱਭਿਆਚਾਰ ਵਿਚ ਕਦੇ ਬੜੇ ਹੀ ਭਾਵਪੂਰਨ ਹਾਸੇ-ਠੱਠੇ ਤੇ 
ਰੋਗ ਤਮਾਸ਼ੇ ਆਮ ਹੀ ਪਰਚਲਿਤ ਸਨ। ਸਾਡੇ ਜੀਵਨ ਵਿਚ ਕਦੇ ਖੇਡਣ-ਮੱਲਣ ਦੇ ਚਾਅ 
ਤੇ ਹਾਸੇ-ਖੋੜੇ ਸਾਡੀ ਰੁਹ ਦੀ ਖੁਰਾਕ ਹੁੰਦੇ ਸਨ। ਇਉ' ਪੈਜਾਬੀਆਂ ਦੀ ਰੂਹ ਇਕ ਅਵੱਲੀ 
ਜਿਹੀ ਖੁਮਾਰੀ ਵਿਚ ਮਖ਼ਮੁਰ ਹੁੰਦੀ ਸੀ। 

ਕੰਮੀ ਸੈਘਰਸ਼ਾਂ ਤੇ ਦੁਸ਼ਵਾਰੀਆਂ ਦੇ ਬਾਵਜੂਦ ਵੀ ਸਮੁੱਚੇ ਪੰਜਾਬ ਦੀ ਰੂਹ ਵਿਚ 
ਤਸਕੀਨ ਤੇ ਮਨ ਵਿਚ ਸਕੂਨ ਰਿਹਾ ਹੈ। ਇਉਂ ਹੀ ਸਾਡਾ ਸਮੁੱਚਾ ਪੈਜਾਬੀ ਜੀਵਨ ਸਾਡੀ 
ਸੱਭਿਆਚਾਰਕ ਖ਼ੁਸ਼ਹਾਲੀ ਨਾਲ ਸਰਸ਼ਾਰ ਰਿਹਾ ਹੈ, ਜਿਸ ਕਰਕੇ “ਭਿੱਜ ਗਈ ਰੁਹ ਮਿੱਤਰਾ 
ਕਾਲੀਆਂ ਘਟਾਂ ਚੜ੍ਹ ਆਈਆਂ” ਜਿਹੀਆਂ ਲੋਕ ਬੋਲੀਆਂ ਬੜੀਆਂ ਮਕਬੂਲ ਹੁੰਦੀਆਂ 
ਸਨ। ਮੋਰ ਜਿਵੇਂ ਕਾਲੀਆਂ ਘਟਾਵਾਂ ਵੇਖ ਕੇ ਆਨੰਦ ਵਿਭੋਰ ਹੋ ਉਠਦਾ ਹੈ ਅਤੇ ਪੈਲ 
ਪਾਉਣ ਲਗਦਾ ਹੈ, ਉਵੇਂ ਹੀ ਪਜਾਬ ਦੀਆਂ ਕੁੜੀਆਂ-ਚਿੜੀਆਂ ਤੇ ਬੱਢੇ-ਨੱਢੇ ਜੀਵਨ 
ਦੇ ਘੋਰ ਸੈਕਟਾਂ ਦੇ ਬਾਵਜੂਦ ਵੀ ਇਕ ਸਵੈਮਾਣੀ ਜਿਹੀ ਖੁਮਾਰੀ ਵਿਚ ਖੀਵੇ ਹੋਏ ਰਹਿੰਦੇ 
ਸਨ। 

ਇਸ ਸੈਦਰਭ ਵਿਚ ਹਾਲੇ ਕੱਲ੍ਹ ਹੀ ਬੀਤੀਆਂ ਪੀੜ੍ਹੀਆਂ ਦੇ ਜੀਵਨ ਤੇ ਜੀਵਨਸ਼ੈਲੀ 
ਉਤੇ ਪੰਛੀ ਝਾਤ ਪਾਉਣ ਨਾਲ ਸਾਰੀ ਬਾਤ ਸਮਝ ਆ ਜਾਂਦੀ ਹੈ ਕਿ ਸਾਡੇ ਬਦਰੈਗ ਹੋ ਰਹੇ 
ਸਭਿਆਚਾਰ ਵਿਚ ਪੋਜਾਬੀਆਂ ਦੀ ਰਹਿਣੀ ਬਹਿਣੀ ਅਤੇ ਸਾਡੇ ਜੀਵਨ ਵਿਚ ਕਿੰਡੀ 
ਵੱਡੀ ਤੇ ਕੋਝੀ ਤਬਦੀਲੀ ਆ ਚੁਕੀ ਹੈ। ਮੈਂ ਬਚਪਨ ਵਿਚ ਕਿਸੇ ਅੰਰਤ ਵੱਲੋਂ ਆਪਣੇ 
ਦਿਲ ਦੇ ਚੋਰ-ਜਾਨੀ ਪਰਤੀ ਤਾਹਨੇ-ਮਿਹਣੇ ਤੇ ਨਿਹੋਰੇ ਦੇ ਰੁਪ ਵਿਚ ਇਕ ਗੱਲ ਸੁਣੀ ਸੀ 
ਕਿ “ਭੌਰ ਬਣ ਕੇ ਰਸ ਪੀ ਲਿਆ ਜਵਾਨੀ ਵਾਲਾ ਸਾਰਾ ਤੇ ਹੁਣ ਫੋਗ ਦੀ ਕਾਹਨੂੰ ਬਾਤ 
ਪੁਛਦਾ”। ਇਸ ਸਬੰਧ ਵਿਚ ਸਾਨੂੰ ਵੀ ਸਾਡੇ ਅਤੀਤ ਦਾ ਸਭਿਆਚਾਰ ਕੁਝ ਇਉਂ ਹੀ 
ਕਹਿੰਦਾ ਜਾਪਦਾ ਹੈ ਕਿ ਹੁਣ ਅਸੀਂ ਪਹਿਲਾਂ ਵਾਂਗ ਆਪਣੀਆਂ ਪੁਰਾਣੀਆਂ ਸਭਿਆਚਾਰਿਕ 
ਕਦਰਾਂ-ਕੀਮਤਾਂ ਦੀ ਪ੍ਰਵਾਹ ਨਹੀਂ ਕਰ ਰਹੇ। 

ਸਾਡੇ ਸੱਭਿਆਚਾਰ ਵਿਚ ਇਸ ਵੱਡੀ ਤਬਦੀਲੀ ਦੇ ਸਬੰਧ ਵਿਚ ਮੈਂ ਤਾਂ ਇਹ ਹੀ 
ਕਹਾਂਗਾ ਕਿ ਪੰਜਾਬੀਅਤ ਦੀ ਰੁਹ ਵਿਚ ਹੁਣ ਪਹਿਲਾਂ ਵਾਲਾ ਸਰੂਰ ਤੇ ਸਵੈਮਾਣ ਨਹੀਂ 
ਰਿਹਾ। ਮੇਰੀ ਜਾਚੇ ਇਸ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਆਪਣੇ ਜੀਵਨ ਵਿਚ ਕੁਦਰਤ 
ਦੀ ਨਿੱਘੀ ਗੋਦ ਤੋਂ ਬਹੁਤ ਦੂਰ ਆ ਗਏ ਹਾਂ। ਫਿਰ ਇਸ ਦੇ ਉਲਟ ਅਸੀਂ ਨਵੇਂ ਜ਼ਮਾਨੇ 
ਦੀਆਂ ਨਵੀਆਂ ਜਿਹੀਆਂ ਮਾਇਆਵਾਦੀ ਤੇ ਪਦਾਰਥਵਾਦੀ ਗਰਮ ਹਵਾਵਾਂ ਦੀ ਜ਼ਦ 
ਵਿਚ ਆ ਗਏ ਹਾਂ। ਆਧੁਨਿਕਤਾ ਤੇ ਤਰੱਕੀ ਦੇ ਨਾਮ 'ਤੇ ਅਸੀਂ ਸੁਆਰਥੀ ਤੇ ਲਾਲਚੀ 
ਪ੍ਰਭਾਵਾਂ ਦਾ ਦਾਇਰਾ ਇੰਨਾ ਵਧਾ ਲਿਆ ਹੈ ਕਿ ਆਪਣੀ ਧਰਤੀ ਤੇ ਆਪਣੇ ਲੋਕਾਂ 
ਨਾਲੋਂ ਹੀ ਟੁੱਟ ਕੇ ਬਹਿ ਗਏ ਹਾਂ। ਇਉਂ ਅਸੀਂ ਪੈਸੇ ਦੇ ਜ਼ੋਰ ਨਾਲ ਦੁਨਿਆਵੀ ਸਹੁਲਤਾਂ 
ਤਾਂ ਮੁੱਲ ਲੈ ਲਈਆਂ ਹਨ, ਪਰ “ਅਣਮੁੱਲਾ ਸੁੱਖ” ਤੇ ਪਿਆਰ ਸਾਡੇ ਪੱਲੇ ਨਹੀਂ ਪਿਆ। 


253/ ਹਸਦਿਆਂ ਦੇ ਘਰ ਵਸਦੇ 


ਜ਼ਾਹਿਰ ਹੈ ਕਿ ਸਿਹਤ, ਸੁੱਖ ਤੇ ਖੁਸ਼ੀ ਕਿਸੇ ਵੀ ਕੀਮਤ 'ਤੇ ਦੁਨੀਆਂ ਦੇ ਕਿਸੇ ਵੀ ਬਜ਼ਾਰ 
ਵਿਚੋਂ ਖਰੀਦੀ ਨਹੀਂ ਜਾ ਸਕਦੀ। ਅਸੀਂ ਜਿਆਦਾਤਰ ਇਉਂ ਆਪਣੀਆਂ ਹੀ ਸਹੇੜੀਆਂ ਪੇ 
ਸ਼ਾਨੀਆਂ ਤੇ ਬੇਚੈਨੀਆਂ ਦੀ ਗ੍ਰਿਫਤ ਵਿਚ ਆ ਗਏ ਹਾਂ। 

ਮੁੱਕਦੀ ਗੱਲ ! ਸਾਡੇ ਇਸ ਅਜੋਕੇ ਸੱਭਿਆਚਾਰ ਵਿਚ ਸਾਡੇ ਜੀਵਨ ਵਿਚ ਪਿਆਰ 
ਦੀ ਥਾਂ ਵਪਾਰ ਨੇ ਲੈ ਲਈ ਹੈ ਅਤੇ ਖੁਸ਼ੀ ਦੀ ਥਾਂ ਖੁਸ਼ਕੀ ਵਧ ਗਈ ਹੈ; ਜਿਸ ਕਰਕੇ ਸਾਂਝਾਂ 
ਟੁੱਟ ਰਹੀਆਂ ਹਨ ਤੇ ਝਗੜੇ ਵਧ ਰਹੇ ਹਨ। ਹੁਣ ਸਾਡਾ ਹਾਲ “ਦਿਲ ਲੈ ਗਏ ਦਿਲਾਂ ਦੇ 
ਜਾਨੀ, ਬਾਕੀ ਰਹਿ ਗਏ ਹਾਲ ਪੁੱਛਦੇ` ਅਨੁਸਾਰ ਬਸ ਟੱਟੇ-ਭੱਜੇ ਜਿਹੇ ਆਸ਼ਕਾਂ ਵਾਲਾ 
ਬਣਿਆ ਹੋਇਆ ਹੈ। ਸਾਡੇ ਸ਼ਾਨਦਾਰ ਪੇਜਾਬੀ ਸੱਭਿਆਚਾਰ ਤੇ ਸਾਡੀਆਂ ਨੇਕ ਕਦਰਾਂ- 
ਕੀਮਤਾਂ ਵਿਚ ਹੋਈ ਇਸ ਵੱਡੀ ਉੱਥਲ-ਪੁੱਥਲ ਦੀ ਤਰਜਮਾਨੀ ਮੈਂ “ਉੱਡ ਗਈ ਰੂਹ 
ਮਿੱਤਰਾ, ਬਾਕੀ ਰਹਿ ਗਏ ਕਲਬੁਤ ਫ਼ਾਨੀ” ਜਿਹੇ ਆਪਣੇ ਟੋਟਕੇ ਨਾਲ ਕਰਦਾ ਹਾਂ। 

ਇਉਂ ਹੀ ਮੈਂ ਸਮਝਦਾ ਹਾਂ ਕਿ ਜੇ ਸਾਥੋਂ ਪਹਿਲਾਂ ਸਾਡੇ ਵਡੇਰਿਆਂ ਦੀਆਂ ਬੀਤ 
ਚੁੱਕੀਆਂ ਇਕ-ਦੋ ਪੀੜ੍ਹੀਆਂ ਦੇ ਸਭਿਆਚਾਰ ਅਤੇ ਸਾਡੇ ਅਜੋਕੇ ਸਭਿਆਚਾਰ ਦੇ ਘਾਟਿਆਂ- 
ਵਾਧਿਆਂ ਦਾ ਕਿਤੇ ਲੇਖਾ-ਜੋਖਾ ਕਰਨਾ ਹੋਵੇ ਤਾਂ ਗੱਲ “ਹੀਰ ਨੂੰ ਲੈ ਗਏ ਖੇੜੇ, ਰਾਂਝੇ ਰਹਿ 
ਗਏ ਮੱਝਾਂ ਚਾਰਦੇ` ਤੇ ਆ ਕੇ ਮੁੱਕਦੀ ਹੈ। ਵਾਈ 

ਖੇਰ! ਪੰਜਾਬੀ ਜੀਵਨ ਵਿਚ ਹਾਸੇ-ਖੇੜਿਆਂ ਵਾਲੇ ਸੱਭਿਆਚਾਰ ਦੀ ਅਤਿਐਤ 

ਅਹਿਮੀਅਤ ਰਹੀ ਹੈ। ਪੈਜਾਬੀ ਸੱਭਿਆਚਾਰ ਪੁਰਾਤਨ ਸਮਿਆਂ ਤੋਂ ਲੈ ਕੇ ਅਜੋਕੇ ਸਮੇਂ 
ਤੱਕ ਵੱਖ-ਵੱਖ ਖਿੱਤਿਆਂ ਵਿੱਚ ਵਿਚਰਦੇ ਜਨ-ਜੀਵਨ ਦੀ ਜਿਊਣ ਤਾਂਘ ਨੂੰ ਮਘਦੇ 
ਅਗਿਆਰਿਆਂ ਵਾਂਗ ਭਖਾਉਂਦਾ ਹੋਇਆ, ਸਾਡੀ ਸੈਸਕ੍ਰਿਤੀ ਦਾ ਸਿਰਮੌਰ ਅਗ ਰਿਹਾ ਹੈ। 

ਇਸ ਪ੍ਰਸੰਗ ਵਿਚ ਇਹ ਵੀ ਸਾਡੀ ਸੱਭਿਆਚਾਰਕ ਮਾਨਤਾ ਹੈ ਕਿ ਸ਼ੁਸ਼ੀ ਜਾਂ 
ਪ੍ਰਸੰਨਤਾ ਦਾ ਤੁਅਲਕ ਸਿੱਧਾ ਬੈਦੇ ਦੀ ਆਤਮਾ ਤੇ ਮਾਨਸਿਕਤਾ ਨਾਲ ਹੁੰਦਾ ਹੈ। ਇਸ 
ਵਾਸਤੇ ਕਾਦਰ ਨੇ ਕੁਦਰਤ ਵਿਚ ਖੁਬਸੁਰਤੀ ਤੇ ਖੁਸ਼ੀ ਦੀ ਸਿਰਜਣਾ ਕਰਨ ਵਿਚ ਕੌਈ 
ਕਮੀ ਨਹੀਂ ਰੱਖੀ, ਸਗੋਂ ਬੈਦੇ ਦੀ ਦੇਖਣ ਵਾਲੀ ਅੱਖ ਚਾਹੀਦੀ ਹੈ ਤੇ ਅਨੁਭਵ ਕਰਨ 
ਵਾਲਾ ਸੋਹਣਾ ਮਨ ਚਾਹੀਦਾ ਹੈ ਕਿ ਉਹ ਆਪਣੇ ਆਲੇ-ਦੁਆਲੇ ਸੁਹੱਪਣ ਦੇ ਨਜ਼ਾਰੇ 
ਫੁਹਾਰਾਂ ਮਾਣ ਸਕੇ। 

ਬਹਿਰਹਾਲ ! ਇਸ ਪੱਖੋਂ ਇਹ ਵੀ ਹੁਣ ਕੰੜੀ-ਕਸੈਲੀ ਸੱਚਾਈ ਸਾਡੇ ਸਾਹਮਣੇ ਹੀ ਹੈ 
ਕਿ ਸਾਡਾ ਸੱਭਿਆਚਾਰ ਮੰਜੂਦਾ ਮਾਦਾਪ੍ਰਸਤ ਤੇ ਸੁਆਰਥਵਾਦ ਦੀ ਤੇਜ਼ ਹਨ੍ਹੇਰੀ ਵਿੱਚ 
ਇੱਕ ਬੇਚਿਰਾਗ ਪਿਡ ਵਾਂਗ ਬਣਦਾ ਜਾ ਰਿਹਾ ਹੈ। ਅੱਜ ਦੇ ਦੌਰ ਦੀਆਂ ਪੀੜ੍ਹੀਆਂ ਨੇ 
ਸਾਡੇ ਸੱਭਿਆਚਾਰਕ ਵਿਰਸੇ ਦੇ ਧੁਰੇ ਖ਼ੁਸ਼ੀ-ਖੇੜੇ ਤੇ ਹਾਸੇ-ਠੱਠੇ ਜਿਹੀਆਂ ਸਿਮਤਾਂ ਨੂੰ 
ਹੁਣ ਸਾਡੇ ਕਥਿਤ ਜਿਹੇ ਨਵੇਂ-ਨਵੇਂ ਅਦਬ-ਅਦਾਬਾਂ ਦੇ ਮੁਕਾਬਲੇ ਭੁਲਾ ਦਿੱਤਾ ਹੈ। 


254/ ਹਸਦਿਆਂ ਦੇ ਘਰ ਵਸਦੇ 


ਸਾਡੇ ਸਮਾਜ ਨੇ ਨਵੇਂ ਜ਼ਮਾਨੇ ਦੀ ਅਖੰਤੀ ਜਿਹੀ ਨਵੀਂ ਤਹਿਜ਼ੀਬ ਦੀ ਸ਼ੁੰ-ਫੁੰਅ ਤੇ ਫੈਲ- 
ਸੁਫੀਆਂ ਦੇ ਬਨਾਵਟੀ ਤੇ ਵਿਖਾਵੇ ਦੇ ਮਾਹੱਲ ਦੇ ਮਾੜੇ ਅਸਰ ਤਹਿਤ ਆਪਣੀਆਂ 
ਪੁਰਾਤਨ ਰਵਾਇਤਾਂ, ਪ੍ਰਪਰਾਵਾਂ ਤੇ ਰਸਮਾਂ-ਰਿਵਾਜਾਂ ਨੂੰ ਕੁਰਬਾਨ ਕਰ ਦਿੱਤਾ ਹੈ। ਬਾਕੀ 
ਦੀ ਕਸਰ ਮੋਦਵਾੜੇ ਦੀ ਮਾਰ ਅਤੇ ਲੂਣ-ਤੇਲ-ਲੱਕੜੀਆਂ ਦੇ ਹਿਸਾਬ ਨੇ ਪੂਰੀ ਕਰ 
ਦਿੱਤੀ ਹੈ। 

ਮਨੁੱਖ ਆਪਣਾ ਹਾਸਾ ਗੁਆ ਬੈਠਾ ਹੈ, ਸਿਰਫ਼ ਹਾਸਾ ਹੀ ਨਹੀਂ: ਸਗੋਂ ਮਨੁੱਖ 
ਹੱਸਣ-ਕੁੱਦਣ ਦੀ ਪ੍ਰਵਿਰਤੀ ਤੋਂ ਵੀ ਵਾਂਝਾ ਹੁੰਦਾ ਜਾ ਰਿਹਾ ਹੈ। ਜੇ ਕਿਤੇ ਉਹ ਕੁਦਰਤ 
ਦੇ ਇਸ ਨਾਯਾਬ ਵਰਦਾਨ ਦੀ ਵਰਤੋਂ ਕਰਨ ਦੀ ਸੋਚਦਾ ਵੀ ਹੈ ਤਾਂ ਨਵੀਂ ਤਹਿਜ਼ੀਬ ਉਸ 
ਨੂੰ ਖੁੱਲ ਕੇ ਹੱਸਣ ਤੋਂ' ਹੋੜਦੀ ਹੈ। 

ਇਹ ਬਿਲਕੁਲ ਸੱਚ ਹੈ ਕਿ ਅਮੀਰ ਸਮਾਜ ਨੂੰ ਤਾਂ ਹੱਸਣਾ ਹੀ ਨਹੀਂ ਆਉਂਦਾ। 
ਫਿਰ ਧਨਵਾਨ ਲੌਕ ਤਾਂ ਖੁੱਲ੍ਹ ਕੇ ਹੱਸਣ ਨੂੰ ਸਮਾਜਿਕ ਸ਼ਿਸ਼ਟਾਚਾਰ ਤੇ ਦਸਤੂਰ ਦੇ ਉਲਟ 
ਸਮਝਦੇ ਹਨ। ਅੱਜ ਦੇ ਫੈਸ਼ਨਪੁਸਤ ਸਮਾਜ ਵਿਚ ਖ਼ਾਸ ਕਰਕੇ ਅੱਰਤਾਂ ਤਾਂ ਇਹ ਸਮਝਦੀਆਂ 
ਹਨ ਕਿ ਹੱਸਣ ਨਾਲ ਉਨ੍ਹਾਂ ਦਾ ਮੁੰਹ-ਮੁਹਾਂਦਰਾ ਵਿਗੜ ਸਕਦਾ ਹੈ। 

ਸਾਡੀ ਅਜੋਕੀ ਦੁਨੀਆਂ ਵਿੱਚ ਪਹਿਲੀ ਗੱਲ ਤਾਂ ਕੋਈ ਵਿਰਲਾ-ਟਾਵਾਂ ਹੀ ਖਿੜ- 
ਖਿੜਾ ਕੇ ਹੱਸਦਾ ਹੈ। ਇਉਂ ਲੱਗਦਾ ਹੈ ਜਿਵੇਂ ਖੁਸ਼ੀ ਖੋੇਭ ਲਾ ਕੇ ਉੱਡ ਗਈ ਹੋਵੇ। ਬਸ 
ਕਿਤੇ-ਕਤਾਈ' ਗਮਾਂ ਦੀ ਮਾਰੀ ਇਸ ਦੁਨੀਆਂ ਅਦਰ ਜਾਂ ਕੋਈ ਅਲਮਸਤ ਫੱਕਰ ਹੱਸਦਾ 
ਹੈ ਜਾਂ ਕੋਈ ਰੱਬੀ ਰਹਿਮਤ ਵਾਲਾ ਹੱਸਦਾ ਹੈ। ਮੱਕਦੀ ਗੱਲ ! ਦੁਨੀਆਂ ਜਿਵੇਂ ਨੇਕ 
ਬੰਦਿਆਂ ਨੂੰ ਬਰਦਾਸ਼ਤ ਨਹੀਂ ਕਰਦੀ, ਉਵੇਂ ਹੀ ਇਹ ਖੂਬਸੂਰਤੀ ਤੇ ਖੁਸ਼ੀ ਦੀ ਵੀ ਮਿੱਤਰ 
ਨਹੀਂ ਹੈ। ਜੇ ਅਸਮਾਨ ਨੂੰ ਟਾਕੀ ਲਾਉਣ ਵਾਲੀ ਇਸ ਦੁਨੀਆਂ ਦਾ ਵੱਸ ਚਲਦਾ ਹੋਵੇ 
ਤਾਂ ਇਹ ਤਾਰਿਆਂ ਨੂੰ ਵੀ ਹੱਸਣ ਨਾ ਦੇਵੇ, ਪਰ ਸਿਤਾਰਿਆਂ ਦੀ ਖੁਸ਼ੀ ਇਸ ਦੁਨੀਆਂ ਦੇ 
ਪਹਿਰਿਆਂ ਦੀ ਪਹੁੰਚ ਤੋਂ ਬਾਹਰ ਹੈ। 

ਖੇਰ ! ਜ਼ਾਹਿਰ ਹੈ ਕਿ ਇਹ ਸਿਤਾਰੇ ਤਾਂ ਦੁਨੀਆਂ ਦੇ ਹੌਕਿਆਂ-ਹਾਵਿਆਂ ਤੇ ਪਛਤਾਵਿਆਂ 
ਤੋਂ ਲੱਖਾਂ-ਕਰੋੜਾਂ ਮੀਲ ਦੂਰ ਗਗਨ ਵਿੱਚ ਬੈਠੇ ਆਪਣੇ ਹੀ ਸੁਰ-ਤਾਲ ਅਤੇ ਖੜਤਾਲਾਂ 
ਖੜਕਾਉਂਦੇ ਰਹਿੰਦੇ ਹਨ। 

ਇਉਂ ਹੀ ਬੰਦੇ ਦੀ ਰੈਡਣ-ਮੁਰੈਡਣ ਦੀ ਪ੍ਰਵਿਰਤੀ ਦੇ ਬਾਵਜੂਦ ਵੀ ਕਾਦਿਰ ਦੀ 
ਕੁਦਰਤ ਵਿਚ ਫੁੱਲਾਂ ਦਾ ਖੇੜਾ ਖਿੜਿਆ ਰਹਿੰਦਾ ਹੈ। ਇਸ ਵਾਸਤੇ ਹੀ ਜਿਹੜੇ ਲੋਕ 
ਕੁਦਰਤ ਦੇ ਖੇੜੇ ਨੂੰ ਸਮਝਦੇ ਹਨ, ਉਹ ਦੁਨੀਆਂ ਨੂੰ ਲਲਕਾਰ ਕੇ 'ਤੂੰ ਕੀ ਜਾਣੇ ਪਤੀਲੇ 
ਦਿਆ ਢੱਕਣਾ, ਰਾਮਸੱਤ ਕੁੜੀਆਂ ਦੀ” ਜਿਹੀ ਬੋਲੀ ਪਾਉਂਦੇ ਹਨ। ਫਿਰ “ਹੱਸਣ-ਖੇਡਣ 
ਮਨ ਕਾ ਚਾਉ” ਦੇ ਸੈਦਰਭ ਵਿਚ “ਕੁਝ ਹੱਸ ਵੇ ਮਨਾਂ; ਕੁਝ ਖੇਡ ਵੇ ਮਨਾਂ; ਇਸ ਜੱਗ 
ਵਿੱਚ ਨਹੀਂ ਆਉਣਾ ਫੇਰ ਵੇ ਮਨਾਂ” ਜਿਹੇ ਸਾਡੇ ਲੋਕ ਸੁਤਰ ਪ੍ਰਸਿੱਧ ਹੋਏ ਹਨ। 


255/ ਹਸਦਿਆਂ ਦੇ ਘਰ ਵਸਦੇ 


ਇਸ ਪ੍ਰਸੈਗ ਵਿਚ ਜ਼ਿਕਰਯੋਗ ਹੈ ਕਿ ਹਾਸਾ ਉਹ ਹੀ ਹੈਦੜਹੇਲ ਹੁੰਦਾ ਹੈ ਜੋ ਕਿ 
ਕੁਦਰਤੀ ਤੇ ਨਿਰਛਲ ਹੋਵੇ। ਇਉਂ ਹੀ ਫਿਰ ਉਹ ਹਾਸਾ-ਖੇੜਾ ਦੁਨੀਆਂ ਨੂੰ ਭਾਉਂਦਾ ਹੈ, 
ਜੋ ਨੇਕ ਮਨੁੱਖੀ ਭਾਵਨਾਵਾਂ ਤੇ ਪ੍ਰਮ-ਪਿਆਰ ਨਾਲ ਸਰਸ਼ਾਰ ਹੋਵੇ। ਸਗੋਂ ਹਾਸਾ-ਮਖੱਲ 
ਕਿਸੇ ਕਿਸਮ ਦੇ ਕੀਨੋ-ਕੜਵਾਹਟ, ਖਟਾਸ ਤੇ ਕੰੜੇ ਕਟਾਕਸ਼ ਜਿਹੀਆਂ ਕੁੜੱਤਣਾਂ ਤੋ 
ਰਹਿਤ ਹੋਣਾ ਚਾਹੀਦਾ ਹੈ। ਹਸਮੁੱਖ ਬੋਦੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੁੰਦੀ ਹੈ ਕਿ 
ਉਹ ਆਪ ਹੱਸਣਾ ਜਾਣਦਾ ਹੈ ਤੇ ਦੂਜਿਆਂ ਨੂੰ ਹਸਾਉਣਾ ਵੀ ਜਾਣਦਾ ਹੈ। ਉਸ ਦੀ 
ਸਭ ਤੋਂ ਵਧਕੇ ਖੁਬਸੁਰਤੀ ਇਹ ਹੁੰਦੀ ਹੈ ਕਿ ਉਹ ਆਪਣੇ ਆਪ `ਤੇ ਵੀ ਦਿਲ ਖੋਲ੍ਹ ਕੇ ਹੱਸ 
ਸਕਦਾ ਹੈ। 

ਇਹ ਕੋਈ ਅਤਿਕਥਨੀ ਨਹੀਂ ਕਿ ਬੱਚਿਆਂ ਦਾ ਹਸਮੱਖ ਸੁਭਾਅ ਅਤੇ ਨਿਰਛਲ 
ਹਾਸਾ ਸਾਡੇ ਤਣਾਅ ਭਰਪੂਰ ਮਾਹੌਲ 'ਤੇ ਵੀ ਖੇੜਾ ਲਿਆ ਦਿੰਦਾ ਹੈ। ਇਸ ਪ੍ਰਥਾਇ ਮੇਰੇ 
ਬੇਟਿਆਂ ਨੇ ਮੈਨੂੰ ਇੱਕ-ਦੋ ਸੱਚੀ-ਮੁੱਚੀ ਵਾਪਰੀਆਂ ਗੱਲਾਂ ਸੁਣਾਈਆਂ ਕਿ ਜਿਨ੍ਹਾਂ ਦੀ 
ਮੌਲਿਕਤਾ ਨੂੰ ਜਦੋਂ ਬੱਚਿਆਂ ਦੇ ਨਿਰਛਲ ਮਨ ਨੇ ਫੜਿਆ ਤਾਂ ਉਹ ਆਪਣੇ-ਆਪ 
ਵਿੱਚ ਹੀ ਸਜੀਵ ਲਤੀਫ਼ੇ ਬਣ ਗਈਆਂ ਹਨ। ਇੰਝ ਖ਼ੂਬਸੂਰਤੀ ਤੇ ਹਾਸਾ ਤਾਂ ਕਣ-ਕਣ 
ਵਿਚ ਛੁਪਿਆ ਹੁੰਦਾ ਹੈ; ਬਸ ਸਿਰਫ਼ ਕੋਈ ਦੇਖਣ ਤੇ ਸੁਨਣ ਵਾਲਾ ਚਾਹੀਦਾ ਹੈ। ਫਿਰ 
ਹਾਸਾ ਤਾਂ ਰੋਣੀਆਂ ਸੂਰਤਾਂ ਨੂੰ ਵੀ ਹਸਾ ਦਿੰਦਾ ਹੈ। 

ਸਪਸ਼ਟ ਹੈ ਕਿ ਇਸ ਤਰ੍ਹਾਂ ਦਾ ਨਿਰਮਲ ਮਨ, ਸੁਭਾਅ ਦੀ ਨਿਰਛਲਤਾ ਤੇ ਪਿਆਰ 
ਦੀ ਦੌਲਤ ਸਭ ਤੋਂ ਵਧ ਬੱਚਿਆਂ ਕੋਲ ਹੁੰਦੀ ਹੈ। ਕਿਸੇ ਬੱਚੇ ਦੀ ਇਕ ਮੁਸਕਾਨ ਦਾ ਵੀ 
ਕੋਈ ਮੱਲ ਨਹੀਂ ਕਰ ਸਕਦਾ। ਇਸ ਲਈ ਹੀ ਬੱਚਿਆਂ ਦੇ ਨਿਰਸੁਆਰਥ ਤੇ ਨਿਰਛਲ 
ਹਾਸੇ ਨੂੰ ਕਿਸੇ ਇਕ ਸਮਾਜ ਦੀ ਅਜ਼ਾਰੇਦਾਰੀ ਹੀ ਨਹੀਂ, ਸਗੋਂ ਸਾਰੇ ਸੈਸਾਰ ਦੀ ਸਾਂਝੀ ਤੇ 
ਨਾਯਾਬ ਦੌਲਤ ਮੋਨਿਆ ਗਿਆ ਹੈ। 

ਫਿਰ ਦਮਨਬੀਰ ਇਹ ਗੱਲ ਵੀ ਆਮ ਹੀ ਸੁਣਾਉਂਦਾ ਹੁੰਦਾ ਸੀ ਕਿ ਕਿਸੇ ਬੁੱਢੇ ਗਵੱਈਏ 
ਦੇ ਬਨਾਵਟੀ ਦੰਦਾਂ ਦਾ ਪੀੜ੍ਹ ਕਿਸੇ ਐਤਰੇ “ਤੇ ਆ ਕੇ ਜਦੋਂ ਹਿੱਲੇ ਤਾਂ ਉਹ ਆਪਣੇ ਡੈਂਚਰ ਨੂੰ 
ਵਾਰ-ਵਾਰ ਫਿੱਟ ਕਰਨ ਦੀ ਕੋਸ਼ਿਸ਼ ਕਰੇ। ਜਦੋਂ 2-3 ਵਾਰ ਇਹ ਹੀ ਹੋਇਆ ਤਾਂ ਕਿਸੇ ਸਰੋਤੇ 
ਨੇ ਕਿਹਾ ਕਿ ਭਾਈ ਤੂੰ ਗਾਏਂਗਾ ਵੀ ਕਿ ਕੇਸਟਾਂ ਹੀ ਬਦਲਦਾ ਰਹੇਂਗਾ। 

ਇਸ ਹਾਸੇ-ਠੱਠੇ ਦੇ ਸੈਦਰਭ ਵਿੱਚ ਪੱਡੂ ਸਮਾਜ ਐਦਰ ਵਿਚਰਦੇ ਜੱਟਾਂ, ਮਰਾਸੀਆਂ, 
ਜੁਲਾਹਿਆਂ, ਅਮਲੀਆਂ, ਫੌਜੀਆਂ, ਜਟਾ-ਜੁਟ ਬੁਬਣਿਆਂ ਤੇ ਘੋਨ-ਮੋਨ ਰੋਡੇ ਸਾਧਾਂ ਨੂੰ 
ਕੁਦਰਤ ਨੇ ਹੀ ਧਰਤੀ ਦੇ ਪੁੱਤਾਂ ਵਾਲਾ ਖੁੱਲ੍ਹਾ-ਡੁੱਲ੍ਹਾ ਸੁਭਾਅ ਤੇ ਸਬਰ-ਸਬੁਰੀ ਬਖਸ਼ੀ 
ਹੋਈ ਹੈ। ਪੱਡੂ ਲੋਕਾਂ ਵਿਚ ਬਾਹਰੀ ਤੇ ਅਦਰੂਨੀ ਖੁਸ਼ੀ ਆਪਸ ਵਿਚ ਰਲ-ਗੱਡ ਹੌਦੀ ਹੈ। 
ਇਨ੍ਹਾਂ ਮਸਤ-ਮੰਲਾ ਲੋਕਾਂ ਨੂੰ ਰੱਥ ਤੋਂ ਹੀ ਹੱਸਣ-ਹਸਾਉਣ ਦੀ ਕੁਦਰਤੀ ਤੰਫ਼ੀਕ ਬਖਸ਼ਿਸ਼ 
ਵਜੋਂ ਮਿਲੀ ਹੁੰਦੀ ਹੈ। 


256/ ਹਸਦਿਆਂ ਦੇ ਘਰ ਵਸਦੇ 


ਫਿਰ ਵੱਡੀ ਬਰਕਤ ਵਾਲੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਲੋਕਾਂ ਨੂੰ ਹੱਸਣਾ ਵੀ 
ਆਉਂਦਾ ਹੈ ਤੇ ਹਸਾਉਣਾ ਵੀ ਆਉਂਦਾ ਹੈ। ਸਾਰੇ ਸੈਸਾਰ ਵਿਚ ਜੱਟ ਦੀ ਖਸਲਤ, 
ਸੁਭਾਅ ਤੇ ਉਸ ਦੀ ਪ੍ਰਵਿਰਤੀ ਬਾਰੇ ਲੌਕ ਬੋਲੀਆਂ ਤੇ ਅਖਾਣ ਮਸ਼ਹੂਰ ਹਨ। ਜੱਟ ਧਰਤੀ 
ਮਾਂ ਦਾ ਜਾਇਆ ਹੈ। ਇਸ ਵਾਸਤੇ ਇਹ ਹਾਸਿਆਂ-ਖੇੜਿਆਂ ਦਾ ਮਾਲਕ ਨਿਆਣਿਆਂ 
ਵਾਂਗੂੰ ਆਪਣੀ ਕਿਸਮਤ ਦੀਆਂ ਗੋਟੀਆਂ ਦੇ ਕਲੀ-ਜੋਟੇ ਖੇਡਦਾ ਫਿਰਦਾ ਹੈ। 

ਪੰਜਾਬੀਆਂ ਨੂੰ ਧਰਤੀ ਤੋਂ ਪ੍ਰਾਪਤ ਹੋਈ ਖੁਸ਼ਹਾਲੀ, ਦਿਲ ਦੀ ਵਿਸ਼ਾਲਤਾ ਤੇ ਸਾਦ- 
ਮੁਰਾਦਾ ਜ਼ਿੰਦਗੀ ਦੇ ਸਦਕਾ ਮਾਨਸਿਕ ਤੇ ਸਰੀਰਕ ਤੰਦਰਸਤੀ ਜਨਮਜਾਤ ਤੋ ਹੀ ਮਿਲੀ 
ਹੈ। ਖ਼ਾਸ ਕਰਕੇ ਜੱਟ ਕਿਰਸਾਣ ਤਾਂ ਸ਼ਿਵ ਭਗਵਾਨ ਤੋਂ ਲੈ ਕੇ ਹੁਣ ਤੱਕ ਆਪਣੀਆਂ 
ਪ੍ਰਸਿੱਧ ਹਨ। ਮੇਰੀ ਜਾਚੇ ਜੱਟ ਮਚਲਾ ਤੇ ਖੁਦਾ ਨੂੰ ਲੈ ਗਏ ਚੋਰ” ਜਿਹੀਆਂ ਕਹਾਣੀਆਂ 
ਜੱਟਾਂ ਦੇ ਖੁੱਲਹੇ-ਡੁੱਲ੍ਹੰ ਸੁਭਾਅ ਦੇ ਕਾਰਨ ਹੀ ਪੁਚਲਿਤ ਹੋਈਆਂ ਹੋਣਗੀਆਂ। 

ਪੱਡੂ ਲੋਕਾਂ ਦੀ ਮਸ਼ਕਰੀ, ਮਖੌਲ ਤੇ ਵਿਅਗ ਵਿੱਚ ਨਿਰਛਲਤਾ ਤੇ ਮਾਸੂਮੀਅਤ 
ਸ਼ਾਮਿਲ ਹੁੰਦੀ ਹੈ। ਧਰਾਤਲੀ ਸੱਚਾਈ ਨਾਲ ਜੁੜੇ ਹੋਏ ਇਹ ਲੋਕ ਆਪਣੀ ਟੇਢੀ ਤੇ 
ਕਸੈਲੀ ਗੱਲ ਸਹਿਜ-ਸੁਭਾਅ ਹੀ ਕਹਿ ਜਾਂਦੇ ਹਨ। ਇਸ ਦੇ ਪਿੱਛੇ ਉਨ੍ਹਾਂ ਦਾ ਆਪਣਾ 
ਤਜਰਬਾ ਹੀ ਨਹੀਂ, ਸਗੋਂ ਪੁਰਖਿਆਂ ਦਾ ਅਨੁਭਵ, ਸਿਆਣਪ ਤੇ ਵਿਦਵਤਾ ਵੀ ਹੁੰਦੀ ਹੈ। 
ਇਸ ਲਈ ਇਹ ਲੌਕ ਵੇਦਾਂ ਸ਼ਾਸਤਰਾਂ ਵਰਗੇ ਗੁੜ੍ਹ-ਗਿਆਨ ਨੂੰ ਵੀ ਖੁੰਢ ਚਰਚਾ ਦੇ 
ਖਰੜ-ਗਿਆਨ ਦੇ ਰੁਪ ਵਿਚ ਹੀ ਪ੍ਰਗਟਾਅ ਜਾਂਦੇ ਹਨ। ਇਹ ਹੀ ਕਾਰਨ ਹੈ ਕਿ ਸਾਡੇ 
ਅਖਾਣ, ਮੁਹਾਵਰੇ, ਲਕੋਕਤੀਆਂ ਤੇ ਵਿਐਗ ਅੰਜ ਲੌਕਯਾਨ ਦੇ ਸੂਤਰ ਤੇ ਲੌਕ ਸਿਆਣਪਾਂ 
ਬਣ ਚੁੱਕੇ ਹਨ। 

ਇਉਂ ਹੀ ਪੱਡੂ ਸਮਾਜ ਵਿਚ ਮਸ਼ਹੂਰ ਹੈ ਕਿ ਕੋਈ ਸਾਧ ਆਪਣੇ ਚੇਲੇ ਨਾਲ ਕਿਤੇ 
ਜਾ ਰਿਹਾ ਸੀ। ਸਾਧੁ ਨੇ ਦੋ-ਚਾਰ ਵਾਰ ਆਪਣੇ ਚੇਲੇ ਨੂੰ ਕਿਹਾ ਕਿ ਹਵਾ ਬਹੁਤ ਤੇਜ ਹੈ 
ਜਿਸ ਕਰਕੇ ਵਾਲ ਅੱਖਾਂ ਵਿਚ ਪੇ ਰਹੇ ਹਨ। ਦੋ ਕੁ ਵਾਰ ਸੁਣਨ ਤੋਂ ਬਾਅਦ ਬਾਬਾ ਜੀ ਦਾ 
ਬਾਲਕਾ ਬੋਲਿਆ, ਮਹਾਰਾਜ ਤੁਸੀਂ ਕਿਹੜਾ ਇੱਧਰ ਦਫ਼ਤਰ ਲਾਉਣਾ ਹੈ” ਇਸ ਲਈ 
ਦੂਜੇ ਪਾਸੇ ਨੂੰ ਤੁਰ ਪਵੋਂ। 

ਇਕ ਵਾਰ ਦੀ ਗੱਲ ਹੈ ਕਿ ਮਰਾਸੀ ਅਰਦਾਸਾਂ ਕਰਦਾ ਤੁਰਿਆ ਜਾਵੇ ਕਿ ਸੱਚੇ 
ਪਾਤਸ਼ਾਹ ਸਵਾਰੀ ਵਾਸਤੇ ਕੋਈ ਘੋੜੀ ਦਾ ਜੁਗਾੜ ਕਰ ਦੇਹ। ਇੰਨੇ ਨੂੰ ਅੱਗੇ ਕਿਸੇ 
ਸਰਦਾਰ ਦੀ ਘੋੜੀ ਸੂਈ ਹੋਈ ਸੀ। ਉਸ ਸਰਦਾਰ ਨੇ ਵਛੇਰੀ ਮਰਾਸੀ ਨੂੰ ਚੁਕਵਾ ਦਿੱਤੀ 
ਵਾਸਤੇ ਮੌਗੀ ਸੀ ਤੇ ਤੂੰ ਮੈਨੂੰ ਹੀ ਘੋੜੀ ਚੁਕਵਾ ਦਿੱਤੀ ਹੈ। 

ਕੁਝ ਸਮਾਂ ਪੈ ਕੇ ਫਿਰ ਉਹ ਹੀ ਸਰਦਾਰ ਮਰਾਸੀ ਨੂੰ ਕਿਤੇ ਰਾਹ ਜਾਂਦਾ ਮਿਲਿਆ ਤਾਂ 


257/ ਹਸਦਿਆਂ ਦੇ ਘਰ ਵਸਦੇ 


ਉਸ ਨੂੰ ਮਰਾਸੀ ਨੂੰ ਸੁਲ੍ਹਾ ਮਾਰੀ ਕਿ ਤੂੰ ਘੋੜੀ ਉਤੇ ਚੜ੍ਹ ਜਾਹ। ਮਰਾਸੀ ਪਹਿਲਾਂ ਹੀ 
ਡਰਿਆ ਹੋਇਆ ਸੀ ਕਿ ਕਿਤੇ ਸਰਦਾਰ ਫਿਰ ਵਛੇਰੀ ਨਾ ਚੁਕਵਾ ਦੇਵੇ। ਇਸ ਵਾਸਤੇ 
ਉਹ ਮਿੰਨਤਾਂ ਕਰੀ ਜਾਵੇ ਕਿ ਮੈਂ ਘੋੜੀ 'ਤੇ ਨਹੀਂ ਚੜ੍ਹਨਾ। ਸਰਦਾਰ ਜੀ ਨੇ ਉਸ ਨੂੰ ਜਦੋਂ 
ਵਿਚਲੀ ਗੱਲ ਪੁੱਛੀ ਤਾਂ ਮਰਾਸੀ ਕਹਿਣ ਲੱਗਾ ਸਰਦਾਰਾ ਮੈਂ ਘੋੜੀ ਦੀ ਸਵਾਰੀ ਕਰਨ 
ਦੇ ਲਾਲਚ ਨਾਲ ਆਪਣੀ ਚਾਲ ਨਹੀਂ ਗੁਆਉਣੀ ਚਾਹੁੰਦਾ। 

ਇਉਂ ਹੀ ਇਕ ਅਫੀਮੀ ਦੇ ਘਰ ਬਟਾਉ ਭਾਵ ਮਹਿਮਾਨ ਆ ਗਏ, ਉਹ ਗਵਾਂਢੀਆਂ 
ਦੇ ਘਰ ਮੋਜਾਂ ਮੋਗਣ ਗਿਆ। ਗਵਾਂਢੀ ਨੇ ਕੋਠੇ ਤੋਂ ਮਜਾ ਲਟਕਾ ਦਿੱਤਾ। ਅਮਲੀ ਨੇ 
ਮਜਾ ਫੜਣ ਲਈ ਜਦੋਂ ਹੱਥ ਉਤਾਂਹ ਨੂੰ ਕੀਤੇ ਤਾਂ ਉਸ ਦਾ ਹੱਥ ਕਿੱਲੀ ਨੂੰ ਪੈ ਗਿਆ। 
ਉੱਧਰੋਂ ਮਜਾ ਉਸ ਦੇ ਸਿਰ ਵਿਚ ਆ ਵੱਜਿਆ ਤਾਂ ਅਮਲੀ ਕਹਿਣ ਲੱਗਾ, ਬਾਈ ਸਿਆਂ 
ਮੈਨੂੰ ਇਕ ਮੋਜਾ ਹੀ ਚਾਹੀਦਾ ਸੀ। ਮੈਂ ਹਾਲੇ ਪਹਿਲਾ ਮੇਜਾ ਤਾਂ ਲਾਹਿਆ ਹੀ ਨਹੀਂ ਸੀ; ਤੂੰ 
ਦੂਜਾ ਮੇਜਾ ਐਂਵੇ ਹੀ ਛੱਡ ਦਿੱਤਾ। 

ਇਸ ਤਰ੍ਹਾਂ ਹੀ ਕੋਈ ਅਮਲੀ ਦਿੱਲੀ ਜਾਣ ਵਾਸਤੇ ਫਿਰੋਜ਼ਪੁਰ ਤੋਂ ਦਿੱਲੀ ਜਾਣ 
ਵਾਲੀ ਗੱਡੀ 'ਤੇ ਚੜ੍ਹਿਆ। ਜਦੋਂ ਬਠਿੰਡੇ ਜੋਕਸ਼ਨ 'ਤੇ ਜਾ ਕੇ ਦਿੱਲੀ ਤੋਂ ਫਿਰੋਜ਼ਪੁਰ 
ਆਉਣ ਵਾਲੀ ਗੱਡੀ ਨਾਲ ਕਰਾਸ ਹੋਇਆ ਤਾਂ ਉਹ ਨਸ਼ੇ ਦੀ ਲੋਰ ਵਿਚ ਫਿਰੋਜ਼ਪੁਰ ਨੂੰ 
ਜਾ ਰਹੀ ਗੱਡੀ ਵਿਚ ਉਤਲੀ ਸੀਟ 'ਤੇ ਲੰਮਾ ਪੈ ਗਿਆ। ਜਦੋਂ ਗੱਡੀ ਤੁਰੀ ਤਾਂ ਉਹ 
ਨਾਲ ਦੀਆਂ ਸਵਾਰੀਆਂ ਨੂੰ ਪੁੱਛਣ ਲੱਗਾ ਕਿ, “ਬਾਈ ਤੁਸੀਂ ਕਿਥੇ ਜਾਣਾ ਹੈ?” ਉਨ੍ਹਾਂ 
ਨੇ ਕਿਹਾ ਕਿ ਅਸੀਂ ਤਾਂ ਫਿਰੋਜ਼ਪੁਰ ਜਾ ਰਹੇ ਹਾਂ। ਇਸ 'ਤੇ ਜੱਟ ਬੋਲ ਉੱਠਿਆ ਕਿ 'ਵਾਰੇ 
-ਵਾਰੇ ਜਾਈਏ ! ਸਾਲੇ ਐਗਰੇਜ਼ਾਂ ਦੇ ਦਿਮਾਗ ਤੋਂ ਕਿ ਜਿਨ੍ਹਾਂ ਨੇ ਇਹ ਗੱਡੀ ਬਣਾਈ ਹੈ ਕਿ 
ਥੱਲੇ ਵਾਲੀਆਂ ਸਵਾਰੀਆਂ ਤਾਂ ਫਿਰੋਜ਼ਪੁਰ ਜਾ ਰਹੀਆਂ ਹਨ ਤੇ ਉਤਲੀਆਂ ਦਿੱਲੀ ਨੂੰ 
ਜਾ ਰਹੀਆਂ ਹਨ। 

ਵੈਸੇ ਤਾਂ ਹਰ ਨਸ਼ਾ ਹੀ ਦਿਮਾਗ ਨੂੰ ਘੁੰਮਾ ਦਿੰਦਾ ਹੈ, ਪਰ ਸ਼ਰਾਬ ਦੀ ਇੱਲਤ ਬੰਦੇ 
ਦੀ ਅਕਲ `ਤੇ ਪਰਦਾ ਪਾਉਣ ਲਈ ਹੋਰ ਨਸ਼ਿਆਂ ਤੋਂ ਮੁਹਰੇ ਹੈ ਅਤੇ ਇਹ ਤਕਰੀਬਨ ਹਰ 
ਫੌਜਦਾਰੀ ਕੇਸ ਵਿਚ ਆਪਣਾ ਜਲਵਾ ਦਿਖਾਉਂਦੀ ਹੈ। ਇਉ' ਅਕਲ 'ਤੇ ਪਰਦਾ ਪੈਣ ਦੇ 
ਪ੍ਰਸੈਗ ਵਿਚ ਇਕ ਵਾਰੀ ਦੀ ਗੱਲ ਹੈ ਕਿ ਫਿਰੋਜ਼ਪੁਰ ਰੇਲਵੇ ਸਟੇਸ਼ਨ 'ਤੇ ਮੱਖੁ ਵੱਲ ਦਾ 
ਇਕ ਮਝੈਲ ਭਾਊ ਤੇ ਅਬੋਹਰ ਦਾ ਬਿਸ਼ਨੋਈ ਇਕੱਠੇ ਹੋ ਗਏ। ਉਨ੍ਹਾਂ ਨੇ ਸਟੇਸ਼ਨ ਮਾਸਟਰ 
ਤੋਂ ਪੁੱਛਿਆ ਕਿ ਬਠਿੰਡੇ ਨੂੰ ਗੱਡੀ ਕਦੋਂ ਕੁ ਜਾਊਗੀ? ਗੌਰਤਲਬ ਹੈ ਕਿ ਦੇਸ਼ ਦੀ ਵੰਡ ਤੋਂ 
ਬਾਅਦ ਹੁਣ ਫਿਰੋਜ਼ਪੁਰ ਸ਼ਹਿਰ ਉਤਰ ਰੇਲਵੇ ਦਾ ਅਖੀਰਲਾ ਸਟੇਸ਼ਨ ਬਣ ਚੁੱਕਾ ਹੈ। ਇਸ 
ਹੀ ਦੱਸ ਸਕਦਾ ਹਾਂ ਕਿ ਵਾਪਸ ਕਦੋਂ ਜਾਊਗੀ। 

ਖ਼ੈਰ! ਦੋਨਾਂ ਸੱਜਣਾਂ ਗੱਡੀ ਦੀ ਉਡੀਕ ਵਿਚ ਰਲ ਕੇ ਦਾਰੁ ਦੀ ਬੋਤਲ ਦਾ ਜੁਗਾੜ 


258/ ਹਸਦਿਆਂ ਦੇ ਘਰ ਵਸਦੇ 


ਕਰ ਲਿਆ। ਫਿਰ ਉਹ ਹਵਾ-ਪਿਆਜ਼ੀ ਜਿਹੇ ਹੋ ਕੇ ਆਪਸ ਵਿਚ ਖਹਿਬੜਣ ਲੱਗ ਪਏ 
। ਭਾਊ ਕਹੇ ਕਿ ਸਾਹਮਣੇ ਸੁਰਜ ਛਿਪ ਰਿਹਾ ਹੈ ਤੇ ਕਿੱਡਾ ਸੋਹਣਾ ਨਜ਼ਾਰਾ ਹੈ। ਬਿਸ਼ਨੋਈ 
ਕਹੇ ਕਿ ਓ ਊੱਧੀ ਖੋਪੜੀ ! ਯੇ ਤੋਂ ਪੂਰਨਮਾਸ਼ੀ ਕਾ ਚਾਂਦ ਸੈ। ਇਸ ਤਰ੍ਹਾਂ ਜਦੋਂ ਦੋਵਾਂ ਵਿੱਚ 
ਬਹਿਸ ਖਾਸੀ ਭਖ ਗਈ ਤਾਂ ਉਨ੍ਹਾਂ ਨੇ ਸਟੇਸ਼ਨ 'ਤੇ ਜਾਂਦੇ ਇਕ ਫੌਜੀ ਨੂੰ ਕਿਹਾ ਕਿ ਵੀਰ ਤੂੰ 
ਹੀ ਕੋਈ ਨਿਰਣਾ ਕਰ। ਉਹ ਵੀ ਸਮਝ ਗਿਆ ਕਿ ਇਹ ਬਾਈ ਹਵਾ ਦੇ ਘੰੜੇ 'ਤੇ ਚੜ੍ਹੇ ਹੋਏ 
ਹਨ। ਇਸ ਲਈ ਉਹ ਕਹਿਣ ਲੱਗਾ ਕਿ ਭਰਾਵੋ ਇਹ ਤੁਹਾਡੀ ਆਪੋ-ਆਪਣੇ ਇਲਾਕੇ 
ਦੀ ਗੱਲ ਹੈ। ਮੈਂ ਤਾਂ ਬਠਿੰਡੇ ਤੋਂ ਆਇਆਂ ਹਾਂ, ਸੋ ਮੈਂ ਨਹੀਂ ਕਹਿ ਸਕਦਾ ਕਿ ਇਹ ਸੂਰਜ 
ਹੈ ਕਿ ਚੰਦ ਹੈ। 

ਇਸ ਤਰ੍ਹਾਂ ਹੀ ਕੋਈ ਜੱਟ ਰੇਲ ਵਿਚ ਸਫ਼ਰ ਕਰ ਰਿਹਾ ਸੀ ਤਾਂ ਉਸ ਦੇ ਡੱਬੇ ਵਿਚ 
ਇਕ ਬੋਗਾਲੀ ਤੇ ਇਕ ਮਦਰਾਸੀ ਦੇ ਦਰਮਿਆਨ ਇਕ ਭਖਵੀ' ਬਹਿਸ ਚੱਲ ਰਹੀ ਸੀ ਕਿ 
ਭਾਰਤ ਵਿਚ ਕ੍ਰਾਂਤੀ ਆਉਣ ਵਾਲੀ ਹੀ ਹੈ। ਮਦਰਾਸੀ ਕਹਿ ਰਿਹਾ ਸੀ ਕਿ ਸਾਡੇ ਦੇਸ਼ ਵਿਚ 
ਅੱਜ ਤੱਕ ਤਾਂ ਰੈਵੋਲਿਊਸ਼ਨ ਆਇਆ ਨਹੀਂ ਤੇ ਅੱਗੇ ਆਉਣ ਦੀ ਉਮੀਦ ਨਹੀਂ। ਜਦੋਂ 
ਗੱਲ ਖਾਸੇ ਰੱਲੇ ਤੱਕ ਪਹੁੰਚ ਗਈ ਤਾਂ ਜੱਟ ਕਹਿਣ ਲੱਗਾ ਕਿ ਭਾਈ ਮੈਂ ਸੌਣ ਲੱਗਾ ਹਾਂ। 
ਇਕ ਗੱਲ ਦਾ ਖਿਆਲ ਰੱਖਿਉ ਕਿ ਤੁਹਾਡਾ ਰੈਵੋਲਿਊਸ਼ਨ ਆਵੇ ਜਾਂ ਨਾ; ਪਰ ਜਦੋਂ ਮੇਰਾ 
ਸਟੇਸ਼ਨ 'ਫਤਿਆਬਾਦ” ਆ ਗਿਆ ਤਾਂ ਮੇਨੂੰ ਉਠਾ ਦਿਓ। 

ਇਸ ਤਰ੍ਹਾਂ ਹੀ ਸਾਡੇ ਸਮਾਜ ਵਿਚ ਪੁਲਿਸ ਦੀਆਂ ਥਾਣੇਦਾਰੀ ਵਧੀਕੀਆਂ ਪ੍ਰਸਿੱਧ 
ਹਨ। ਇਕ ਵਾਰ ਕਿਸੇ ਆਮ ਜਿਹੇ ਬਦੇ ਦੇ ਘਰ ਚੋਰੀ ਹੋ ਗਈ। ਥਾਣੇਦਾਰ ਪੁੱਛ-ਪੜਤਾਲ 
ਕਰਨ ਲਈ ਪਿਡ ਵਿਚ ਆਇਆ ਤਾਂ ਘਰ ਦੇ ਮਾਲਕ ਨੇ ਰਪਟ ਵਿਚ ਗਹਿਣੇ-ਗੰਟੇ, ਭਾਂਡੇ 
-ਟੀਂਡੇ ਤੇ ਨਿਕ-ਸੁੱਕ ਦੇ ਨਾਲ ਕੁੱਕੜ ਵੀ ਲਿਖਵਾ ਦਿੱਤਾ। ਇਨੇ ਨੂੰ ਉਨ੍ਹਾਂ ਦਾ ਕੁੱਕੜ 
ਉੱਧਰੋਂ ਦੀ ਨੰਘਿਆ ਤਾਂ ਥਾਣੇਦਾਰ ਕਹਿਣ ਲੱਗਾ ਕਿ ਤੂੰ ਰਪਟ ਵਿਚ ਕੁੱਕੜ ਕਿਉਂ 
ਲਿਖਵਾਇਆ ਹੈ। ਇਸ 'ਤੇ ਮਾਲਕ ਕਹਿਣ ਲੱਗਾ ਕਿ ਜਨਾਬ ਇਹ ਇਸ ਵਾਸਤੇ 
ਲਿਖਵਾਇਆ ਹੈ ਕਿ ਇਹ ਕੁੱਕੜ ਵੀ ਤਾਂ ਤੁਸੀਂ ਸੇਵਾ-ਪਾਣੀ ਵਿਚ ਰਗੜ ਹੀ ਜਾਣਾ ਹੈ। 
ਜੱਟ ਤੇ ਪੰਡਿਤ 

ਲਹਿੰਦੇ ਪਜਾਬ ਵਿਚ ਰਹਿੰਦੇ ਖੁਸ਼-ਤਬੀਅਤ ਪਠਾਣਾਂ ਤੇ ਜੱਟਾਂ ਸਬੈਧੀ ਅਨੇਕਾਂ ਹੀ 
ਮਸ਼ਕਰੀਆਂ ਤੇ ਮਖੰਲ ਹਨ। ਇਕ ਵਾਰੀ ਕੋਈ ਜੱਟ ਆਪਣੇ ਪਠਾਣ ਦੋਸਤ ਦੇ ਘਰ 
ਦਾਅਵਤ 'ਤੇ ਗਿਆ। ਜਦੋਂ ਉਹ ਦਸਤਰ-ਖਾਨ 'ਤੇ ਖਾਣਾ ਖਾਣ ਬੈਠੇ ਤਾਂ ਪਠਾਣ ਨੇ 
ਆਪਣੇ ਨੰਕਰ ਨੂੰ ਬਜ਼ਾਰੇਂ ਦਹੀਂ ਲਿਆਉਣ ਭੇਜਿਆ। ਉਸ ਦਾ ਨੱਕਰ ਅਲਾਹਦੀਨ ਦੇ 
ਚਿਰਾਗ ਦੇ ਜਿੰਨ ਵਾਂਗੂੰ ਦੋ-ਚਾਰ ਮਿੰਟਾਂ ਵਿਚ ਹੀ ਦਹੀਂ ਲੈ ਕੇ ਹਾਜ਼ਰ ਹੋ ਗਿਆ। ਕੁਝ 
ਦਿਨ ਬਾਅਦ ਜਦੋਂ ਮੋੜਵੇਂ ਸੱਦੇ 'ਤੇ ਪਠਾਣ ਜੱਟ ਦੇ ਘਰ ਆਇਆ ਤਾਂ ਜੱਟ ਨੇ ਵੀ ਉਸ 
ਨੂੰ ਜਲਵਾ ਦਿਖਾਉਣ ਖਾਤਿਰ ਆਪਣੇ ਨੰਕਰ ਨੂੰ ਹੁਕਮ ਚਾੜ੍ਹ ਦਿੱਤਾ ਕਿ ਭੱਜ ਕੇ ਦਹੀਂ 


259/ ਹਸਦਿਆਂ ਦੇ ਘਰ ਵਸਦੇ 


ਲਿਆ। 

ਖ਼ੈਰ ! ਜਦੋਂ ਉਹ ਤਕਰੀਬਨ ਖਾਣਾ ਖਾ ਚੁੱਕੇ ਸਨ ਤਾਂ ਦਰਵਾਜ਼ੇ ਦਾ ਪਰਦਾ ਹਿੱਲਿਆ। 
ਜੱਟ ਨੇ ਤੁਰੈਤ ਆਪਣੇ ਨਕਰ ਨੂੰ ਪੁੱਛਿਆ ਕਿ ਉਹ ਦਹੀਂ ਲੈ ਆਇਆ ਹੈ ਤਾਂ ਅੰਗੋ 
ਜਵਾਬ ਮਿਲਿਆ ਕਿ ਜਨਾਬ ਮੈਂ ਤਾਂ ਹਾਲੇ ਜੋੜੇ ਭਾਲਦਾ ਫਿਰਦਾ ਹਾਂ। 
ਪ੍ਰਸਿੱਧ ਹੋ ਚੁੱਕੇ ਹਨ। ਸੈਨ 1965 ਦੀ ਲੜਾਈ ਵੇਲੇ ਇਕ ਝਾਂਗੀ ਬਾਬਾ ਆਪਣੇ ਸਾਥੀ ਨੂੰ 
ਪੁੱਛ ਰਿਹਾ ਸੀ ਕਿ ਯੂ.ਐਨ.ਓ ਵਿਚ ਜਾ ਕੇ ਇੰਨੇ ਰਾਸ਼ਟਰਪਤੀ ਤੇ ਪ੍ਰਧਾਨ ਮੇਤਰੀ ਕੀ 
ਕਰਨਗੇ ਤਾਂ ਦੂਜਾ ਬਾਬਾ ਕਹਿਣ ਲੱਗਾ ਕਿ ਲੈ ਹੋਰ ਕੀ ਕਰਨਗੇ; ਇਹ ਸਾਰੇ ਇਕਠੇ ਹੋ ਕੇ 
ਵਿਸ਼ਵ ਸ਼ਾਂਤੀ ਵਾਸਤੇ ਯੁੱਧ ਕਰਨਗੇ। 

ਇਉਂ ਹੀ ਉਦੋਂ ਪਾਕਿਸਤਾਨ ਰੇਡੀਉ ਤੋਂ ਕਿੰਨੇ ਹੀ ਹਾਸਰਸੀ ਪ੍ਰਸੈਗ ਤਾਂ ਅੱਜ ਵੀ 
ਲੌਕਾਂ ਨੂੰ ਯਾਦ ਹੋਣਗੇ। ਇਸ ਪ੍ਰਸੈਗ ਵਿਚ ਉਥੇ ਇਕ ਵਾਰੀ ਵਾਰਤਾਲਾਪ ਚੱਲ ਰਿਹਾ ਸੀ 
ਕਿ ਭਾਰਤ ਐਟਮ ਬੈਬ ਬਣਾ ਕੇ ਹੁਣ ਅੱਗੇ ਕੀ ਕਰੁਗਾ। ਇਸ 'ਤੇ ਦੂਜਾ ਸਾਥੀ ਕਹਿਣ 
ਲੱਗਾ ਕਿ ਐਟਮ ਬੰਬ ਤੇ “ਭਾਰਤ ਦੀ ਸ਼ਾਂਤੀ” ਕੱਦੂ ਰਿਨਿਆਂ ਕਰਗੀ। 
ਜੀ ਨੇ ਦੇਸ਼ ਨੂੰ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦਿੰਦੇ ਹੋਏ ਪ੍ਰੇਰਣਾ ਕੀਤੀ ਕਿ ਵੱਧ ਤੋਂ 
ਵੱਧ ਫਸਲ ਪੈਦਾ ਕੀਤੀ ਜਾਵੇ। ਇਸ ਉਤੇ ਵਿਅਗ ਕਰਦੇ ਹੋਏ, ਪਾਕਿਸਤਾਨ ਰੇਡੀਉਂ 
ਵਾਲਿਆਂ ਨੇ ਕਿਹਾ ਕਿ ਹੁਣ ਤਾਂ ਭਾਰਤ ਵਾਲੇ ਕੋਠਿਆਂ ਤੋਂ ਲੈ ਕੇ ਆਪਣੀਆਂ ਟੋਪੀਆਂ 
ਤੱਕ ਕਣਕ ਬੀਜਣ ਲੱਗ ਪਏ ਹਨ। ਫਿਰ ਵਾਰਤਾਕਾਰ ਦੇ ਦੂਜੇ ਸਾਥੀ ਨੇ ਤੋੜਾ ਝਾੜਦੇ 
ਹੋਏ ਕਿਹਾ ਕਿ ਲੈ ਆਪਾਂ ਕਿਹੜਾ ਕਿਸੇ ਨਾਲੋਂ ਘੱਟ ਹਾਂ। ਪਾਕਿਸਤਾਨ ਵਾਲਿਆਂ ਨੇ ਵੀ 
ਮੁਰਗੀਆਂ ਪਾਲਣੀਆਂ ਸ਼ਰ ਕਰ ਦਿੱਤੀਆਂ ਹਨ ਤੇ ਕਈ ਕੁੱਕੜ ਤਾਂ ਹੁਣ ਉਨ੍ਹਾਂ ਦੇ ਵੱਡੇ 
ਮੋਤਰੀ ਜਿੱਡੇ ਹੋਏ ਫਿਰਦੇ ਹਨ। 

ਫਿਰ ਉਨ੍ਹਾਂ ਦਿਨਾਂ ਦੀ ਗੱਲ ਹੀ ਹੈ ਕਿ ਆਦਮਪੁਰ ਬੈਬਾਰੀ ਹੋ ਰਹੀ ਸੀ ਤਾਂ ਬੰਤਾ 
ਸਿੰਘ ਆਪਣੀ ਘਰ ਵਾਲੀ ਨੂੰ ਬਾਹਰ ਸੱਦਿਆ ਕਿ ਭਾਗਵਾਨੇ ਆ ਕੇ ਦੇਖ ਬੋਬ ਗੜ੍ਹਿਆਂ 
ਵਾਂਗੁ ਵਰ ਰਹੇ ਹਨ। ਅੱਗੋ ਮਾਈ ਕਹਿੰਦੀ ਮੈਂ ਭੱਜ ਕੇ ਆਪਣਾ ਡੈਂਚਰ ਲਾ ਲਵਾਂ, ਤਾਂ 
ਬਾਬਾ ਉਸ ਨੂੰ ਕਹਿਣ ਲੱਗਾ ਕਿ ਸੰਹਰੀਏ ! ਜਹਾਜ਼ ਬੰਬ ਵਰ੍ਹਾ ਰਿਹਾ ਹੈ ਕੋਈ ਕੁਰਕੁਰੇ ਨਹੀਂ 
ਸੁੱਟ ਰਿਹਾ। 

ਇਸ ਤਰ੍ਹਾਂ ਹੀ ਪਾਰਲੀਮੈਂਟ ਤੱਕ ਦੀ ਅਕਸਰ ਹੀ ਹਾਸੇ-ਖੇਡੇ ਦਾ ਮਾਹੌਲ ਬਣਦਾ 
ਰਹਿੰਦਾ ਹੈ। ਸੈਨ 1962 ਵਿਚ ਚੀਨ ਦੀ ਲੜਾਈ ਤੋਂ ਬਾਅਦ ਤੱਤਕਾਲੀਨ ਪ੍ਰਧਾਨ ਮੇਤਰੀ 
ਨਹਿਰੁ ਜੀ ਨੇ ਅਕਸਾਈ-ਚੀਨ ਸਬੋਧੀ ਪਾਰਲੀਮੈਂਟ ਵਿਚ ਬਿਆਨ ਦਿੰਦੇ ਹੋਏ ਕਿਹਾ ਸੀ 
ਸਾਨੂੰ ਚੀਨ ਨਾਲ ਸਰਹੱਦਾਂ 'ਤੇ ਲੜ-ਮਰਨ ਦੀ ਲੌੜ ਨਹੀਂ ਹੈ ਕਿਉਂਕਿ ਇਸ ਇਲਾਕੇ 


260/ ਹਸਦਿਆਂ ਦੇ ਘਰ ਵਸਦੇ 


ਵਿਚ ਘਾਹ ਦਾ ਇਕ ਵੀ ਤਿਣਕਾ ਪੈਦਾ ਨਹੀਂ ਹੁੰਦਾ। ਇਸ ਉਤੇ ਮਹਾਂਵੀਰ ਤਿਆਗੀ 
ਸ਼ਾਸਤਰੀ ਨੇ ਮੈਂਬਰ ਪਾਰਲੀਮੈਂਟ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਆਪਣੀ ਟੋਪੀ ਲਾ ਕੇ ਕਿਹਾ 
ਕਿ ਮੇਰੇ ਸਿਰ 'ਤੇ ਕੋਈ ਵਾਲ ਨਹੀਂ ਹੈ। ਇਸ ਵਾਸਤੇ ਕੀ ਮੈਂ ਆਪਣਾ ਸਿਰ ਕਲਮ ਕਰਵਾ 
ਦੇਵਾਂ। 

ਇਉ ਹੀ ਪਿਛੇ ਜਿਹੇ ਇਕ-ਦੋ ਸਾਲਾਂ ਦੀ ਗੱਲ ਹੈ ਕਿ ਲਾਲੂ ਪ੍ਰਸਾਦ ਪਾਰਲੀਮੈਂਟ 
ਵਿਚ ਬੋਲ ਰਿਹਾ ਸੀ ਕਿ ਚਾਰੇ ਘੁਟਾਲੇ ਸਬੈਧੀ ਮੱਝਾਂ-ਗਾਵਾਂ ਤਾਂ ਕੁਝ ਬੋਲਦੀਆਂ ਨਹੀਂ, 
ਪਰ ਸਾਡੇ ਮੈਂਬਰ ਪਾਰਲੀਮੈਂਟ ਪਤਾ ਨਹੀਂ ਇਸ ਬਾਰੇ ਕਿਉਂ ਨਹੀਂ ਰੌਲਾ ਪਾਉਣੌ ਹਟਦੇ। 
ਦੁਸ਼ਵਾਰੀਆਂ, ਮੁਸ਼ਕਿਲਾਂ ਤੇ ਸਖ਼ਤੀਆਂ ਨਾਲ ਦੋ-ਚਾਰ ਹੁੰਦਾ ਰਹਿੰਦਾ ਹੈ, ਪਰ ਇਸ ਦੇ 
ਬਾਵਜੂਦ ਵੀ ਇਹ ਲੌਕ ਆਪਣੇ ਹੀ ਮਨੋਰੋਜਨ ਦੇ ਸਾਧਨ ਘੜ ਲੈਂਦੇ ਹਨ। ਇਕ ਵਾਰੀ 
ਨਵ-ਵਿਆਹੁਤਾ ਜੋੜਾ ਖੁਸ਼ੀ ਵਿਚ ਨੱਚਣ ਲੱਗ ਪਿਆ ਤਾਂ ਘਰਵਾਲੀ ਕਹਿਣ ਲੱਗੀ ਕਿ 
ਤੂੰ ਮੈਨੂੰ ਮੋਰ ਵਾਂਗੂੰ ਪੈਲ ਪਾ ਕੇ ਵਿਖਾ। ਜਦੋਂ ਘਰ ਵਾਲਾ ਆਪਣੇ ਪਿਛੇ ਛੱਜ ਬੋਨ੍ਹ ਕੇ ਨੱਚਣ 
ਲੱਗਾ ਤਾਂ ਨਾਲ ਦੇ ਚੁੱਲ੍ਹੇ ਤੋਂ ਉਸ ਦੇ ਛੱਜ ਨੂੰ ਅੱਗ ਲੱਗ ਗਈ। ਇਸ ਉਤੇ ਉਸ ਦੀ 
ਘਰਵਾਲੀ ਮੋਰਨੀ ਵਾਂਗੂੰ ਕੂਕਾਂ ਮਾਰਨ ਲੱਗੀ 'ਘਿਆਕੋ ! ਸਾਡਾ ਕਲਹਿਰੀ ਮੋਰ ਮੱਚ ਗਿਆ। 

ਇਥੇ ਪੱਡੂ ਜੀਵਨ ਦਾ ਇਕ ਪ੍ਰਸੈਗ ਇਹ ਹੈ ਕਿ ਕਿਸੇ ਦੀ ਧੀ ਉਧਲ ਗਈ। ਇਸ 
ਉਤੇ ਉਸ ਦੀ ਮਾਂ ਰੌਲੀ ਪਾਈ ਜਾਵੇ ਕਿ ਹੋਰ ਤਾਂ ਗੱਲ ਛੰਡੋਂ ; ਮੇਰੀ ਧੀ ਬੜੀ ਸਿਆਣੀ ਸੀ। 
ਇਸ ਲਈ ਉਹ ਪਹਿਲਾਂ ਹੀ ਕਈ ਦਿਨਾਂ ਤੋਂ ਕਹਿ ਰਹੀ ਸੀ ਕਿ ਆਪਣੇ ਘਰੇ ਹੁਣ ਇਕ 
ਜੀਅ ਨਹੀਂ ਰਹਿਣਾ। 

ਕਿਸੇ ਬੰਦੇ ਦਾ ਐਕਸੀਡੇਂਟ ਹੋ ਗਿਆ, ਉਸ ਦਾ ਦੋਸਤ ਜਦੋਂ ਪਤਾ ਲੈਣ ਗਿਆ ਤਾਂ 
ਉਹ ਸੋਚੀ ਪੈ ਗਿਆ ਕਿ ਇਹ ਬੈਦਾ ਸਾਰਾ ਤਾਂ ਪਲੱਸਤਰ ਵਿਚ ਮੜ੍ਹਿਆ ਪਿਆ ਹੈ ਤਾਂ 
ਹੁਣ ਇਸ ਦਾ ਹਾਲ ਕੀ ਪੁੱਛਾਂ? ਖ਼ੋਰ, ਇੰਨੇ ਨੂੰ ਮਰੀਜ਼ ਮਿੱਤਰ ਨੇ ਅੱਖ ਝਪਕੀ ਤਾਂ ਉਸ ਦਾ 
ਹਮਦਰਦ ਬੇਲੀ ਕਹਿਣ ਲੱਗਾ ਕਿ ਚਲੋਂ ਸ਼ੱਕਰ ਹੈ ਅੱਖ ਤਾਂ ਬਚੀ। 

ਕੋਈ ਬੁੱਢਾ ਅੱਖਾਂ ਵਾਲੇ ਡਾਕਟਰ ਕੌਲ ਗਿਆ ਤਾਂ ਡਾਕਟਰ ਪੁੱਛਣ ਲੱਗਾ ਕਿ 
ਬਾਬਾ ਤੇਰੀ ਨੇੜੇ ਦੀ ਨਜ਼ਰ ਕਮਜ਼ੋਰ ਹੈ ਕਿ ਦੂਰ ਦੀ। ਇਸ ਉਤੇ ਬਾਪੂ ਕਹਿਣ ਲੱਗਾ ਕਿ 
ਡਾਕਦਾਰਾ ਇਹ ਸਾਲੀ ਸਾਲੀ ਨਜ਼ਰ ਵੀ ਦੋ ਤਰ੍ਹਾਂ ਦੀ ਹੁੰਦੀ ਹੈ? ਇੰਨੇ ਨੂੰ ਡਾਕਟਰ ਸਾਹਿਬ 
ਨੇ ਲੈਂਜ਼ ਲਾ ਕੇ ਉਸ ਨੂੰ ਪੁੱਛਿਆ ਕਿ ਤੈਨੂੰ ਮੈਂ ਕਿਵੇਂ ਦਿਸਦਾ ਹਾਂ ਤਾਂ ਉਸ ਨੇ ਕਿਹਾ ਕਿ 
ਤੂੰ ਤਾਂ ਮੈਨੂੰ ਧੈਦਲਾ ਜਿਹਾ ਦਿਸਦਾ ਹੈਂ। ਫਿਰ ਡਾਕਟਰ ਨੇ ਕਿਹਾ ਕਿ ਬਾਬਾ ਬਾਹਰ ਦੇਖ ਕੇ 
ਦੱਸ ਤਾਂ ਬਾਬੇ ਦੀਆਂ ਬਾਛਾਂ ਹੀ ਖਿੜ ਗਈਆਂ ਕਿ ਭਾਈ ਬਾਹਰ ਤਾਂ ਬਲਾ ਹੀ ਸੋਹਣੀ 
ਕੁੜੀ ਤੁਰੀ ਜਾਂਦੀ ਹੈ। ਜ਼ਾਹਿਰ ਹੈ ਕਿ ਪੱਡੂ ਸਮਾਜ ਦੇ ਹਾਸੇ ਆਪਣੇ ਆਪ ਵਿਚ ਹੀ ਅਨੌਖੇ 
ਤੇ ਨਿਵੇਕਲੇ ਹੀ ਹੁੰਦੇ ਹਨ। 


261/ ਹਸਦਿਆਂ ਦੇ ਘਰ ਵਸਦੇ 


ਇਕ ਡਾਕਟਰ ਨੇ ਗਲਤੀ ਨਾਲ ਕਿਸੇ ਬਾਬੇ ਦੇ ਇਕ ਦੀ ਥਾਂ ਦੋ ਦੋਦ ਕੱਢ ਦਿੱਤੇ। 
ਇਸ 'ਤੇ ਬਾਬਾ ਕਹਿਣ ਲੱਗਾ ਕਿ ਕੀੜਾ ਤਾਂ ਇਕ ਜਾੜ੍ਹ ਨੂੰ ਲੱਗਿਆ ਸੀ, ਪਰ ਤੂੰ ਮੇਰੀਆਂ 
ਦੋਵੇਂ ਜਾੜ੍ਹਾਂ ਕਿਉਂ ਕੱਢ ਦਿੱਤੀਆਂ ਹਨ। ਡਾਕਟਰ ਨੇ ਜਵਾਬ ਦਿੱਤਾ ਕਿ ਮੈਂ ਨਾਲ ਦੀ ਜਾੜ੍ਹ 
ਇਸ ਲਈ ਕੱਢੀ ਹੈ ਕਿ ਕੀੜਾ ਇਸ ਜਾੜ੍ਹ 'ਤੇ ਬੈਠ ਕੇ ਦੂਜੀ ਜਾੜ੍ਹ ਨੂੰ ਖਾਂਦਾ ਸੀ। 

ਕਿਸੇ ਹੋਟਲ ਵਿਚ ਬੇਬੇ ਤੇ ਬਾਪੁ ਰੋਟੀ ਖਾ ਰਹੇ ਸਨ ਤੇ ਉਨ੍ਹਾਂ ਕੋਲ ਇਕੋ ਹੀ ਡੇਂਚਰ 
ਸੀ। ਜਦੋਂ ਉਨ੍ਹਾਂ ਵਿਚੋਂ ਇਕ ਜਣਾ ਖਾਂਦਾ ਸੀ ਤਾਂ ਦੂਜਾ ਉਸ ਵੱਲ ਵੇਖੀ ਜਾਂਦਾ ਸੀ। ਇਸ 
ਉਤੇ ਬਹਿਰਾ ਹੈਰਾਨ ਹੋ ਕੇ ਪੁੱਛਣ ਲੱਗਾ ਕਿ ਇਹ ਮਾਜਰਾ ਕੀ ਹੈ ਤਾਂ ਉਨ੍ਹਾਂ ਨੇ ਦੱਸਿਆ 
ਕਿ ਵੀਰ ਇਹ ਸਾਡੀ ਮਜਬੂਰੀ ਹੈ ਸਾਡੇ ਕੌਲ ਦੰਦਾਂ ਦਾ ਪੀੜ੍ਹ ਇਕੋ ਹੀ ਹੈ। 

ਇਉਂ ਹੀ ਨਿਰਛਲ ਹਾਸੇ ਤੇ ਤਮਾਸ਼ੇ ਤਾਂ ਪੱਡੂ ਸਮਾਜ ਵਿਚ ਆਮ ਹੀ ਹੌਦੇ ਰਹਿੰਦੇ 
ਹਨ। ਬਾਈ ਭਾਗ ਸਿੰਘ ਦੇ ਬਾਪੁ ਜੀ ਰੋਜ਼ ਹੀ ਸ਼ਾਮ ਨੂੰ ਅਧੀਆ-ਪਊਉਆ ਸ਼ਰਾਬ ਪੀਂਦੇ 
ਸਨ। ਇਕ ਦਿਨ ਭਾਈ ਭਾਗ ਨੇ ਆਪਣੇ ਜ਼ਖਮ `ਤੇ ਲਾਉਣ ਵਾਸਤੇ ਥੋੜੀ ਜਿਹੀ ਸ਼ਰਾਬ 
ਮੰਗੀ ਤਾਂ ਉਸ ਨੂੰ ਜਵਾਬ ਮਿਲਿਆ ਕਿ ਸ਼ਰਾਬ ਤਾਂ ਮੁੱਕ ਗਈ ਹੈ। ਸਾਡਾ ਬਾਈ ਹਰਖ 
ਵਿਚ ਬੋਲਿਆ ਕਿ 'ਆਪ ਤਾਂ ਨਿੱਤ ਪੀਂਦਾ ਹੈ, ਬਸ ਮੇਰੇ ਫੱਟ 'ਤੇ ਲਾਉਣ ਵੇਲੇ ਦਾਰ ਮੁੱਕ 
ਗਈ ਹੈ।” ਦੋਨਾਂ ਵਿਚ ਤਕਰਾਰ ਵਧਣ ਤੇ ਬਾਪੁ ਜੀ ਨੇ ਬੰਦੂਕ ਚੁੱਕ ਲਈ। ਬਾਈ ਭਾਗ 
ਸਿੰਘ ਭੱਜ ਕੇ ਗਵਾਂਢੀਆਂ ਦੇ ਘਰੇ ਜਾ ਵੜਿਆ ਤਾਂ ਅੱਗੋਂ ਰੌਲਾ ਪੈ ਗਿਆ ਕਿ “ਭਾਗ 
ਸਿੰਹਾਂ ਕੀ ਦੀਂਹਦਾ ਨਹੀਂ ਕਿ ਅੱਗੇ ਮਹਾਰਾਜ ਖ਼ੱਲ੍ਹਿਆ ਹੈ ਤੇ ਤੂੰ ਸਣੇ ਜੋੜੀ ਮੁੰਹ ਚੱਕੀ 
ਆਉਨੈ। ਬਾਈ ਭਾਗ ਸਿਹੁੰ ਸਹਿਜੇ ਹੀ ਕਹਿਣ ਲੱਗਾ ਕਿ 'ਮੈਂ ਕੀ ਕਰਾਂ ਸਾਡੇ ਘਰੇ ਬਾਪੂ 
ਜੀ ਖੁੱਲ੍ਹਿਆ ਫਿਰਦਾ ਹੈ। 

ਇਥੇ ਇਹ ਗੱਲ ਬਹੁਤ ਹੀ ਸੈਜੀਦਗੀ ਨਾਲ ਵਿਚਾਰਨ ਵਾਲੀ ਹੈ ਕਿ ਹਾਸੇ-ਖ਼ੁਸ਼ੀਆਂ 
ਦਾ ਆਲਮ ਤਾਂ ਤੁਹਾਡੇ ਹਰ ਪਾਸੇ ਪਸਰਿਆ ਹੋਇਆ ਹੈ; ਬਸ ਤੁਹਾਡੇ ਕੌਲ ਵੇਖਣ ਵਾਲੀ 
ਅੱਖ ਤੇ ਮਹਿਸੂਸ ਕਰਨ ਵਾਲੀ ਖ਼ੁਸ਼-ਤਬਾ ਤਬੀਅਤ ਚਾਹੀਦੀ ਹੈ। 

ਇਸ ਤਰ੍ਹਾਂ ਜਦੋਂ ਸਭਿਆਚਾਰਿਕ ਪੱਖੋਂ ਤੇ ਖ਼ਾਸ ਕਰਕੇ ਖ਼ੁਸ਼ੀਆਂ-ਖੇੜਿਆਂ ਦੇ ਸਬੰਧ 
ਵਿਚ ਬਦਰੈਗ ਹੋ ਰਹੇ ਪੰਜਾਬੀ ਸਭਿਆਚਾਰ ਦੀ ਗਲ ਚਲਦੀ ਹੈ ਤਾਂ ਅਸੀਂ ਬੇਸ਼ੱਕ ਸਾਰੇ 
ਹੀ ਚਿੰਤਾਤੁਰ ਤਾਂ ਜਾਪਦੇ ਹਾਂ, ਪਰ ਇਸ ਸਬੈਧ ਵਿਚ ਕੌਈ ਕੁਝ ਵੀ ਨਹੀਂ ਕਰ ਰਿਹਾ। 
ਇਸ ਦੇ ਉਲਟ ਸਗੋਂ ਸਾਡੇ ਸਮਾਜ ਦਾ ਰੱਜਿਆ-ਪੁੱਜਿਆ ਤੇ ਖਾਂਦਾ-ਪੀਂਦਾ ਵਰਗ ਤਾਂ 
ਇਸ ਪਾਸਿਉਂ ਬਿਲਕੁਲ ਹੀ ਬੇਖ਼ਬਰ ਹੁੰਦਾ ਜਾ ਰਿਹਾ ਹੈ। ਬੇਸ਼ੱਕ ਉਪਰੋਂ-ਉਪਰੇਂ ਤਾਂ ਅਸੀਂ 
ਖੁਸ਼-ਪ੍ਰਸੈਗ ਹੋਣ ਦਾ ਨਾਟਕੀ ਜਿਹੇ ਢਕਵੰਜ ਰਚਦੇ ਰਹਿੰਦੇ ਹਾਂ, ਪਰ ਇਹ “ਅੰਦਰੋਂ ਪੈਣ 
ਕੜਵੱਲਾਂ ਤੇ ਉਪਰੋਂ ਬੈਸਰੀ ਵਾਲੇ ਨਾਲ ਗੱਲਾਂ” ਵਾਲੀ ਗੱਲ ਹੀ ਬਣੀ ਪਈ ਹੈ। 

ਦਰਅਸਲ, ਸਾਡਾ ਇਹ ਸਮਾਜਿਕ ਤੌਤਰ-ਮੋਤਰ ਕੁਝ ਇਉਂ ਜਿਹੇ ਬਣਿਆ ਪਿਆ 
ਹੈ ਕਿ ਅਸੀਂ ਸਾਰੇ ਜਿਊਣ ਦੀ ਇੱਛਾ ਤਾਂ ਕਰਦੇ ਹਾਂ, ਪਰ ਸਾਨੂੰ ਜਿਊਣ ਦੀ ਜਾਚ ਨਹੀਂ 


262/ ਹਸਦਿਆਂ ਦੇ ਘਰ ਵਸਦੇ 


ਹੈ; ਜਿਸ ਕਾਰਨ ਸਾਨੂੰ ਸਭ ਨੂੰ ਜਿਊਣ ਦਾ ਫਿਕਰ ਘੁਣ ਵਾਂਰੂੰ ਖਾ ਰਿਹਾ ਹੈ। ਫਿਰ ਅਸੀਂ 
ਸਾਰੇ ਖ਼ੁਸ਼ੀ ਤਾਂ ਚਾਹੁੰਦੇ ਹਾਂ, ਪਰ ਖ਼ੁਸ਼ ਹੋਣਾ ਨਹੀਂ ਜਾਣਦੇ। ਇਉਂ ਅਸੀਂ ਖ਼ੁਸ਼ੀ ਦਾ ਮਾਹੌਲ 
ਕਦੇ ਘਟ ਹੀ ਸਿਰਜਦੇ ਹਾਂ, ਪਰ ਫਿਰ ਵੀ ਸੁਖ-ਅਨੰਦ” ਅਵਸਥਾ ਦੁਨੀਆਂ ਦੇ ਬਜ਼ਾਰਾਂ 
ਵਿਚ ਭਾਲਦੇ ਫਿਰਦੇ ਹਾਂ। 

ਇਸ ਵਾਸਤੇ ਇਹ ਜ਼ਾਹਿਰਾ-ਸੱਚ ਹੈ ਕਿ ਅੱਜ ਕਲ੍ਹ ਖੁਸ਼ੀ ਜੇ ਕਿਤੇ ਲੱਭਦੀ ਹੈ ਤਾਂ 
ਗਰੀਬ ਦੀ ਕੁੱਲੀ ਵਿਚੋਂ ਲੱਭਦੀ ਹੈ, ਜਿੱਥੇ ਗਰੀਬ ਨੂੰ ਕੁਝ ਬਹੁਤਾ ਗੁਆਉਣ ਦਾ ਡਰ 
ਨਹੀਂ ਹੰਦਾ। ਸਗੋਂ ਉਸ ਕੋਲ ਸਬਰ-ਸੰਤੋਖ ਹੁੰਦਾ ਹੈ, ਜਿਸ ਨੂੰ ਕਿ ਕੋਈ ਚੋਰ ਸੰਨ੍ਹ ਨਹੀਂ ਲਾ 
ਸਕਦਾ। ਫਿਰ ਉਸ ਕੌਲ ਪੀਪੇ ਦੇ ਆਟੇ ਤੋਂ ਇਲਾਵਾ ਜੋ ਕੁਝ ਥੋੜ੍ਹਾ-ਬਹੁਤਾ ਹੁੰਦਾ ਹੈ ਤਾਂ 
ਉਹ ਅਕਾਲ ਪੁਰਖਿ ਦਾ ਸ਼ੁਕਰਾਨਾ ਕਰਦਾ ਹੋਇਆ, ਬਸ ਸ਼ਾਮ ਨੂੰ ਉਹ ਹੀ ਪਕਾ-ਖਾ ਕੇ 
ਉਦਰ ਪੁਰਤੀ ਕਰ ਲੈਂਦਾ ਹੈ। ਇਸ ਉਪਰੋਤ ਉਹ ਆਪਣੇ ਦੁੱਖਾਂ -ਤਕਲੀਫ਼ਾਂ ਨੂੰ ਭੁਲਾ ਕੇ 
ਮਨੋਰਜਨ ਵਾਸਤੇ ਆਪਣਾ ਖਾਲੀ ਪੀਪਾ ਖੜਕਾਉਂਦਾ-ਵਜਾਉਂਦਾ ਹੋਇਆ ਢੋਲੇ ਦੀਆਂ 
ਲਾਉਂਦਾ ਫਿਰਦਾ ਹੈ। 

ਇਹ ਨਜ਼ਾਰਾ ਸਾਡੇ ਵਿਕਾਸ ਦੀਆਂ ਪ੍ਰਤੀਕ ਸੜਕਾਂ ਤੇ ਇਮਾਰਤਾਂ ਬਣਾਉਣ ਵਾਲੇ 
ਹੈ। ਇਹ ਗਰੀਬ ਲੋਕ ਰਾਤ ਨੂੰ ਇਲਾਹੀ ਜਿਹੇ ਸਬਰ ਦੇ ਰਗ ਵਿੱਚ ਰੋਗੇ ਹੁੰਦੇ ਹਨ। ਉਦੋਂ 
ਇਹ ਲੋਕ ਆਪਣੇ ਮੁਸ਼ੱਕਤ ਭਰੇ ਜੀਵਨ ਨੂੰ ਭੁੱਲ-ਭੁੱਲਾ ਕੇ ਬਸ ਦੁਨੀਆਂ ਤੋਂ ਬੇਖ਼ਬਰ ਹੋ 
ਕੇ ਥਾਲੀਆਂ-ਕੱਲੀਆਂ ਨੂੰ ਹੀ ਖੜਤਾਲਾਂ ਤੇ ਛੇਣੇ ਬਣਾ ਲੈਂਦੇ ਹਨ ਅਤੇ ਇਉ' ਆਪਣੀ 
ਖੁਸ਼ੀ ਦਾ ਪੁਗਟਾਵਾ ਕਰਦੇ ਹਨ। 

ਅੰਜ ਦੀਆਂ ਸਮਾਜਿਕ ਤੇ ਆਰਥਿਕ ਪ੍ਰਸਥਿਤੀਆਂ ਵਿਚ ਕੋਈ ਸ਼ੱਕ ਨਹੀਂ ਕਿ 
ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਕਰੋੜਾਂ ਲੋਕਾਂ ਨੂੰ ਤਾਂ ਜ਼ਿਦਗੀ ਦੇ ਤਲਖ਼ ਤਜਰਬਿਆਂ ਨੇ 
ਅਰਦਾਸਾਂ ਤੇ ਇੱਛਾਵਾਂ ਹੀ ਭੁਲਾ ਰੱਖੀਆਂ ਹਨ। ਪਰ ਇਸ ਦੇ ਬਾਵਜੂਦ ਵੀ ਉਹ ਲੌਕ 
ਜਦੋਂ ਕਿਤੇ ਰੱਬ ਤੋਂ ਕੁਝ ਮੋਗਦੇ ਹਨ ਤਾਂ ਸਰਬੱਤ ਦਾ ਭਲਾ ਹੀ ਮੇਗਦੇ ਹਨ। ਇਸ ਪ੍ਰਥਾਇ 
ਬੜੇ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਸਾਡੇ ਜੀਵਨ ਵਿਚ ਵਧ ਰਹੇ ਸੁਆਰਥ ਤੋਂ 
ਭ੍ਰਿਸ਼ਟਾਚਾਰ ਨੇ ਤਕਰੀਬਨ ਸਾਨੂੰ ਸਭ ਨੂੰ ਹੀ ਸਰਬੱਤ ਦੇ ਭਲੇ ਦੀ ਅਰਦਾਸ ਭੁਲਾ ਦਿੱਤੀ 
ਹੈ। ਅੱਜ ਜੇ ਕੋਈ ਸਰਬੱਤ ਦੇ ਭਲੇ ਦੀ ਗਲ ਤਾਂ ਇਕ ਪਾਸੇ ਰਹੀ ; ਸਗੋਂ ਜੇ ਕੋਈ ਰੱਬ ਨੂੰ 
ਹੀ ਭੁਲਿਆ ਹੈ ਤਾਂ ਉਹ ਸਾਡੇ ਸਮਾਜ ਦਾ ਹੈਕਾਰਿਆ ਤੇ ਆਫ਼ਰਿਆ ਹੋਇਆ ਮਾੜਾ 
ਅਨਸਰ ਤੇ ਅਮੀਰ ਵਰਗ ਹੀ ਹੈ। 

ਸਿਤਮ ਇਹ ਹੈ ਕਿ ਗਰੀਬ ਲੋਕਾਂ ਨੂੰ ਖੁਸ਼ ਵੇਖ ਕੇ ਅੱਜ ਦਾ ਅਮੀਰ ਵਰਗ, ਅੱਜ ਦਾ 
ਮੋਹਤਬਰ-ਮੁਰਾਤਬੇਦਾਰ, ਅੱਜ ਦਾ ਬੁੱਧੀਜੀਵੀ ਵਰਗ ਤੇ ਗੱਲ ਕੀ, ਅੱਜ ਦਾ ਅਮੁਮਨ 
ਹਰ ਸ਼ਖਸ ਜੋ ਕਿ ਵਿਖਾਵੇ ਦੀ ਵਡਿਆਈ ਦੀ ਲਾਲਸਾ ਪਾਲ ਰਿਹਾ ਹੈ; ਉਹ ਸਭ ਗਰੀਬਾਂ 


263/ ਹਸਦਿਆਂ ਦੇ ਘਰ ਵਸਦੇ 


ਦੇ ਸਬਰ-ਸੈਤੁਸ਼ਟੀ ਵਾਲੇ ਜੀਵਨ ਤੋਂ ਸਬਕ ਲੈ ਕੇ ਆਪਣੀ ਮਾਨਸਿਕ ਦਸ਼ਾ ਸੈਵਾਰਨ ਦੀ 
ਬਜਾਏ ਆਪਣੇ ਮੱਥੇ 'ਤੇ ਦੋ-ਚਾਰ ਹੋਰ ਤਿਊੜੀਆਂ ਚਾੜ੍ਹ ਲੈਂਦਾ ਹੈ। ਆਮ ਤੌਰ 'ਤੇ ਅਮੀਰ 
ਲੌਕ ਜਦੋਂ ਬੇਮਤਲਬ ਹੀ ਗਰੀਬਾਂ ਨੂੰ ਪਾਣੀ ਪੀ-ਪੀ ਕੇ ਕੋਸਦੇ ਹਨ ਤਾਂ ਇਉਂ ਮਹਿਸੂਸ 
ਹੁੰਦਾ ਹੈ ਕਿ ਜਿਵੇਂ ਅਮੀਰ ਤਬਕਾ ਇਸ ਅਣਹੋਏ ਜਿਹੇ ਗਰੀਬ ਸਮਾਜ ਦੇ ਬਾਰੇ ਕਹਿ ਰਿਹਾ 
ਹੋਵੇ ਕਿ ਇਹ ਗਰੀਬ ਲੋਕ ਸਮਾਜ ਦੇ ਸੈਗੀਨ ਤੇ ਗਮਗੀਨ ਮਾਹੌਲ ਵਿਚ ਕਿਉ ਐਵੇਂ ਹੀ 
ਵਾਧੂ ਖ਼ੁਸ਼ੀਆਂ ਵਾੜ ਰਹੇ ਹਨ। 

ਇਸ ਪ੍ਰਸੈਗ ਵਿਚ ਸਾਡੇ ਚੇਤੰਨ ਤੇ ਬੰਧਿਕ ਵਿਕਾਸ ਦੇ ਅਲੰਬਰਦਾਰ ਬੁੱਧੀਜੀਵੀ 
ਵਰਗ ਦਾ ਵੀ ਇਹੋ-ਜਿਹਾ ਹਾਲ ਹੀ ਹੈ। ਖ਼ਾਸ ਕਰਕੇ ਹੁਣ ਜਦੋਂ ਤੋਂ ਵੇਦਾਂਤ ਦੀ ਥਾਂ 
ਮਾਇਆਵਾਦ ਆ ਗਿਆ ਹੈ ਤਾਂ ਮੱਥੇ ਦੀਆਂ ਰੇਖਾਵਾਂ ਦੀ ਥਾਂ ਲਕੀਰਾਂ ਤੇ ਤਿਊੜੀਆਂ ਨੇ 
ਲੈ ਲਈ ਹੈ। ਹੁਣ ਤਾਂ ਮੱਥੇ ਦੀਆਂ ਲਕੀਰਾਂ ਹੀ ਸਾਡੇ ਸਭ ਦੇ ਭਾਗ ਦੀ ਪਹਿਚਾਣ ਬਣ 
ਗਈਆਂ ਹਨ। ਇਨ੍ਹਾਂ ਲਕੀਰਾਂ ਦੀ ਭਰਮਾਰ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਇਹ ਸਾਡਾ 
ਮੱਥਾ ਨਾ ਹੋਵੇ, ਸਗੋਂ ਬਠਿੰਡੇ ਦਾ ਰੇਲਵੇ ਜੈਕਸ਼ਨ ਹੋਵੇ। 

ਬਸ ਅਸੀਂ ਸਾਰੇ ਹੀ ਇਕ ਚੁੱਪ ਜਿਹੀ ਗੈਭੀਰਤਾ ਨੂੰ ਇਉਂ ਗਲ ਨਾਲ ਲਾ ਕੇ 
ਵਿਚਰਦੇ ਹਾਂ ਕਿ ਸਾਡੇ ਮੱਥੇ ਦੀਆਂ ਤਿਉੜੀਆਂ ਤੋਂ ਇੱਕ ਘੁਟਣ ਤੇ ਪ੍ਰੇਸ਼ਾਨੀ ਜਿਹੀ ਦਾ 
ਅਹਿਸਾਸ ਪੈਦਾ ਹੋਵੇ ਅਤੇ ਦੇਖਣ ਵਾਲਿਆਂ ਨੂੰ ਇਉਂ ਲੱਗੇ ਕਿ ਵਿਅਕਤੀ-ਵਿਸ਼ੇਸ਼ਾਂ ਦੇ 
ਮੁੰਹ ਵਿਚ ਹਰ ਵੇਲੇ ਹਰੀ ਮਿਰਚ ਦੀ ਕੁੜੱਤਣ ਦਾ ਹੋਣਾ ਲਾਜ਼ਮੀ ਹੈ। 

ਹੁਣ ਤਾਂ ਸਾਡੀ ਹਾਲਤ ਇੱਥੋਂ ਤੱਕ ਜਾ ਪਹੁੰਚੀ ਹੈ ਕਿ ਮਨੋਂ-ਵਿਗਿਆਨੀ ਤੇ 
ਡਾਕਟਰ ਅਜਿਹੇ ਸੱਜਣਾਂ ਨੂੰ ਪਹਿਲਾ ਸੁਆਲ ਇਹ ਪੁੱਛਦੇ ਹਨ ਕਿ ਜਨਾਬ ਕੀ ਤੁਹਾਨੂੰ 
ਪਹਿਲਾਂ ਕਬਜ਼ ਹੋਈ ਸੀ ਕਿ ਜਿਸ ਕਾਰਨ ਤੁਹਾਡੇ ਮੱਥੇ ਦੀਆਂ ਤਿਊੜੀਆਂ ਉਭਰੀਆਂ 
ਰਹਿੰਦੀ ਹੈ। ਅਜਿਹੇ ਕਈ ਸੱਜਣ ਹੁੰਦੇ ਹਨ ਕਿ ਜਿਨ੍ਹਾਂ ਨੂੰ ਅੱਜ ਤੱਕ ਕਿਸੇ ਨੇ ਕਦੇ ਹੱਸਦੇ 
ਨਹੀਂ ਵੇਖਿਆ। ਸਗੋਂ ਲੋਕ ਅਜਿਹੇ ਸੱਜਣਾਂ ਬਾਰੇ ਸੱਚੀਆਂ ਹੀ ਸ਼ਰਤਾਂ ਲਾਉਂਦੇ ਹਨ ਕਿ 
ਉਨ੍ਹਾਂ ਦੇ ਤਾਂ ਟੱਬਰ ਨੂੰ ਵੀ ਕਿਸੇ ਨੇ ਕਦੇ ਹੱਸਦੇ ਨਹੀਂ ਵੇਖਿਆ। 

ਅੱਜ ਤੱਕ ਜਿਵੇਂ ਇਹ ਭੰਬਲਭੂਸਾ ਪਿਆ ਹੋਇਆ ਹੈ ਕਿ ਪਹਿਲਾਂ ਕੀ ਮੁਰਗੀ ਆਈ 
ਸੀ ਕਿ ਆਂਡਾ ਆਇਆ ਸੀ। ਬਿਲਕੁਲ ਉਸ ਤਰ੍ਹਾਂ ਹੀ ਅਜਿਹੀ ਬਿਮਾਰ-ਮਾਨਸਿਕਤਾ ਦੇ 
ਸੱਜਣਾਂ ਕੋਲ ਡਾਕਟਰਾਂ ਦੇ ਸਵਾਲ ਦਾ ਕੋਈ ਜਵਾਬ ਨਹੀਂ ਹੈਦਾ। ਨਿਰਸੈਦੇਹ ਇਨ੍ਹਾਂ ਬੇ 
ਮਤਲਬ ਫ਼ਿਕਰਾਂ ਦੇ ਮਾਰੇ ਬੰਦਿਆਂ ਦੇ ਮਰਜ਼ ਦੀ ਦਵਾ ਬਸ ਆਪਣੇ ਤੋਂ ਹੇਠਾਂ ਕਰੋੜਾਂ 
ਗਰੀਬ ਲੋਕਾਂ ਕੋਲੋਂ ਮਿਲ ਸਕਦੀ ਹੈ, ਜਿਹੜੇ ਕਿ ਫ਼ੱਕਰਗੀਰੀ ਵਿਚ ਰਹਿੰਦੇ ਵੀ ਇਨ੍ਹਾਂ ਨੂੰ 
ਹਮਦਰਦੀ ਵਜੋਂ ਇਹ ਕਹਿ ਸਕਣ ਕਿ : “ਆ ਮੈਂ ਤੇਰੇ ਮੱਥੇ ਤੇ ਲਿਖ ਦਿਆਂ ਆਪਣੀ 
ਤਕਦੀਰ; ਤਾਂ ਕਿ ਤੇਰੇ ਹੌਕਿਆਂ-ਹਾਵਿਆਂ ਦੀ ਤਾਬ ਮੱਠੀ ਪੈ ਜਾਵੇ।” 


264/ ਹਸਦਿਆਂ ਦੇ ਘਰ ਵਸਦੇ 


ਜਦੋਂ ਅਜਿਹੀ ਗਹਿਰ-ਗੰਭੀਰ ਚੁੱਪ ਦੇ ਘਾਇਲ ਇਹ ਚੁਪੀਤੜੇ ਸੱਜਣ ਆਪਣੇ 
ਦੌਸਤਾਂ-ਮਿੱਤਰਾਂ ਨਾਲ ਹੱਸਣ ਤੇ ਖੁਸ਼ੀਆਂ ਸਾਂਝੀਆਂ ਕਰਨ ਤੋਂ ਪੱਛੜ ਜਾਂਦੇ ਹਨ ਤਾਂ 
ਫਿਰ ਇਹ ਇਕ ਸਮਾਜਿਕ ਕਰੀਨੇ “ਸਾਈਲੈਂਸ ਇਜ਼ ਗੋਲਡਨ” ਭਾਵ ਇੱਕ ਚੁੱਪ ਸੌ ਸੁੱਖ 
ਦਾ ਸਹਾਰਾ ਲੈਂਦੇ ਹਨ। ਜਦੋਂ ਕਿ ਸੱਚ ਤਾਂ ਇਹ ਹੈ ਕਿ “ਇੱਕ ਚੁੱਪ ਸੰ ਸੁੱਖ” ਦੀ ਕਹਾਵਤ 
ਵਾਲੀ ਸੈਜੀਦਗੀ ਉਥੇ ਢੁਕਦੀ ਹੈ ਕਿ ਜਦੋਂ ਕੋਈ ਆਦਮੀ ਕਿਤੇ ਮੁਰਖ-ਮੋਡਲੀ ਵਿੱਚ 
ਫਸ ਜਾਵੇ; ਨਾ ਕਿ ਬੈਦਾ ਹਰ ਸਮੇਂ ਦੇਦਾਂ ਥੱਲੇ ਇਉਂ ਜੀਭ ਦੇਈ ਰੱਖੇ ਕਿ ਜਿਵੇਂ ਦੋਦਲ 
ਪਈ ਹੋਵੇ। ਬੱਸ ਬਹੁਤੇ ਬੰਦੇ ਤਾਂ ਮੁੰਹ ਵਿਚ ਬਿਨਾਂ ਮਤਲਬ ਹੀ ਕੰੜੀ ਮਿਰਚ ਪਾਈ ਫਿਰਦੇ 
ਹਨ ਤੇ ਕੁੜੱਤੜ ਨਾਲ ਭਰੇ ਕੰੜਾ ਹੀ ਬੋਲਦੇ ਹਨ। 

ਵੈਸੇ ਇਹ ਵੀ ਕੁਦਰਤ ਦੀ ਵਿਡੰਬਣਾ ਹੀ ਹੈ ਕਿ ਪਹਿਲੀ ਗੱਲ ਤਾਂ ਹਰ ਕਿਸੇ ਨੂੰ 
ਹੱਸਣਾ ਨਹੀਂ ਆਉਂਦਾ ਤੇ ਫਿਰ ਹੋਰ ਵੀ ਥੋੜ੍ਹੇ ਲੋਕਾਂ ਵਿਚ ਹੱਸਣ ਦੀ ਰਮਜ਼ ਤੇ ਤਨਜ਼ 
ਨੂੰ ਸਮਝਣ ਦੀ ਤੰਫ਼ੀਕ ਹੁੰਦੀ ਹੈ। ਇਸ ਪ੍ਰਥਾਇ ਮਸ਼ਹੂਰ ਹੈ ਕਿ ਇਕ ਵਾਰੀ ਚਿੜੀਅਘਰ 
ਵਿਚ ਸਾਰੇ ਜਾਨਵਰ ਹੱਸ ਰਹੇ ਸਨ ਤੇ ਇਕ “ਮਸਤ-ਮੰਲਾ” ਜਿਹਾ ਜਾਨਵਰ ਚੁੱਪ ਕਰ 
ਕੇ ਖੜ੍ਹਾ ਸੀ। ਦੂਜੇ ਦਿਨ ਸਾਰੇ ਜਾਨਵਰ ਚੁੱਪ ਖੜ੍ਹੇ ਸਨ ਤਾਂ ਉਹ ਗਧੀੜ ਹੱਸੀ ਜਾ 
ਰਿਹਾ ਸੀ। ਪੁੱਛਣ 'ਤੇ ਪਤਾ ਲੱਗਾ ਕਿ ਕੱਲ੍ਹ ਵਾਲੀ ਹਾਸੇ ਦੀ ਗੱਲ ਉਸ ਨੂੰ ਅੱਜ 
ਸਮਝ ਆਈ ਸੀ। 
ਅਫਸਰੀ ਤਬਕੇ ਸਬੰਧੀ ਮਖੌਲੀ ਤਵੇ-ਟੋਟਕੇ : 

ਬੇਸ਼ੱਕ ਬਹੁਤ ਸਾਰੇ ਅਫਸਰ ਆਪਣੀ ਜਨਾਬੀ ਦੇ ਨਸ਼ੇ ਵਿਚ ਅਕਸਰ ਹੀ ਭੁੱਲ ਜਾਂਦੇ 
ਹਨ ਕਿ ਉਹ ਪੱਡੂ ਸਮਾਜ ਜਾਂ ਗਰੀਬ ਵਰਗ ਨਾਲ ਸਬੈਧਤ ਹਨ। ਫਿਰ ਵੀ ਕਿਤੇ ਨਾ 
ਕਿਤੇ ਅਜਿਹੇ ਅਫਸਰ ਵੀ ਮਿਲ ਜਾਂਦੇ ਹਨ ਕਿ ਜਿਹੜੇ ਆਪਣੀਆਂ ਜੜ੍ਹਾਂ ਨੂੰ ਨਹੀਂ 
ਭੁੱਲਦੇ ਤੇ ਉਹ ਆਪਣੇ ਲੋਕਾਂ ਨਾਲ ਜੁੜੇ ਰਹਿੰਦੇ ਹਨ। ਇਸ ਲਈ ਉਨ੍ਹਾਂ ਦਾ ਖੇਡਣ- 
ਮੱਲਣ ਦਾ ਸੁਭਾਅ ਵੀ ਬਣਿਆ ਰਹਿੰਦਾ ਹੈ ਤੇ ਉਨ੍ਹਾਂ ਦੀ ਅਤਰੀਵ ਖੁਸ਼ੀ ਸਰਕਾਰੀ 
ਸਾੜਿਆਂ ਤੇ ਹੌਕੇ-ਹਾਵਿਆਂ ਦੇ ਬਾਵਜੂਦ ਵੀ ਬਰਕਰਾਰ ਰਹਿੰਦੀ ਹੈ, ਜਿਸ ਕਰਕੇ ਅਤ ਨੂੰ 
ਉਹ ਆਪਣੀ ਧਰਤੀ ਤੇ ਆਪਣੇ ਲੋਕਾਂ ਦੇ ਜ਼ਿਆਦਾ ਮਦਦਗਾਰ ਸਾਬਿਤ ਹੁੰਦੇ ਹਨ। 

ਫਿਰ ਵੀ ਹਾਸੇ-ਖੇੜੇ ਦੇ ਪੱਖੋਂ ਅਜਿਹੇ ਮੀਸਣੇ, ਝਪੀਟਵਟ ਤੇ ਦੈਦ-ਜੁੜੇ ਅਫਸਰਾਂ ਦੀ 
ਕਮੀ ਨਹੀਂ ਹੈ, ਜੋ ਹਰ ਵੇਲੇ ਬਿਨਾਂ ਮਤਲਬ ਦੌੈਦ-ਕਰੀਚਦੇ ਰਹਿੰਦੇ ਹਨ, ਪਰ ਕਿਤੇ ਨਾ 
ਕਿਤੇ “ਹਾਸੇ ਵਿਰੋਧੀ” ਇਸ ਤਬਕੇ ਵਿਚ ਵੀ ਇਨ੍ਹਾਂ ਦੀ ਭੱਦਰਕਾਰੀ ਤੇ ਹਾਸੋ-ਹੀਣੀ 
ਕਾਰਵਾਈ ਸਬੈਧੀ ਮਖੰੌਲੀ ਤਵੇ ਤੇ ਟੋਟਕੇ ਅਜਿਹੇ ਬਣ ਜਾਂਦੇ ਹਨ ਕਿ ਬੇਮੁਹਾਰੇ ਹੀ ਹਾਸੇ ਦੇ 
ਫੁਵਾਰੇ ਫੁਟ ਪੈਂਦੇ ਹਨ। 

ਇਸ ਪ੍ਰਥਾਇ ਇਕ ਗੱਲ ਪ੍ਰਸ਼ਾਸਨ ਵਿਚ ਬੜੀ ਪ੍ਰਚੱਲਿਤ ਹੈ ਕਿਸੇ ਡੀ.ਸੀ. ਨੇ 
ਆਪਣੇ ਅਧੀਨ ਕਿਸੇ ਜਨਾਬ ਦੀ ਲਾਹ-ਪਾਹ ਕਰਦੇ ਹੋਏ ਪੱਗ ਲਾਹ ਦਿੱਤੀ। ਬੱਸ 


265/ ਹਸਦਿਆਂ ਦੇ ਘਰ ਵਸਦੇ 


ਛੋਟੇ ਜਨਾਬ ਆਪਣੀ ਪੱਗ ਸਾਂਭ ਕੇ ਬਾਹਰ ਨੂੰ ਭੱਜੇ। ਬਾਹਰ ਚਪੜਾਸੀ ਨੇ ਪੁੱਛਿਆ 
ਕਿ ਸਾਹਿਬ ਬਹਾਦਰ ਅਦਰ ਕੀ ਭਾਣਾ ਵਰਤ ਗਿਆ ਤਾਂ ਛੋਟੇ ਸਾਹਿਬ ਕਹਿਣ ਲੱਗੇ 
ਕਿ ਬੱਸ ਭਰਾਵਾ ਕੀ ਦੱਸਾਂ, ਡੀ.ਸੀ. ਸਾਹਿਬ ਮੈਨੂੰ ਪੱਗ-ਵੱਟ ਭਰਾ ਬਣਨ ਲਈ 
ਮਜਬੂਰ ਕਰ ਰਹੇ ਸਨ। ਇਸ ਵਾਸਤੇ ਉਹ ਪੱਗ ਦੀ ਅਦਲਾ-ਬਦਲੀ ਕਰਨੀ ਚਾਹੁੰਦੇ 
ਸਨ। ਹੁਣ ਤੂੰ ਹੀ ਦੱਸ ਕਿ ਮੈਂ ਛੋਟਾ ਮੁਲਾਜ਼ਮ ਡੀ.ਸੀ. ਸਾਹਿਬ ਦਾ ਪੱਗ ਵੱਟ ਭਰਾ 
ਕਿਵੇਂ ਬਣ ਸਕਦਾ ਹਾਂ। 

ਇਉਂ ਕਦੇ-ਕਦੇ ਸਮਾਜ ਦੇ ਬਹੁਤ ਮੋਹਤਬਰ ਬੋਦੇ ਵੀ ਅਣਜਾਣੇ ਤੌਰ 'ਤੇ ਹੀ ਇਹੋਂ- 
ਜਿਹੀ ਹਾਸੋਹੀਣੀ ਸਥਿਤੀ ਪੇਦਾ ਕਰ ਦਿੰਦੇ ਹਨ ਕਿ ਕੰਨ ਵੀ ਹੱਸਣ ਲੱਗ ਪੈਂਦੇ ਹਨ। 
ਇੰਝ ਹੀ ਇਕ ਵਾਰ ਦੀ ਗੱਲ ਹੈ ਕਿ ਪ੍ਰੋਫੈਸਰ ਗੁਰਦਿਆਲ ਸਿੰਘ ਦੇ ਸਨਮਾਨ ਸਮਾਰੋਹ 
ਵਿਚ ਇਕ ਮੋਤਰੀ ਜੀ ਉਨ੍ਹਾਂ ਨੂੰ 'ਗਿਆਨਪੀਠ” ਦੀ ਥਾਂ 'ਗਿਆਨਪੀੜਤ” ਹੀ ਕਹਿੰਦੇ ਰਹੇ। 
ਉਥੇ ਆਪਣੇ ਆਪ ਨੂੰ ਬਹੁਤ ਪੜ੍ਹੇ-ਲਿਖੇ ਕਹਾਉਂਦੇ ਹੋਰ ਵੀ ਬਹੁਤ ਸੱਜਣ ਉਥੇ ਬੈਠੇ 
ਸਨ, ਪਰ ਸਿਤਮ ਇਹ ਹੈ ਕਿ ਉਨ੍ਹਾਂ ਵਿਚੋਂ ਕੋਈ ਵੀ ਸੈਗਦਾ ਤੇ ਜਾਂ ਫਿਰ ਡਰਦਾ ਮਾਰਿਆ 
ਹੀ ਨਹੀਂ ਬੋਲਿਆ। 

ਮੁੱਕਦੀ ਗੱਲ ! ਇਉਂ ਹੀ ਹਾਸੇ-ਠੱਠੇ ਦੇ ਪਰਸੈਗ ਵਿੱਚ ਇੱਕ ਗੱਲ “ਗਾਗੋਵਾਲ ਦੀ 
ਤਾਈ ਦੇ ਜ਼ਾਬਤੇ” ਦੀ ਯਾਦ ਆਈ ਹੈ। ਉਹ ਇਹ ਕਿ ਸਾਡੇ ਮਾਲਵੇ ਦੇ ਧਿਡਾਂ ਵਿੱਚ ਪ੍ਰਸਿੱਧ 
ਪਿਡ ਗਾਗੋਵਾਲ ਦੀ ਤਾਈ ਵਾਂਗੂੰ ਭਾਵੇਂ ਸਾਨੂੰ ਇਸ ਵਾਸਤੇ ਆਪਣਾ ਹੀ ਸਮਾਜਿਕ ਜ਼ਾਬਤਾ 
ਕਿਉ ਨਾ ਬਣਾਉਣਾ ਪਵੇ। ਤਾਈ ਬਾਰੇ ਮਸ਼ਹੂਰ ਸੀ ਕਿ ਉਹ ਬੁਢਾਪੇ ਵਿਚ ਇਕੱਲੀ- 
ਇਕਹਿਰੀ ਹੋਣ ਕਰਕੇ ਸਵੇਰੇ ਆਪਣੇ ਕਿਸੇ ਇੱਕ ਭਤੀਜੇ-ਪੋਤਰੇ ਦੇ ਹੱਕ ਵਿਚ ਜ਼ਮੀਨ ਦੇ 
ਹਿੱਸੇ ਠੇਕੇ ਦਾ ਇਕਰਾਰਨਾਮਾ ਬਣਾਉਂਦੇ ਸੀ ਤੇ ਸ਼ਾਮ ਤੱਕ ਉਸ ਲਿਖਤ ਨੂੰ ਕਿਸੇ ਦੂਜੇ ਦੇ 
ਹੱਕ ਵਿੱਚ ਲਿਖ ਦਿੰਦੀ ਸੀ। ਪਰ ਸਾਰੀ ਉਮਰ ਉਸ ਦੇ ਇਕਰਾਰਨਾਮੇ ਦੀ ਗੱਲ ਇਉਂ ਹੀ 
ਚੱਲੀ ਕਿ ਇਹ ਗਾਗੋਵਾਲ ਵਾਲੀ ਤਾਈ ਦਾ ਫੈਸਲਾ ਹੈ ਤੇ ਇਹ ਹੀ ਅਟੱਲ ਹੈ। 

ਨਿਰਸੰਦੇਹ ਸਾਡਾ ਸਮਾਜ ਨਵੀਂ-ਨਵੀਂ ਪ੍ਰਾਪਤ ਕੀਤੀ ਦੌਲਤ ਦੀ ਅਮੀਰੀ ਦੇ ਦੌਰ 
ਵਿਚੋਂ ਲੰਘ ਰਿਹਾ ਹੈ। ਇਸ ਵਾਸਤੇ ਹੁਣ ਸਦਾਚਾਰ ਦੀ ਸਰਦਾਰੀ ਤੇ ਦਿੱਲ ਦੀ ਅਮੀਰੀ 
ਕਿਤੇ-ਕਿਤੇ ਹੀ ਵੇਖਣ ਨੂੰ ਮਿਲਦੀ ਹੈ। ਇਸ ਲਈ ਹੁਣ ਕੁਦਰਤੀ ਹਾਸੇ-ਖੇੜੇ ਅਲੋਪ ਹੋ 
ਰਹੇ ਹਨ, ਸਗੋਂ ਹੁਣ ਦਾ ਸਮਾਜ ਅੱਜ-ਕੱਲੂ ਖੁੱਲ੍ਹ ਕੇ ਹੱਸਣ ਤੇ ਬੋਲਣ ਨੂੰ ਫੋਕੇ-ਫਿਕਲੇ 
ਚੱਜ-ਆਚਾਰਾਂ ਦੀ ਖਿਲਾਫਵਰਜ਼ੀ ਦਾ ਫਤਵਾ ਵੀ ਦਿੰਦਾ ਹੈ। ਖੇਰ! 'ਮੈਂ ਨਾ ਮਾਨੂੰ” ਜਿਹੀ 
ਅੜੀ ਦੇ ਮਾਲਕ ਬਨਾਵਟੀ ਜਿਹੇ ਬੰਦਿਆਂ ਵੱਲੋਂ “ਦੇਦ ਨਾ ਕੱਢਣ” ਦਾ ਤਰਕ “ਗਧੀ ਦੇ 
ਖੇਤ ਚਰਨ ਤੇ ਨਾਲੇ ਦੁਲੱਤੀ ਮਾਰਨ” ਜਿੰਨਾਂ ਹੀ ਤਰਕਹੀਣ ਜਾਪਦਾ ਹੈ। ਜਦੋਂ ਕਿ ਰੱਬ 
ਲੱਗਦੀ ਗੱਲ ਤਾਂ ਇਹ ਹੈ ਕਿ ਹੱਸਣ-ਹਸਾਉਣ ਜਾਂ ਮੁਸਕਰਾਉਣ ਦੀ ਕਲਾ ਤੋਂ 
ਅਣਭਿਜ ਰੌਂਦੂ ਤੇ ਮੁਰਝਾਏ ਚਿਹਰੇ ਕੁਦਰਤ ਅਤੇ ਕੁਦਰਤ ਦੀਆਂ ਫ਼ਿਜ਼ਾਵਾਂ ਦੀ ਉਲੰਘਣਾ 


266/ ਹਸਦਿਆਂ ਦੇ ਘਰ ਵਸਦੇ 


ਕਰ ਰਹੇ ਹੁੰਦੇ ਹਨ। 

ਬੇਸ਼ੱਕ ਵਰਤਮਾਨ ਸਮਾਜ ਦੀ ਹਾਸੇ-ਖੇੜੇ ਪ੍ਰਤੀ ਉਦਾਸੀਨਤਾ ਸਪਸ਼ਟ ਦਿਸਦੀ ਹੈ। 
ਤਕਰੀਬਨ ਤਕਰੀਬਨ ਹਰ ਆਦਮੀ ਕਿਸੇ ਨਾ ਕਿਸੇ ਮਾਨਸਿਕ ਪ੍ਰੇਸ਼ਾਨੀ ਕਰਕੇ ਕਿਸੇ 
ਤਣਾਅ ਵਿੱਚ ਗਰੱਸਿਆ ਹੋਇਆ ਨਜ਼ਰ ਆਉਂਦਾ ਹੈ। ਇਹ ਵੀ ਸੱਚ ਹੈ ਕਿ ਜਿਡਾ 
ਵੱਡਾ ਸਿਰ ਭਾਵ ਜਿਡਾ ਵੱਡਾ ਮੁਰਾਤਬਾ ਉਸ ਤੋਂ ਵੀ ਵੱਡੀ ਸਿਰਦਰਦੀ ਸਿਰ 'ਤੇ ਤਾਜ 
ਦੇ ਕੰਡਿਆਂ ਵਾਂਰ੍ਹੀ ਚੁਭਦੀ ਰਹਿੰਦੀ ਹੈ। ਇਹ ਹੀ ਕਾਰਨ ਹੈ ਕਿ ਅੱਜ-ਕੱਲ ਬਾਹਰੀ ਰੁਪ 
ਵਿਚ ਚੰਗੇ ਭਲੇ ਖਾਂਦੇ-ਪੀਂਦੇ ਭੱਦਰ ਪੁਰਸ਼ ਡਾਕਟਰਾਂ ਨੂੰ ਐਦਰ ਵੜ ਕੇ ਆਪਣੀਆਂ 
ਸਾਈਕੋ ਸੈਮੇਟਿਕ ਬੀਮਾਰੀਆਂ ਦੇ ਲੱਛਣ ਇਉ' ਗੁਪਤੀ ਜਿਹੇ ਤਰੀਕੇ ਨਾਲ ਦਸਦੇ ਹਨ 
ਕਿ ਜਿਵੇਂ ਕਿ ਕੋਈ ਗੁਪਤ-ਰੋਗ ਲੱਗਾ ਹੋਵੇ। 

ਗੱਰਤਲਬ ਹੈ ਕਿ ਰਾਜਨੀਤਿਕ ਤੇ ਸਮਾਜਿਕ ਉਤਰਾਵਾਂ-ਚੜ੍ਹਾਵਾਂ ਨੇ ਸਾਡੀ 
ਜੀਵਨਸ਼ੈਲੀ `ਤੇ ਅਕਸਰ ਹੀ ਡੂੰਘਾ ਅਸਰ ਪਾਇਆ ਹੈ; ਪਰ ਇਸ ਦੇ ਬਾਵਜੂਦ ਵੀ 
ਭਾਰਤ ਦੀ ਸੈਸਕ੍ਰਿਤੀ ਤੇ ਸਭਿਆਚਾਰ ਨੇ ਮੇਲਿਆਂ, ਛਿੰਜਾਂ ਤੇ ਖੁਸ਼ੀ ਦੇ ਮੰਕਿਆਂ ਦੇ ਰੁਪ 
ਵਿੱਚ ਹਾਸਿਆਂ-ਖੇੜਿਆਂ ਦੇ ਪਿੜਾਂ ਨੂੰ ਬਹੁਤ ਲੰਮਾ ਸਮਾਂ ਸੈਭਾਲੀ ਰੱਖਿਆ ਹੈ। ਬਹਿਰਹਾਲ, 
ਇਹ ਇੱਕ ਵੱਖਰੀ ਸੱਚਾਈ ਹੈ ਕਿ ਹੁਣ ਅਜੋਕੇ ਸਮੇਂ ਦੀਆਂ ਪ੍ਰੇਸ਼ਾਨੀਆਂ ਦੇ ਅਸਰ ਤਹਿਤ 
ਇਹ ਮੋਲੋ-ਛਿੰਝਾਂ ਅਲੋਂਪ ਹੰਦੇ-ਹੈਦੇ; ਹੁਣ ਬੱਸ ਬੀਤੇ ਕੱਲ੍ਹ ਦੀ ਬਾਤ ਬਣ ਰਹੇ ਹਨ। 

ਇਸ ਪ੍ਰਥਾਇ ਥਾਮਸ ਹਾਰਡੀ ਦਾ ਕਹਿਣਾ ਹੈ ਕਿ ਖੁਸ਼ੀ ਮਨੁਖੀ ਦਰਦ ਤੇ ਮਾਨਵਤਾ 
ਦੇ ਦੁਖਾਂਤ ਵਿਚ ਕਦੇ-ਕਦਾਈਂ ਵਾਪਰਣ ਵਾਲੀ ਘਟਨਾ ਹੈ। ਸਾਰੀ ਜ਼ਿੰਦਗੀ ਆਦਮੀ 
ਰੌਂਦਾ ਰਹਿੰਦਾ ਹੈ ਤੇ ਕਿਤੇ ਭੁਲ-ਭੁਲੇਖੇ ਹੀ ਹਸਦਾ ਹੈ, ਪਰ ਇਹ ਵੀ ਦੁਨੀਆਂ ਦਾ ਸੱਚ ਹੈ 
ਕਿ ਜਿਹੜਾ ਹੱਸਦਾ ਹੈ, ਉਹ ਹੀ ਖ਼ੁਸ਼-ਵਸਦਾ ਹੈ। ਇਸ ਵਾਸਤੇ ਹੀ ਸਾਡੀ ਇਕ ਪੁਰਾਣੀ 
ਧਾਰਨਾ “ਹਸਦਿਆਂ ਦੇ ਘਰ ਵਸਦੇ” ਸਾਡੇ ਸਮੱਚੇ ਪਜਾਬੀ ਸਮਾਜ ਦੀ ਬਹੁਤ ਹੀ ਖ਼ੁਸ਼ਰੋਗ 
ਤੇ ਖੂਬਸੂਰਤ ਤਸਵੀਰ ਪੇਸ਼ ਕਰਦੀ ਸੀ। ਅੱਜ ਫਿਰ ਸਾਡੇ ਸੱਭਿਆਚਾਰ ਵਿਚ ਉਹ ਹੀ 
ਖ਼ੁਸ਼ਹਾਲੀ, ਹਾਸੇ-ਖੇੜੇ ਤੇ ਰਾਗ-ਰੋਗ ਦੇ ਮਾਹੱਲ ਨੂੰ ਪੁਨਰ ਸੁਰਜੀਤ ਕਰਨ ਦੀ ਬੇਹੱਦ 
ਜ਼ਰੂਰਤ ਹੈ। ਰੱਬ ਖ਼ੈਰ ਕਰੇ। 


267/ ਹਸਦਿਆਂ ਦੇ ਘਰ ਵਸਦੇ 


ਪੰਜਾਬੀਆਂ ਦੀ ਸੁਭਾਵਿਕ ਵਿਰਾਸਤ ਹਾਸਿਆਂ ਦੇ ਛਣਕਾਟੇ 


ਖੈਰ! ਸਭ ਤੋਂ ਪਹਿਲਾਂ ਇਸ ਸੈਦਰਭ ਵਿਚ 'ਬਾਣੀ ਦੇ ਬੋਹਿਥ” ਸੀ ਗੁਰ ਰਥ ਸਾਹਿਬ 
ਵਿਚ ਸਾਡੀਆਂ ਧਾਰਮਿਕ, ਨੌਤਿਕ ਤੇ ਸਮਾਜਿਕ ਕਦਰਾਂ-ਕੀਮਤਾਂ ਦੇ ਅਣਮੋਲ ਖਜ਼ਾਨਿਆਂ 
ਵਜੋਂ ਮਨੁੱਖੀ ਜੀਵਨ ਜਾਚ ਸਬੋਧੀ ਭਰਪੂਰ ਭੋਡਾਰੇ ਪਏ ਹਨ। ਗੁਰੁ ਨਾਨਕ ਦੇਵ ਜੀ ਨੇ 
ਜਪੁਜੀ ਸਾਹਿਬ ਦੇ ਸ਼ਰ ਵਿਚ ਹੀ ਗੁਰਬਾਣੀ ਦੀ ਇਲਾਹੀ ਸੈਥਾ ਦੁਆਰਾ ਮਨੁੱਖੀ ਜ਼ਿਦਗੀ 
ਨੂੰ ਸਚਿਆਰਾ ਬਣਾਉਣ ਵਾਸਤੇ “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।। 
ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ” ਅਤੇ “ਮਿਠਤੁ ਨੀਵੀ ਨਾਨਕਾ ਗੁਣ 
ਚੌਗਿਆਈਆ ਤਤੁ” ਜਿਹੇ ਇਲਾਹੀ ਉਪਦੇਸ਼ ਦਿਤੇ ਹਨ। ਇਸ ਤਰ੍ਹਾਂ ਹੀ ਸੀ ਗੁਰ ਗਰੈਥ 
ਸਾਹਿਬ ਵਿਚ ਗੁਰੁ ਸਾਹਿਬਾਨ ਤੇ ਸੈਤਾਂ-ਭਗਤਾਂ ਦਾ ਇਕ-ਇਕ ਬਚਨ ਆਦਮੀ ਦੇ ਪੂਰੇ 
ਜੀਵਨ ਲਈ ਇਕ ਗੁਰਮੋਤਰ ਤੇ ਜੀਵਨ ਜਾਚ ਦਾ ਤਤਸਾਰ ਹੈ। 

ਫਿਰ ਗੁਰਬਾਣੀ ਵਿਚ ਹੀ ਸੈਤਾਂ-ਭਗਤਾਂ ਦੇ “ਫਰੀਦਾ ਲੋੜੇ ਦਾਖ ਥਿਜਉਰੀਆਂ 
ਕਿਕਰਿ ਬੀਜੇ ਜਟੁ।। ਹੈਢੇ ਉਂਨ ਕਤਾਇਦਾ ਪੈਧਾ ਲੋੜੇ ਪਟ” ਤੇ “ਦਰਵੇਸਾਂ ਨੇ ਲੋੜੀਐ 
ਰੁਖਾਂ ਦੀ ਜੀਰਾਂਦ” ਜਿਹੇ ਨੀਤੀ ਬਚਨ ਕੀਤੇ ਹਨ ਜੋ ਕਿ ਜੀਵਨ ਦੇ ਗਾਡੀ ਰਾਹ 'ਤੇ ਬੈਦੇ 
ਦੀ ਪੁਰਨ ਤੌਰ `ਤੇ ਰਹਿਨੁਮਾਈ ਕਰਦੇ ਹਨ। ਇਸ ਤਰ੍ਹਾਂ ਹੀ ਦਸਮੇਸ਼ ਪਿਤਾ ਸੀ ਗੁਰੁ ਗੋਬਿੰਦ 
ਸਿੰਘ ਸਾਹਿਬ ਨੇ ਖਾਲਸਾ ਸਿਰਜਣਾ ਦੇ ਰੁਪ ਵਿਚ ਇਕ ਨਵੀਂ ਕੰਮ ਸਿਰਜ ਕੇ ਲੋਕਾਈ ਨੂੰ 
“ਮਾਨਸ ਕੀ ਜਾਤ ਸਭੇ ਏਕ ਹੀ ਪਹਿਚਾਨਥੋ” ਤੇ “ਦੇਹ ਸਿਵਾ ਬਰਿ ਮੋਹਿ ਇਹੈ ਸ਼ੁਭ ਕਰਮਨ 
ਤੇ ਕਬਹੂੰ ਨ ਟਰੋਂ” ਇਕ ਨਵੀਂ ਜੀਵਨ ਜਾਚ ਤੇ ਜੀਵਨ ਸੇਧ ਦਿੱਤੀ ਹੈ। 

ਜ਼ਿਕਰਯੋਗ ਹੈ ਕਿ ਸਮਾਜ ਪ੍ਰਤੀ ਸਾਡੇ ਗੁਰ ਸਾਹਿਬਾਨ, ਪੁਰਖਿਆਂ ਤੇ ਵਡੇਰਿਆਂ 
ਦੀਆਂ ਸੈਘਰਸ਼ੀ ਤੇ ਲਾਸਾਨੀ ਘਾਲਣਾਵਾਂ ਦੇ ਸਬੈਧ ਵਿਚ ਹੈਨਰੀ ਵੈਡਜ਼ਵਰਥ ਲੰਗਫੇਲੋਂ 
ਦੀ ਇਕ ਕਵਿਤਾ ਸਾਡੇ ਲਈ ਪ੍ਰਰਣਾ ਸਰੋਤ ਹੈ। ਉਸ ਕਵਿਤਾ ਦੀਆਂ ਕੁਝ ਕੁ ਪੰਕਤੀਆਂ 
ਦਾ ਪੰਜਾਬੀ ਰੁਪਾਂਤਰ ਵਜੋਂ ਭਾਵਅਰਥ ਇਹ ਹੈ ਕਿ 'ਮਹਾਂ ਪੁਰਖਾਂ ਦੇ ਜੀਵਨ ਸਾਨੂੰ ਸਭ ਨੂੰ 
ਯਾਦ ਕਰਾਉਂਦੇ ਹਨ ਕਿ ਅਸੀਂ ਵੀ ਉਨ੍ਹਾਂ ਦੇ ਨਕਸ਼ੇ-ਕਦਮ 'ਤੇ ਚਲ ਕੇ ਆਪਣੇ ਨਿਜ- 


268/ ਹਸਦਿਆਂ ਦੇ ਘਰ ਵਸਦੇ 


ਜੀਵਨ ਦੇ ਰਾਹ ਉਚੇਰੇ ਕਰ ਸਕਦੇ ਹਾਂ। ਇਸ ਤੋਂ ਅਗੇ ਕਵੀ ਕਹਿੰਦਾ ਹੈ ਕਿ ਮਹਾਂ-ਪੁਰਖਾਂ 
ਨੇ ਰਾਤਾਂ ਝਾਗ ਕੇ ਦਿਨ-ਰਾਤ ਸਾਡੇ ਵਾਸਤੇ ਕਰੜੇ ਸੈਘਰਸ਼ ਕੀਤੇ, ਜਦੋਂ ਕਿ ਅਸੀਂ ਤਾਂ 
ਬਸ ਸੁੱਤੇ ਹੀ ਰਹੇ। ਇਸ ਲਈ ਸਾਨੂੰ ਵੀ ਆਪਣੇ ਮਹਾਨ ਵਡੇਰਿਆਂ ਵਾਂਰੂੰ ਪਰਮਾਰਥ ਤੇ 
ਪਰਸੁਆਰਥ ਦੇ ਰਸਤੇ `ਤੇ ਚਲਣਾ ਚਾਹੀਦਾ ਹੈ ਤਾਂ ਕਿ ਅਸੀਂ ਵੀ ਜਾਣ ਸਮੇਂ ਦੀ ਰੇਤ 
ਉਪਰ ਆਪਣੇ ਕੋਈ ਨਿਸ਼ਾਨ ਛਡ ਜਾਈਏ। 

ਇਸ ਵਡਮੁੱਲੀ ਨਸੀਹਤ ਤੋਂ ਸਾਨੂੰ ਸਿਖਿਆ ਮਿਲਦੀ ਹੈ ਕਿ ਅਸੀਂ ਆਪਣੇ ਗੁਰਆਂ- 
ਪੀਰਾਂ, ਸ਼ਹੀਦਾਂ , ਮੁਰੀਦਾਂ ਤੇ ਵਡੇਰਿਆਂ ਦੀ ਘਾਲਣਾ ਨੂੰ ਜਾਣੀਏ ਤੇ ਉਨ੍ਹਾਂ ਦੇ ਪਾਏ ਹੋਏ 
ਆਦਰਸ਼ ਪੁਰਨਿਆਂ 'ਤੇ ਚੱਲਣ ਦੀ ਕੋਸ਼ਿਸ਼ ਕਰੀਏ। ਇਸ ਪ੍ਰਸੈਗ ਵਿਚ ਫਿਟਜ਼ਗਰਲਡ 
ਦੀਆਂ ਇਹ ਪਕਤੀਆਂ ਸਾਡੀ ਅਗਵਾਈ ਕਰਦੀਆਂ ਹਨ ਕਿ 'ਬੇਸ਼ੱਕ ਜੈਗਲ ਬਹੁਤ ਘਣਾ 
ਤੇ ਲੰਮਾ ਹੈ, ਪਰ ਸੌਣ ਤੋਂ ਪਹਿਲਾਂ ਮੈਂ ਲੋਕ ਹਿਤ ਵਿਚ ਹਾਲੇ ਕਿੰਨੇ ਹੀ ਮੀਲ ਹੋਰ ਤੈਅ 
ਕਰਨੇ ਹਨ”। 

ਇਉਂ ਸਾਡੇ ਵਡੇਰਿਆਂ ਦੇ ਨੀਤੀ-ਬਚਨਾਂ ਦੇ ਖਜ਼ਾਨੇ ਵੀ ਸਾਡੇ ਅਮੀਰ ਸਭਿਆਚਾਰਕ 
ਵਿਰਸੇ ਦੀ ਵਿਰਾਸਤ ਵਜੋਂ ਲੰਕਿਕ ਸਾਹਿਤ ਦੁਆਰਾ ਅਗੇ ਚਲਦੇ ਰਹੇ ਹਨ। ਸਾਡੇ 
ਪੁਰਖਿਆਂ ਵਲੋਂ ਦਰਸਾਏ ਗਏ ਪਰਮਾਰਥ ਤੇ ਪਰਸੁਆਰਥ ਦੇ ਮਾਰਗ 'ਤੇ ਚਲਣ ਨਾਲ 
ਨਿਰਸੈਦੇਹ ਮਨੁੱਖ ਨੂੰ ਆਤਮਿਕ ਖੁਸ਼ੀ ਮਿਲਦੀ ਹੈ। ਇਸ ਲਈ ਬੰਦੇ ਨੂੰ ਇਹ ਨਹੀਂ ਸੋਚਣਾ 
ਚਾਹੀਦਾ ਕਿ ਉਹ ਪਰਸੁਆਰਥ ਦਾ ਕੋਈ ਕੰਮ ਕਿਉਂ ਕਰੇ, ਜਦੋਂ ਕਿ ਉਸ ਲਈ ਤਾਂ ਹੋਰ 
ਕੋਈ ਕੁਝ ਨਹੀਂ ਕਰ ਰਿਹਾ। ਇਸ ਸੈਦਰਭ ਵਿਚ ਅਮਰੀਕਾ ਦੇ ਰਾਸ਼ਟਰਪਤੀ ਕਨੌਡੀ ਦੇ 
ਸ਼ਬਦ ਅਜ ਵੀ ਸਾਡੇ ਲਈ ਬੜੇ ਪਰਰਣਾਦਾਇਕ ਹਨ ਕਿ 'ਦੇਸ਼ ਨੇ ਤੁਹਾਡੇ ਵਾਸਤੇ ਕੀ 
ਵਾਸਤੇ ਕੀ ਕੀਤਾ ਹੈ”। 

ਇਸ ਲਈ ਜ਼ਾਹਿਰ ਹੈ ਕਿ ਆਦਮੀ ਨੂੰ ਚੜ੍ਹਦੀ ਕਲਾ ਤੇ ਲੌਕ ਸੇਵਾ ਦੁਆਰਾ ਰੁਹਾਨੀ 
ਤੇ ਦੁਨਿਆਵੀ ਖੁਸ਼ੀ ਮਿਲਦੀ ਹੈ। ਇਸ ਵਾਸਤੇ ਘਟੀਆ ਸੋਚ ਤੇ ਕੁਲਝਣਾਂ ਤੋਂ ਬਚਣਾ 
ਚਾਹੀਦਾ ਹੈ, ਸਗੋਂ ਆਪਣੇ ਸਮਾਜ ਪ੍ਰਤੀ ਹਮੇਸ਼ਾਂ ਸੈਵੇਦਨਾ ਤੇ ਸੇਵਾ ਭਾਵਨਾ ਰੱਖਣੀ 
ਚਾਹੀਦੀ ਹੈ। ਜ਼ਾਹਿਰ ਹੈ ਕਿ ਚੜ੍ਹਦੀ ਕਲਾ ਵਿਚ ਰਹਿੰਦੇ ਹੋਏ ਸੇਵਾ, ਸਾਧਨਾ ਤੇ ਸਹਾਇਤਾ 
ਕਰਨ ਜਿਹੀਆਂ ਸਕਾਰਾਤਮਿਕ ਭਾਵਨਾਵਾਂ ਸਾਡੀ ਖੁਸ਼ੀ ਦਾ ਬਾਇਸ ਬਣਦੀਆਂ ਹਨ 
ਅਤੇ ਇਸ ਦੇ ਉਲਟ ਬੰਦੇ ਦੀਆਂ ਨਾਕਾਰਾਤਮਿਕ ਭਾਵਨਾਵਾਂ ਕਿਤੇ ਨਾ ਕਿਤੇ ਉਸ ਲਈ 
ਪ੍ਰਸ਼ਾਨੀ ਬਣਦੀਆਂ ਹਨ। 

ਇਸ ਪ੍ਰਸੈਗ ਵਿਚ ਮੁਢ਼-ਕਦੀਮ ਤੋ ਹੀ ਸਾਡੀ ਸਭਿਅਤਾ ਤੇ ਸੈਸਕ੍ਰਿਤੀ ਵਿਚ 
ਚੜ੍ਹਦੀ ਕਲਾ ਤੇ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਜ਼ਜਬਾ ਸਾਡੇ ਸਭਿਆਚਾਰ ਦਾ 
ਅਨਿੱਖੜਵਾਂ ਅੰਗ ਰਿਹਾ ਹੈ। ਪਜਾਬ ਇਕ ਸਰਹੱਦੀ ਸੂਬਾ ਹੋਣ ਕਰਕੇ ਇਥੋਂ ਦੇ ਲੋਕਾਂ ਵਿਚ 


269/ ਹਸਦਿਆਂ ਦੇ ਘਰ ਵਸਦੇ 


ਸਭਿਅਤਾ ਦੇ ਉਦੇਕਾਲ ਤੋਂ ਹੀ ਚੜ੍ਹਦੀ ਕਲਾ, ਜਰਵਾਣਾਪਣ ਤੇ ਧਾਕੜਪਣ ਰਿਹਾ ਹੈ। 
ਚੜ੍ਹਦੀ ਕਲਾ ਦੇ ਪ੍ਰਸੈਗ ਵਿਚ ਇਥੇ ਸ਼ਰਧਾ ਸਹਿਤ ਸਾਡੇ ਗੁਰ ਸਾਹਿਬਾਨ ਵਲੋਂ ਸਾਨੂੰ 
ਸਿਖਾਈ ਗਈ ਸਹਿਣਸ਼ੀਲਤਾ ਤੇ ਰੱਬ ਦੀ ਰਜ਼ਾ ਵਿਚ ਰਹਿੰਦੇ ਹੋਏ ਜਿਉਣ-ਮਰਨ ਦੀ 
ਖਾਸ ਸਲਾਹੀਅਤ ਦਾ ਜ਼ਿਕਰ ਕਰਨਾ ਬਣਦਾ ਹੈ। 

ਜ਼ਿਕਰਯੋਗ ਹੈ ਕਿ ਸਾਡਾ ਇਤਿਹਾਸ ਸਾਡੇ ਕੁਰਬਾਨੀ ਦੇ ਪੈਜਾਂ ਦੀਆਂ ਲਾਸਾਨੀ 
ਕੁਰਬਾਨੀਆਂ ਤੇ ਘਾਲਣਾਵਾਂ ਦਾ ਜਿਉਂਦਾ-ਜਾਗਦਾ ਸਬੂਤ ਹੈ ਕਿ ਕਿਵੇਂ ਸਾਡੇ ਸ਼ਹੀਦਾਂ 
ਨੇ ਦੇਸ਼ ਤੇ ਕੰਮ ਵਾਸਤੇ ਆਪਣੇ ਆਪ ਨੂੰ ਖੁਸ਼ੀ-ਖੁਸ਼ੀ ਵਾਰਿਆ ਹੈ। 

ਜੱਗ ਜ਼ਾਹਿਰ ਹੈ ਕਿ ਸ਼ਹੀਦਾਂ ਦੇ ਸ਼੍ਰੋਮਣੀ ਸੀ ਗੁਰ ਅਰਜਨ ਦੇਵ ਪਾਤਿਸ਼ਾਹ ਤੋਂ ਲੈ ਕੇ 
ਸੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ 
ਤੇ ਫਿਰ ਛੋਟੇ ਸਾਹਿਬਜ਼ਾਦਿਆਂ ਤਕ ਦੀਆਂ ਸ਼ਹੀਦੀਆਂ ਨੂੰ ਵੇਖ ਕੇ ਹੁਕਮਰਾਨ ਤੇ ਜਲਾਦ 
ਤਾਂ ਇਕ ਪਾਸੇ ਰਹੇ, ਸਗੋਂ ਉਸ ਸਮੇਂ ਲੋਕਾਈ ਦੀ ਰੂਹ ਵੀ ਅਬਰਾਂ ਤਕ ਕੁਰਲਾਈ ਸੀ। 
ਫਿਰ ਰੱਬ ਗਵਾਹ ਹੈ ਕਿ ਸਾਹਿਬ ਸੀ ਗੁਰੁ ਗੋਬਿੰਦ ਸਿੰਘ ਨੇ ਤਾਂ ਧਰਮ ਤੇ ਕੰਮ ਦੀ ਖਾਤਿਰ 
ਆਪਣਾ ਸਭ ਕੁਝ ਸਰਬੋਸਦਾਨ ਦੀ ਹੱਦ ਤਕ ਨਿਛਾਵਰ ਕਰ ਦਿੱਤਾ, ਪਰ ਫਿਰ ਵੀ 
ਅਕਾਲਿ ਪੁਰਖਿ ਵਾਹਿਗੁਰ ਦਾ ਸ਼ੁਕਰਾਨਾ ਹੀ ਕੀਤਾ। 

ਫਿਰ ਉਸ ਤੋਂ ਬਾਅਦ ਬਾਬਾ ਬੈਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ 700 ਸ਼ਹੀਦ- 
ਸਾਥੀਆਂ ਅਤੇ ਬੈਦ-ਬੈਦ ਕਟਵਾਉਣ ਵਾਲੇ ਭਾਈ ਮਨੀ ਸਿੰਘ, ਖੋਪੜੀ ਲੁਹਾਉਣ ਵਾਲੇ 
ਭਾਈ ਤਾਰੂ ਸਿੰਘ, ਚਰਖੜੀ ਤੇ ਚੜ੍ਹਨ ਵਾਲੇ ਪਿਤਾ-ਪੁੱਤਰ ਭਾਈ ਸੁਬੇਗ ਸਿੰਘ ਤੇ ਭਾਈ 
ਸ਼ਾਹਬਾਜ ਸਿੰਘ, ਪੁੱਠੀਆਂ ਖੱਲਾਂ ਲੁਹਾਉਣ ਵਾਲੇ ਭਾਈ ਗੁਲਜ਼ਾਰ ਸਿੰਘ ਤੇ ਬਾਰਨ 
ਵਾਸੀ ਜੈ ਸਿੰਘ ਖਟਕੜ ਦੀਆਂ ਧਰਮ ਤੇ ਕੰਮ ਦੀ ਖਾਤਿਰ ਹੱਸ-ਹੱਸ ਕੇ ਦਿੱਤੀਆਂ 
ਕੁਰਬਾਨੀਆਂ ਨੇ ਤਾਂ ਦੁਸ਼ਮਣਾਂ ਦੀ ਰੁਹ ਤੇ ਕਲਮ ਨੂੰ ਵੀ ਲਰਜ਼ਾ ਦਿੱਤਾ ਸੀ। 

ਇਸ ਤੋਂ ਇਲਾਵਾ ਫਿਰ ਅਨੇਕਾਂ ਹੀ ਸਿੱਖ ਕੰਮ ਦੇ ਸ਼ਹੀਦਾਂ, ਸਵਾ-ਸਵਾ ਮਣ ਦੇ 
ਪੀਸਣੇ ਪੀਸਣ ਵਾਲੀਆਂ ਤੇ ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਗਲਾਂ ਵਿਚ 
ਗੈਰ-ਮੁਲਕੀ ਇਤਿਹਾਸਕਾਰਾਂ ਨੂੰ ਕੰਬਾਂ??? ਦਿੱਤਾ। ਅਜ ਤਕ ਵੀ ਸਿੱਖ ਇਤਿਹਾਸ ਦੇ 
ਇਨ੍ਹਾਂ ਪੰਨਿਆਂ ਵਿਚੋਂ ਲੰਘਦਾ ਹੋਇਆ ਕੌਈ ਵੀ ਇਨਸਾਨ ਧੁਰ-ਅਦਰੋਂ ਧਾਹਾਂ ਮਾਰਦਾ 
ਹੈ, ਪਰ ਇਨ੍ਹਾਂ ਸ਼ਹੀਦਾਂ ਦੀ ਵਿੱਲਖਣਤਾ ਦੇਖੋ ਕਿ ਸੰਹ ਖਾਣ ਮਾਤਰ ਇਕ ਵੀ ਸ਼ਹੀਦ 
ਆਪਣੇ ਸਿੱਖੀ-ਸਿਦਕ ਤੋਂ ਨਹੀਂ ਡੋਲਿਆ। ਮੱਕਦੀ ਗੱਲ ਇਹ ਹੈ ਕਿ ਕਬੀਰ ਜੀ ਦੇ 
ਕਥਨ ਅਨੁਸਾਰ ਇਹ ਮਰਜੀਵੜੇ ਅਜਿਹੀ ਕਰਨੀ ਕਰ ਗਏ ਕਿ ਜਦੋਂ ਇਹ ਇਸ ਫ਼ਾਨੀ 
ਜਹਾਨ ਤੋਂ ਰਖਸਤ ਹੋਏ ਤਾਂ ਜੱਗ ਤਾਂ ਕੀ ਸਗੋਂ ਅਬਰ ਵੀ ਰੋਇਆ ਸੀ। 

ਇਸ ਸੈਦਰਭ ਵਿਚ ਸਾਡੇ ਅਜ਼ਾਦੀ ਸੈਘਰਸ਼ ਦੇ ਅਨੇਕਾਂ ਸ਼ਹੀਦਾਂ ਦੀਆਂ ਬੇਮਿਸਾਲ 


270/ ਹਸਦਿਆਂ ਦੇ ਘਰ ਵਸਦੇ 


ਕੁਰਬਾਨੀਆਂ ਵਿਚੋਂ ਸ਼ਹੀਦੇ-ਆਜ਼ਮ ਸੁ. ਭਗਤ ਸਿੰਘ ਦੀ ਇਕ ਵਿਲੱਖਣ ਮਿਸਾਲ ਹੈ ਕਿ 
ਉਹ ਜਦੋਂ ਸ਼ਹੀਦ ਸੁਖਦੇਵ ਤੇ ਰਾਜਗੁਰ ਸਮੇਤ ਕੰਮੀ ਤਰਾਨੇ ਗਾਉਂਦਾ ਹੋਇਆ ਹੱਸਦਾ- 
ਹੱਸਦਾ ਫਾਂਸੀ 'ਤੇ ਚੜ੍ਹਿਆ ਤਾਂ ਜਲਾਦ ਧਾਂਹਾਂ ਮਾਰ ਕੇ ਰੋਇਆ ਸੀ। ਬਸ ਮੁੱਕਦੀ ਗੱਲ 
ਤਾਂ ਇਹ ਹੈ ਕਿ ਸ਼ਹੀਦਾਂ ਨਾਲੋਂ ਵੱਡਾ ਜ਼ਿੰਦਾ-ਦਿਲ ਤੇ ਜਿੰਦਾ-ਜਾਵੇਦ ਕੋਈ ਹੋਰ ਹੋ ਨਹੀਂ 
ਸਕਦਾ। ਇਸ ਪ੍ਰਥਾਇ ਜ਼ਿਦਾਦਿਲੀ ਦੇ ਸਬੈਧ ਵਿਚ ਸ਼ਹੀਦ ਸਰ. ਭਗਤ ਸਿੰਘ ਦੇ ਕਈ 
ਮਨਪਸੈਦ ਸ਼ਿਅਰ ਸਨ, ਜਿਨ੍ਹਾਂ ਵਿਚੋਂ ਇਕ ਇਹ ਸੀ:- 
ਦਿਲ ਦੇ ਤੂ ਇਸ ਮਿਜ਼ਾਜ ਕਾ ਪਰਵਰਦਿਗਾਰ 
ਜੋ ਗ਼ਮ ਕੀ ਘੜੀ ਕੋ ਭੀ ਖੁਸ਼ੀ ਸੇ ਗੁਜ਼ਾਰ ਦੇ 
ਇਸ ਪ੍ਰਸੈਗ ਵਿਚ ਸਾਡੇ ਕ੍ਰਾਂਤੀਕਾਰੀ ਸ਼ਹੀਦਾਂ ਦੀ ਇਕ ਖਾਸੀਅਤ ਇਹ ਰਹੀ ਹੈ ਕਿ 
ਇਹ ਗਦਰੀ ਬਾਬਿਆਂ ਦੇ ਚਹੇਤੇ ਕਰਤਾਰ ਸਿੰਘ ਸਰਾਭਾ ਤੋਂ ਲੈ ਕੇ ਬੱਬਰ ਅਕਾਲੀਆਂ ਤੇ 
ਫਿਰ ਚੰਦਰ ਸ਼ੇਖਰ ਅਜ਼ਾਦ ਦੀ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਪਾਰਟੀ ਦੇ ਚੰਦਰ ਸ਼ੇ 
ਖਰ ਅਜ਼ਾਦ, ਰਾਮ ਪ੍ਰਸਾਦ ਬਿਸਮਿਲ, ਰਜਿੰਦਰ ਨਾਥ ਲਹਿਰੀ, ਅਸ਼ਫ਼ਾਕ ਉੱਲਾ ਖਾਂ ਤੇ 
ਠਾਕੁਰ ਰੋਸ਼ਨ ਸਿੰਘ ਤੇ ਆਖਿਰ ਨੂੰ ਸ਼ਹੀਦ ਊਧਮ ਸਿੰਘ ਤਕ ਬੜੇ ਹੌਸਲੇ ਵਿਚ ਰਹੇ ਤੇ 
ਹੱਸ-ਹੱਸ ਕੇ ਕੁਰਬਾਨੀਆਂ ਦਿੱਤੀਆਂ। ਫਾਂਸੀ 'ਤੇ ਚੜ੍ਹਨ ਵਾਲੇ ਸ਼ਹੀਦ ਫਾਂਸੀ ਦੇ ਰੱਸੇ ਨੂੰ 
ਚੁੰਮ ਕੇ ਫਾਂਸੀ ਦੇ ਤਖਤੇ 'ਤੇ ਚੜ੍ਹੇ ਸਨ ਤੇ ਤਕਰੀਬਨ ਸਾਰਿਆਂ ਨੇ ਹੀ ਠਾਕੁਰ ਰੋਸ਼ਨ ਸਿੰਘ 
ਵਾਂਰੀ ਕੋਈ ਨਾ ਕੋਈ ਸ਼ਿਅਰ ਬੋਲਿਆ ਸੀ। ਮਿਸਾਲ ਵਜੋਂ ਸ਼ਹੀਦ ਠਾਕੁਰ ਰੋਸ਼ਨ ਸਿੰਘ ਦਾ 
ਸ਼ਿਅਰ ਸੀ ਕਿ:- 
ਜ਼ਿੰਦਗੀ ਜ਼ਿੰਦਾ ਦਿਲੀ ਕੋ ਜਾਨੀਏ ਐ ਰੱਸ਼ਨ ! 
ਵਰਨਾ ਕਿਤਨੇ ਮਰੇ ਅੰਰ ਪੈਦਾ ਹੁਏ ਜਾਤੇ ਹੈਂ। 
ਪਰ ਅਫ਼ਸੋਸ ਹੈ ਕਿ ਅਸੀਂ ਆਪਣੇ ਪੁਰਖਿਆਂ ਤੇ ਸ਼ਹੀਦਾਂ ਦੇ ਜੀਵਨ ਦੀਆਂ ਲਾਸਾਨੀ 
ਕੁਰਬਾਨੀਆਂ ਤੇ ਸਿੱਖਿਆਵਾਂ ਦੇ ਬਾਵਜੂਦ ਵੀ ਕੋਈ ਬਹੁਤਾ ਨਹੀਂ ਸਿੱਖਿਆ। ਇਸ 
ਪ੍ਰਥਾਇ ਬੇਸ਼ੱਕ ਸਦੀਆਂ ਹੀ ਬੀਤ ਚੁੱਕੀਆਂ ਹਨ, ਪਰ ਅਸੀਂ “ਇਨਸਾਨ” ਤਾਂ ਕੀ ਬਣਨਾ 
ਸੀ, ਸਗੋਂ ਹਾਲੇ ਤਾਂ 'ਬੋਦਾ” ਵੀ ਨਹੀਂ ਬਣ ਸਕੇ। ਇਸ ਸਬੋਧ ਵਿਚ ਭਗਤ ਕਬੀਰ, ਭਗਤ 
ਨਾਮਦੇਵ, ਭਗਤ ਰਵਿਦਾਸ ਤੇ ਧੰਨੇ ਭਗਤ ਜਿਹੇ ਮਹਾਂਪੁਰਖਾਂ ਦੇ ਯਥਾਰਥ ਭਰੇ ਨੀਤੀ 
ਬਚਨਾਂ ਦੇ ਬਾਵਜੂਦ ਵੀ ਬੈਦੇ ਨੇ ਆਪਣੀ ਅੜੀ ਤੇ ਖੱਚਰ ਚਾਲ ਨਹੀਂ ਛੱਡੀ। 
ਇਸ ਸੈਦਰਭ ਵਿਚ ਮਨੁੱਖਤਾ ਵਲੋ ਮਾਨਵਤਾ ਦੇ ਰਾਹ 'ਤੇ ਚੱਲਣ ਵਾਸਤੇ ਆਪਣ 
ਸੁਖ ਤੇ ਐਸ਼ਪ੍ਰਸਤੀ ਨੂੰ ਤਿਆਗ ਕੇ ਤਪ ਤੇ ਸੈਜਮ ਦੇ ਮਾਰਗ ਨੂੰ ਅਪਨਾਉਣ ਵਿਚ ਹਮੇਸ਼ਾਂ 
ਲੀਤੋ-ਲੋਲ ਹੀ ਹੋਈ ਹੈ। ਮਨੁੱਖ ਦੇ ਇਸ ਸੁਭਾਵਿਕ ਅੜੀਅਲਪਣ ਦੀ ਵਿਆਖਿਆ 
ਜਲਣ ਦੇ ਕਥਨ “ਵੱਢ ਕੇ ਕਿੱਕਰ ਜਪ ਮਾਲ ਬਣਾਇਆ", ਉਚੇ ਟਿੱਥੇ ਬਹਿ ਕੇ ਠਾਹ- 
ਠਾਹ ਵਜਾਇਆ, ਲੋਕਾਂ ਦੀਆਂ ਜਪਮਾਲੀਆਂ ਤੇ ਜੱਲ੍ਹਣ ਦਾ ਜਪਮਾਲ; ਸਾਰੀ ਉਮਰ 


271/ ਹਸਦਿਆਂ ਦੇ ਘਰ ਵਸਦੇ 


ਜਪੇਦਿਆਂ ਇਕ ਨਾ ਖੁੱਥਾ ਵਾਲ? ਤੋਂ ਭਲੀਭਾਂਤ ਹੋ ਜਾਂਦੀ ਹੈ। 

ਇਸ ਤੋਂ ਇਲਾਵਾ ਵਾਰਿਸ ਸ਼ਾਹ, ਸੁਲਤਾਨ ਬਾਹੂ, ਹਾਸ਼ਮ ਜਿਹੇ ਕਿੱਸਾਕਾਰਾਂ ਤੇ 
ਬੁੱਲ੍ਹੇ ਸ਼ਾਹ ਵਰਗੇ ਸੁਫ਼ੀਆਂ ਨੇ ਨੀਤੀ ਬਚਨਾਂ ਦੇ ਤੌਰ 'ਤੇ ਜ਼ਿਦਗੀ ਦੀਆਂ ਅਮਰ ਸੱਚਾਈਆਂ 
ਬਿਆਨ ਕੀਤੀਆਂ ਹਨ। ਇਸ ਸਬੋਧ ਵਿਚ “ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ; 
ਭਾਵੇਂ ਕੱਟੀਏ ਪੋਰੀਆਂ-ਪੌਰੀਆਂ ਜੀ” ਜਾਂ 'ਵਾਰਿਸ ਸ਼ਾਹ ਮੀਆਂ ਆਸ਼ਿਕ, ਭੰਰ ਤੇ ਨਾਗ 
ਕਾਲੇ; ਬਾਜ ਮੋਤਰੋਂ ਨਾ ਕੀਲੀਏ ਜੀ” ਜਿਹੇ ਵਾਰਿਸ ਸ਼ਾਹ ਦੇ ਅਨੇਕਾਂ ਹੀ ਕਥਨ ਲੋਕਾਂ ਦੀ 
ਜ਼ਬਾਨ 'ਤੇ ਹਨ। ਇਉਂ ਹੀ ਬਿਰਹਾ ਦੇ ਸੁਲਤਾਨ ਬਾਹੂ ਦਾ ਸੁਖਨ “ਨਾਮ ਫ਼ਕੀਰ ਤਹੇਂਦਾ 
ਬਾਹੂ, ਕਬਰ ਜਹੇਂਦੀ ਜੀਵੇ ਹੁੰ” ਕਾਬਿਲੇ-ਗੰਰ ਹੈ। ਫਿਰ ਇਸ ਤਰ੍ਹਾਂ ਹੀ ਹਾਸ਼ਮ ਦੇ ਸੁਖਨ 
“ਹਾਸ਼ਮ ਫਤੇਹ ਨਸੀਬ ਤਿਨ੍ਹਾਂ ਨੂੰ ਜਿਨਾ ਹਿੰਮਤ ਯਾਰ ਬਣਾਈ” ਅਤੇ “ਮੁਰਖ ਲੋਕ ਸਦਾ 
ਸੁਖ ਲੈਂਦੇ ਤੇ ਰੋਜ਼ ਕਮਾਵਣ ਪੇਸਾ; ਨਾਂਹ ਕਿਛ ਉਚ ਨਾਂਹ ਪਛਾਣਨ ਤੇ ਪ੍ਰੇਮ ਨਾਂਹ ਜਾਣਨ 
ਕੈਸਾ? ਜਿਹੇ ਕਿੰਨੇ ਹੀ ਨੀਤੀ ਬਚਨ ਵੀ ਮਕਬੂਲ ਹਨ। 

ਇਸ ਤੋਂ ਇਲਾਵਾ ਬੁੱਲ੍ਹੇ ਸ਼ਾਹ ਦੇ ਕਥਨ “ਬੱਲ੍ਹਿਆ ਰੱਬ ਦਾ ਕੀ ਪਾਉਣਾ, ਇਧਰੇਂ ਪੁਟਣਾ 
ਏਧਰ ਲਾਉਣਾ” ਤੇ “ਨਾ ਕਹੁ ਅਬ ਕੀ ਨਾ ਤਬ ਕੀ; ਹੋਤੇ ਨਾ ਗੁਰ ਗੋਬਿੰਦ ਸਿੰਘ ਤੋ ਸੈਨਤ 
ਹੋਤੀ ਸਭ ਕੀ” ਅਤੇ “ਬੁੱਲ੍ਹੇ ਨਾਲੋਂ ਚੁੱਲਾ ਚੰਗਾ ਜਿਸ ਤੇ ਤਾਮ ਪਕਾਈਦਾ, ਰੋਘੜ ਨਾਲੋਂ ਖੇਘਰ 
ਚੰਗਾ, ਜਿਸਤੇ ਪੈਰ ਘਸਾਈਦਾ; ਇੱਟ ਖੜੱਕਾ, ਦੱਕੜ ਵੱਜੇ, ਨਾਲੇ ਤਪੇ ਚੁੱਲਾ, ਏਸੇ ਗੱਲ 
ਵਿਚ ਰੱਬ ਰਾਜੀ, ਤੇ ਏਸੇ ਗੱਲ ਵਿਚ ਬੁੱਲ੍ਹਾ” ਅਜ ਵੀ ਜ਼ਿਦਗੀ ਦਾ ਯਥਾਰਥ ਬਿਆਨ ਕਰਦੇ 
ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਮਹਾਂਪੁਰਖਾਂ ਦੇ ਨੀਤੀ-ਬਚਨ ਸਾਡੇ ਜਨਸਧਾਰਨ ਦੇ ਜੀਵਨ 
ਵਿਚ ਇੰਨੇ ਪ੍ਰਸਿੱਧ ਹੋ ਚੁੱਕੇ ਹਨ ਕਿ ਇਹ ਹੁਣ ਹਰ ਬੈਦੇ ਦੀ ਜ਼ੁਬਾਨ 'ਤੇ ਹਨ। 

ਇਸ ਤਰ੍ਹਾਂ ਹੀ ਸ਼ਾਹ ਮੁਹੈਮਦ ਤੇ ਸਾਡੀ ਪਿਛਲੀ ਸਦੀ ਦੇ ਸਾਧੁ ਦਯਾ ਸਿੰਘ ਆਰਿਫ਼, 
ਸ਼ੇਰ ਸਿੰਘ ਸੈਦਲ ਤਖਤੂਪੁਰਾ, ਗੁਰਦਿੱਤ ਸਿੰਘ ਰੀਗਾ-ਨਥਾਣਾ, ਬਾਬੁ ਰਜਬ ਅਲੀ, 
ਫ਼ਕੀਰ ਮੁਹੈਮਦ ਸੁਲੇਮਾਨ ਆਇਸ਼, ਪੰਡਿਤ ਬੀਰਬਲ ਘੱਲਕਲਾਂ, ਮਾਘੀ ਸਿੰਘ ਗਿੱਲ, 
ਸਾਧੁ ਸਦਾ ਰਾਮ, ਸੈਤ ਕਵੀ ਧਿਆਨ ਸਿੰਘ, ਚੰਦ ਸਿੰਘ ਮਰਾਝ, ਕਰਨੈਲ ਸਿੰਘ ਪਾਰਸ ਤੇ 
ਪ੍ਰ: ਕਰਮ ਸਿੰਘ ਜਿਹੇ ਕਿੱਸਾਕਾਰਾਂ, ਕਵੀਸ਼ਰਾਂ ਤੇ ਢਾਡੀਆਂ ਦੇ ਨੀਤੀ ਬਚਨ ਅਜ 'ਲੋਕ 
ਸਿਆਣਪਾਂ” ਦੇ ਖਜ਼ਾਨੇ ਬਣ ਚੁੱਕੇ ਹਨ। ਪਰ ਅਫ਼ਸੋਸ ਕਿ ਸਾਨੂੰ ਆਪਣੇ ਵਿਰਸੇ ਦੀ ਇਸ 
ਨਾਯਾਬ ਦੌਲਤ ਤੇ ਸਰਮਾਏ ਦਾ ਪਤਾ ਹੀ ਨਹੀਂ ਹੈ। 

ਇਸ ਸੋਦਰਭ ਵਿਚ ਸਾਡੇ ਸ਼ਾਨਦਾਰ ਸਭਿਆਚਾਰ ਦੇ ਵਡੇਰਿਆਂ-ਵਡਿਕਿਆਂ ਦੀਆਂ 
ਸਾਡੇ ਸਮਾਜਿਕ ਜੀਵਨ ਪ੍ਰਤੀ ਕਦਰਾਂ-ਕੀਮਤਾਂ ਨੂੰ ਬਿਆਨਦੇ ਹੋਏ ਵੰਨਗੀ ਮਾਤਰ ਕੁਝ ਕੁ 
ਕਥਨ ਪਾਠਕਾਂ ਦੀ ਜਾਣਕਾਰੀ ਲਈ ਇਥੇ ਦੇਣੇ ਯੋਗ ਹੋਣਗੇ। ਸਭ ਤੋਂ ਪਹਿਲਾਂ ਤਾਂ 
ਲੰਕਿਕ ਸਾਹਿਤ ਦੇ ਇਹ ਪਿਤਾਮੇ ਕਿੱਸਾਕਾਰ ਤੇ ਕਵੀਸ਼ਰ ਆਪਣੀ ਰਚਨਾ ਨੂੰ “ਧਰਤੀ ਜੇ 
ਡ ਗਰੀਬ ਨਾ ਕੋਈ, ਇੰਦਰ ਜੇਡ ਨਾ ਦਾਤਾ, ਬ੍ਰਹਮਾ ਜੇਡ ਨਾ ਪੰਡਿਤ ਕੋਈ , ਸੀਤਾ ਜੇਡ 


272/ ਹਸਦਿਆਂ ਦੇ ਘਰ ਵਸਦੇ 


ਨਾ ਮਾਤਾ; ਲਛਮਣ ਜੇਡ ਜਤੀ ਨਾ ਕੋਈ, ਰਾਮ ਜੇਡ ਨਾ ਭਰਾਤਾ, ਨਾਨਕ ਜੇਡ ਭਗਤ 
ਨਾ ਕੋਈ, ਜਿਨ ਹਰਿ ਕਾ ਨਾਮ ਪਛਾਤਾ; ਦੁਨੀਆਂ ਮਾਣ ਕਰਦੀ ,ਰੱਥ ਸਭਨਾ ਦਾ ਦਾਤਾ” 
ਜਿਹੇ ਧਾਰਮਿਕ ਮੋਗਲਾਚਰਣਾਂ ਤੋਂ ਸ਼੍ਰ ਕਰਦੇ ਸਨ। ਫਿਰ ਜ਼ਿਕਰਯੋਗ ਹੈ ਕਿ ਸਾਧੂ-ਸੈਤ 
ਜ਼ਿਆਦਾਤਰ ਸੈਗਤਾਂ ਨੂੰ ਨਾਲ ਮਿਲਾ ਕੇ ਧਾਰਨਾ ਨਾਲ ਧਾਰਮਿਕ ਗਾਇਨ ਕਰਦੇ ਸਨ। 
ਇਸ ਤੋ ਇਲਾਵਾ ਤਕਰੀਬਨ ਸਾਰੇ ਕਿੱਸਾਕਾਰਾਂ, ਕਵੀਸ਼ਰਾਂ ਤੇ ਗਵੌਤਰੀਆਂ ਨੇ ਕਿਸੇ ਨਾ 
ਕਿਸੇ ਰੁਪ ਵਿਚ ਸਾਡੇ ਸਦੀਆਂ ਪੁਰਾਣੇ “ਵੇਲਾਂ ਧਰਮ ਦੀਆਂ ਵਿਚ ਦਰਗਾਹ ਦੇ ਹਰੀਆਂ” 
ਜਿਹੇ ਲੋਕ ਸੁਤਰਾਂ ਨੂੰ ਅਲਾਇਆ ਹੈ। 

ਇਸ ਪ੍ਰਸੈਗ ਵਿਚ ਕੁਝ ਕੁ ਹੋਰ ਕਿੱਸਾਕਾਰਾਂ ਦੇ ਨੀਤੀ ਬਚਨਾਂ ਜਿਹੇ ਕਥਨ ਇਸ 
ਪ੍ਰਕਾਰ ਹਨ। ਇਕ ਬਹੁਤ ਹੀ ਪ੍ਰਸਿੱਧ ਕਿੱਸੇ 'ਜ਼ਿਦਗੀ ਬਿਲਾਸ” ਦੇ ਰਚੇਤਾ ਸਾਧੁ ਦਯਾ 
ਦੀ ਕਵਿਤਾ 'ਸੈਵਨ ਸਟੇਜਿਜ਼ ਆਫ਼ ਮੋਨ” ਨੂੰ ਵੀ ਮਾਤ ਪਾ ਦਿੱਤੀ ਹੈ। ਇਸ ਪ੍ਰਸੰਗ ਵਿਚ 
ਉਸ ਦਾ ਬੰਦੇ ਦੀ ਜ਼ਿੰਦਗੀ ਦੇ 19ਵੇ' ਸਾਲ ਬਾਰੇ ਇਕ ਪ੍ਰਸਿੱਧ ਕਥਨ ਹੈ “ਉੱਨੀਂ ਸਾਲ 
ਵਿਚ ਉਤ ਨਾ ਸੋਚਿਆ ਤੋਂ, ਸਦਾ ਨਹੀਂ ਆਰਾਮ ਦੀ ਘੜੀ ਰਹਿਣੀ, ਖਾ ਲੈ, ਖਰਚ ਲੈ, 
ਪੁੰਨ ਤੇ ਦਾਨ ਕਰ ਲੇ, ਦੌਲਤ ਵਿਚ ਜ਼ਮੀਨ ਦੇ ਪੜੀ ਰਹਿਣੀ; ਕਿਹੜੀ ਗੱਲ ਤੇ ਖੁਦੀ 
ਗੁਮਾਨ ਕਰਦਾ, ਸਦਾ ਨਹੀਂ ਜੇ ਹੁਸਨ ਦੀ ਝੜੀ ਰਹਿਣੀ”। 

ਸ਼ਾਹ ਮੁਹੰਮਦ ਆਪਣੇ ਬਹੁਤ ਹੀ ਮਕਬੂਲ ਕਿੱਸੇ 'ਜੈਗ ਸਿੰਘਾਂ ਤੇ ਫਿਰੋਗੀਆਂ” ਵਿਚ 
“ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ, ਜਿਹੜੀ ਕਰੇਗਾ ਖਾਲਸਾ ਪੰਥ ਮੀਆਂ” ਅਤੇ “ਸ਼ਾਹ 
ਮੁਹੰਮਦਾ ਇਕ ਸਰਕਾਰ ਬਾਝੋਂ, ਫ਼ੌਜਾਂ ਜਿੱਤ ਕੇ ਅਤ ਨੂੰ ਹਾਰੀਆਂ ਨੀ” ਜਿਹੇ ਯਥਾਰਥ 
ਭਰਪੂਰ ਕਥਨ ਕਰਦਾ ਹੈ। 

ਇਉਂ ਹੀ ਫ਼ਕੀਰ ਮੁਹੰਮਦ ਸੁਲੇਮਾਨ ਆਇਸ਼ ਦਾ ਇਕ ਨੀਤੀ ਭਰਪੂਰ ਕਥਨ ਹੈ “ਮੁੱਢੋਂ 
ਮਰਦ ਦੀ ਰੀਤ ਗੁਨਾਹ ਕਰਨਾ, ਫਜ਼ਲੋਂ ਬਖਸ਼ਦਾ ਕੰਮ ਗਫੁਰ ਦਾ ਈ, ਫਾਨੀ ਜੱਗ ਦੇ 
ਹੱਸਲੇ ਟੁੱਟ ਚੁੱਕੇ, ਬਾਕੀ ਆਸਰਾ ਸਿਰਫ ਹਜ਼ੂਰ ਦਾ ਈ।” ਇਸ ਤਰ੍ਹਾਂ ਹੀ ਸੈਤ ਕਵੀ 
ਧਿਆਨ ਸਿੰਘ ਦਾ ਸੁਖਨ “ਦੁਰਗਾ ਪਾਠ ਬਣਾਇਆ, ਸੱਭੇ ਪਉੜੀਆਂ; ਜਿਨ ਇਹ 
ਗਾਇਆ, ਫਿਰ ਜੂਨ ਨ ਆਇਆ”। ਲੁਧਿਆਣਾ ਵਾਸੀ ਪ੍ਰ: ਗੁਰਚਰਨ ਸਿੰਘ ਸੇਕ ਇਸ 
ਪ੍ਰਥਾਇ “ਪਾਠ ਕਰਨਾ ਜਿਉਂ ਸੱਦਣਾ, ਦੂਰੋਂ ਆਪਣਾ ਬਾਪ, ਇਸ ਤੋਂ ਉੱਤਮ ਸੇਕ ਜੀ, 
ਕਰਨਾ ਰੱਬ ਦਾ ਜਾਪ” ਜਿਹਾ ਇਕ ਸੁਖਨ ਅਲਾਉਂਦਾ ਹੈ। ਬਾਪੁ ਕਰਨੈਲ ਸਿੰਘ ਪਾਰਸ 
ਰਾਮੁਵਾਲੀਆ ਇਸ ਧਰਤੀ 'ਤੇ ਬੰਦੇ ਦੇ ਆਉਣ-ਜਾਣ ਨੂੰ ਆਪਣੀ ਕਵੀਸ਼ਰੀ “ਜੱਗ 
ਜੈਕਸ਼ਨ ਰੇਲਾਂ ਦਾ, ਗੱਡੀ ਇਕ ਆਵੇ ਇਕ ਜਾਵੇ” ਵਿਚ “ਰਲ ਸੈਗ ਕਾਫ਼ਲੇ ਦੇ, ਛੇਤੀ 
ਬੰਨ੍ਹ ਬਿਸਤਰਾ ਕਾਫ਼ਿਰ; ਕਈ ਪਹਿਲੀ ਡਾਕ ਚੜ੍ਹੇ; ਬਾਕੀ ਟਿਕਟਾਂ ਲੈਣ ਮੁਸਾਫ਼ਿਰ” ਦੀ 
ਤਸ਼ਬੀਹ ਦਿੰਦਾ ਹੈ। 


273/ ਹਸਦਿਆਂ ਦੇ ਘਰ ਵਸਦੇ 


ਇੰਝ ਹੀ ਨੀਤੀ ਬਚਨਾਂ ਦੀ ਲਗਾਤਾਰਤਾ ਵਿਚ ਮਾਲਵੇ ਦੇ ਮਸ਼ਹੂਰ ਕਿੱਸਾਕਾਰ 
ਮਾਘੀ ਸਿੰਘ ਗਿੱਲ ਸਾਡੇ ਸਮਾਜਿਕ ਮਾਹੌਲ ਸਬੈਧੀ ਬੜਾ ਢੁਕਵਾਂ ਕਥਨ ਕਰਦਾ ਹੈ ਕਿ 
ਅਜ ਆਪਸੀ ਈਰਖਾ ਖਹਿਬਾਜ਼ੀ ਦੇ ਕਾਰਨ ਚੁੱਲ੍ਹੇ ਨੂੰ ਚੁੱਲ੍ਹੇ ਨੂੰ ਢਾਹ ਰਿਹਾ ਹੈ। ਇਸ 
ਪ੍ਰਥਾਇ ਉਹ ਲਿਖਦਾ ਹੈ ਕਿ “ਵੱਢ-ਵੱਢ ਖਾਵੇ ਚੁੱਲ੍ਹਾ, ਚੁੱਲ੍ਹੇ ਨੂੰ ਪਜਾਬੀਆਂ ਦਾ; ਮੰਤ 
ਦਾ ਸ਼ਿਕਾਰ ਗਿੱਲ ਹੁੰਦੇ ਕਈ ਹੈ”। 

ਆਹ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੋਲੇ। (ਪਾਰਸ) 

ਜੀ ਨੀ ਜਾਣ ਨੂੰ ਕਰਦਾ, ਰੋਗਲੀ ਦੁਨੀਆਂ ਤੋਂ। 

ਮੇਲਾ ਵੇਖਦੀਏ ਮੁਟਿਆਰੇ ਮੇਲਾ ਤੇਨੂੰ ਵੇਖਦਾ। 

ਜਿਹਾ ਦੇਖ ਲਿਆ ਜਰਗ ਦਾ ਮੇਲਾ, ਜਿਹੀ ਤੇਰੀ ਗੁੱਤ ਵੇਖ ਲੀ। (ਮੇਲਿਆਂ ਵਿਚ) 

ਕਿਥੇ ਚੱਲਿਆਂ ਬੁਬਨਿਆਂ ਸਾਧਾ, ਛੇੜ ਕੇ ਭਰਿਡ ਰੋਗੀਆਂ (ਸਾਧਾਂ ਵਿਚ) 

ਦਾਖੀਂ ਹੱਥ ਨਾ ਅੱਪੜੇ, ਆਖੇ ਥੁਹ ਕੰੜੀ (ਨੀਤੀ ਬਚਨ?) 

ਕੁੱਤਿਆਂ ਦੇ ਲੱਕਿਆਂ ਦਰਿਆ ਪਲੀਤ ਨਹੀਂ ਹੁੰਦਾ 

ਸੱਪ ਦੇ ਮੁਹ ਕਿਰਲੀ, ਖਾਏ ਤਾਂ ਕੋਹੜੀ ਛੱਡੇ ਤਾਂ ਕਲੰਕੀ' 

ਅੱਲੇ ਦਾ ਖਾਧਾ ਤੇ ਸਿਆਣੇ ਦਾ ਆਖਿਆ ਬਾਅਦ ਵਿਚ ਸੁਆਦ ਦਿੰਦਾ ਹੈ 

ਸਲਾਮ ਪਿਛੇ ਕਾਜੀ ਨਹੀਂ ਰਸਾਈਦਾ 

ਸਿੱਕਾ ਆਪਣਾ ਖੋਟਾ, ਬਾਣੀਏ ਨੂੰ ਕੀ ਦੋਸ਼ 

ਮਾਂ ਦੀਏ ਰਾਮ ਰੱਖੀਏ; ਨੀਅਤ ਨਾ ਮਾੜੀ ਰੱਖੀਏ 

ਸ਼ੇਰਾਂ ਦੀਆਂ ਬੈਠਕਾਂ, ਗਿੱਦੜ ਕਰਨ ਕਲੋਲ 

ਵਾਦੜੀਆਂ-ਸਜਾਦੜੀਆਂ ਨਿਭਣ ਸਿਰਾਂ ਦੇ ਨਾਲ 

ਵਾਹ ਕਰਮਾਂ ਦੇ ਬਲੀਆ, ਰਿੱਧੀ ਖੀਰ ਤੇ ਹੋ ਗਿਆ ਦਲੀਆ 

ਟਕੇ ਦੀ ਹਾਂਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ 

ਜਦੋਂ ਜਾਲ ਫਾਂਧੀਆਂ ਨੇ ਪਾਇਆ; ਨੈਣ ਭਰ ਰੋਈ ਮੱਛਲੀ 

ਢਾਈ ਘਰ ਡੋਣ ਵੀ ਛਡ ਲੈਂਦੀ ਹੈ। (ਨੀਤੀ ਬਚਨ) 

ਸੱਚ ਮਿਰਚਾਂ ਝੂਠ ਗੁੜ, ਸੱਚ ਆਖਣਾ ਅੱਧੀ ਲੜਾਈ। (ਨੀਤੀ ਬਚਨ) 

ਮਿਲੀ ਦਾਤ : ਵਿਸਰਿਆ ਦਾਤਾਰ। (ਨੀਤੀ ਬਚਨ) 

ਬੀਬੀ ਪੜ੍ਹਦੀ ਗੁਰਾਂ ਦੀ ਬਾਣੀ, ਉ ਅ ਘੱਟ ਜਾਣਦੀ। (ਨੀਤੀ ਬਚਨ) 

ਕੀੜੀਆਂ ਜੇ ਕਹਿਣ ਅਸੀਂ ਉਡ ਕੇ ਅਕਾਸ਼ ਜਾਣਾ, 
ਮੱਛਰਾਂ ਦਾ ਜਲ ਹਾਥੀਆਂ ਨੂੰ ਲਲਕਾਰ ਦਾ। 


274/ ਹਸਦਿਆਂ ਦੇ ਘਰ ਵਸਦੇ 


ਖੈਰ ! ਮੌਜੂਦਾ ਤਹਿਜ਼ੀਬ ਦੇ ਦੌਰੇ-ਦੌਰਾਂ ਅਨੁਸਾਰ ਸਾਡੇ ਸਭਿਆਚਾਰ ਵਿਚ ਸਾਡੀਆਂ 
ਨੈਤਿਕ ਤੇ ਸਮਾਜਿਕ ਕਦਰਾਂ-ਕੀਮਤਾਂ ਦੇ ਸਬੈਧ ਵਿਚ ਕਾਫੀ ਗਿਰਾਵਟ ਆ ਗਈ ਹੈ। 
ਇਸ ਪ੍ਰਸੈਗ ਵਿਚ ਸਾਡੇ ਤਿਉਹਾਰ ਤੇ ਮੇਲੇ ਮਨੁੱਖ ਦੀ ਖੁਸ਼ ਰਹਿਣ ਦੀ ਜਨਮ ਜਾਤ ਤਾਂਘ 
ਦਾ ਕੇਂਦਰ ਬਿੰਦੂ ਰਹੇ ਹਨ। ਪਰ ਇਥੇ ਗੰਰਤਲਬ ਹੈ ਕਿ 1960 ਵਿਆਂ ਤੋਂ ਬਾਅਦ ਸਾਡੇ 
ਤਿਉਹਾਰਾਂ , ਮੇਲੇ-ਗੇਲਿਆਂ, ਘੋਲਾਂ-ਛਿੰਝਾਂ, ਭੰਡਾਂ ਦੇ ਕਲੋਲ, ਬਾਜ਼ੀਗਰਾਂ ਤੇ ਨਟਾਂ ਦੀਆਂ 
ਕਲਾਬਾਜ਼ੀਆਂ ਅਤੇ ਖੁਸ਼ੀ-ਗਮੀ ਦੇ ਮੰਕਿਆਂ ਦਾ ਸਭਿਆਚਾਰਕ ਰੁਪ-ਰੈਗ ਹੀ ਤਬਦੀਲ 
ਹੋ ਚੁੱਕਾ ਹੈ। ਬੇਸ਼ੱਕ ਇਹ ਠੀਕ ਹੈ ਕਿ ਸਾਡੇ ਦੇਸ਼ ਤੇ ਸਮਾਜ ਦੇ ਰਾਜਨੀਤਿਕ, ਸਮਾਜਿਕ 
ਤੇ ਆਰਥਿਕ ਉਤਰਾਵਾਂ-ਚੜ੍ਹਾਵਾਂ ਨੇ ਸਾਡੀ ਜੀਵਨਸ਼ੈਲੀ `ਤੇ ਅਕਸਰ ਹੀ ਡੂੰਘਾ ਅਸਰ 
ਪਾਇਆ ਹੈ; ਪਰ ਇਸ ਦੇ ਬਾਵਜੂਦ ਵੀ ਭਾਰਤ ਦੀ ਸੈਸਕ੍ਰਿਤੀ ਤੇ ਸਭਿਆਚਾਰ ਨੇ ਮੇ 
ਲਿਆਂ, ਛਿੰਜਾਂ ਤੇ ਖੁਸ਼ੀ ਦੇ ਮੰਕਿਆਂ ਦੇ ਰੁਪ ਵਿੱਚ ਹਾਸਿਆਂ-ਖੇੜਿਆਂ ਦੇ ਪਿੜਾਂ ਨੂੰ ਬਹੁਤ 
ਲੰਮਾ ਸਮਾਂ ਸੈਭਾਲੀ ਰੱਖਿਆ ਹੈ। 

ਬਹਿਰਹਾਲ, ਇਹ ਇਕ ਅਜਬੋ-ਗਜ਼ਬ ਸੱਚ ਹੈ ਕਿ ਹੁਣ ਅਜੋਕੇ ਆਦਮੀ ਦੀ ਸੋਚ 
ਤੇ ਪ੍ਰੇਸ਼ਾਨੀਆਂ ਦੇ ਅਸਰ ਤਹਿਤ ਸਾਡੇ ਮੇਲਿਆਂ ਦਾ ਸਰਪ ਬਹੁਤ ਬਦਲ ਗਿਆ ਹੈ। ਇਹ 
ਅਤਿਕਥਨੀ ਨਹੀਂ ਹੋਵੇਗੀ ਕਿ ਸਾਡੇ ਮੇਲੋਂ ਤੇ ਛਿੰਝਾਂ ਘਟਦੇ-ਘਟਦੇ; ਹੁਣ ਬੱਸ ਬੀਤੇ ਕੱਲ੍ਹ 
ਦੀ ਬਾਤ ਬਣ ਰਹੇ ਹਨ। ਸਾਡੇ ਤਿਉਹਾਰਾਂ ਤੇ ਮੇਲਿਆਂ ਦਾ ਬੁਨਿਆਦੀ ਮੋਤਵ ਤਾਂ ਇਹ 
ਹੈ ਕਿ ਅਸੀਂ ਸਾਂਝੇ ਤੱਰ 'ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰੀਏ ਤੇ ਖੁਸ਼ੀ-ਖੇੜੇ ਦੋਨੋਂ-ਦੋਨੋਂ 
ਹੱਥੀਂ ਵੰਡੀਏ। 

ਇਸ ਪ੍ਰਥਾਇ ਬੇਸ਼ੱਕ ਹਾਲੇ ਵੀ ਪੰਜਾਬ ਵਿਚ ਕੁਝ ਕੁ ਮੇਲੇ ਮਨਾਏ ਜਾਂਦੇ ਹਨ ਜੋ ਕਿ 
ਸਾਡੀ ਸੈਸਕ੍ਰਿਤੀ ਦੀ ਧਰੋਹਰ ਵਜੋਂ ਸੈਸਾਰ ਭਰ ਵਿਚ ਜਾਣੇ ਜਾਂਦੇ ਹਨ। ਇਸ ਪ੍ਰਸੈਗ ਵਿਚ 
ਇਹ ਜ਼ਿਕਰਯੋਗ ਹੈ ਕਿ ਮੁਕਤਸਰ ਦੀ ਮਾਘੀ, ਤਲਵੰਡੀ ਸਾਬੋ ਦੀ ਵਿਸਾਖੀ, ਅਮ੍ਰਿਤਸਰ 
ਸਾਹਿਬ ਦੀ ਦੀਵਾਲੀ ਅਤੇ ਸੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਅਤੇ ਸੀ ਸਚਖੋਡ 
ਹਜ਼ੁਰ ਸਾਹਿਬ ਦਾ ਦੁਸਿਹਰਾ ਪ੍ਰਸਿੱਧ ਤਿਉਹਾਰ ਮਨੇ ਗਏ ਹਨ। ਇਸ ਸਬੈਧ ਵਿਚ ਧਾਰਮਿਕ 
ਪੱਖੋਂ ਸਾਡੇ ਸ਼ਹੀਦੀ ਜੋੜ ਮੇਲੇ ਤੇ ਗੱਗਾ ਨੰਮੀ ਅਤੇ ਸਭਿਆਚਾਰ ਦੇ ਪੱਖੋਂ ਜਗਰਾਉਂ ਦੀ 
ਰੋਸ਼ਨੀ, ਛਪਾਰ ਦਾ ਮੇਲਾ, ਜਰਗ ਦਾ ਮੇਲਾ, ਮਲੇਰਕੋਟਲੇ ਵਿਚ ਹੈਦਰ ਸ਼ੇਖ ਦੇ ਮੇਲੇ ਜਿਹੇ 
ਕਈ ਮੇਲੇ ਮਨਾਏ ਜਾਂਦੇ ਹਨ। ਪਰ ਜ਼ਾਹਿਰ ਹੈ ਕਿ ਇਨ੍ਹਾਂ ਦੀ ਪਹਿਲਾਂ ਵਾਲੀ ਸਭਿਆਚਾਰਕ 
ਦਿਖ ਨਹੀਂ ਰਹੀ। ਇਸ ਵਾਸਤੇ ਸਾਨੂੰ ਪੰਜਾਬ ਦੇ ਖੁਸ਼ਰੋਗ ਸਮਾਜ ਤੇ ਅਮੀਰ ਸਭਿਆਚਾਰ 
ਦੀ ਦੁਬਾਰਾ ਤਾਬੀਰ ਤੇ ਤਾਮੀਰ ਕਰਨ ਵਾਸਤੇ ਆਪਣੇ ਤਿਉਹਾਰਾਂ ਤੇ ਮੇਲਿਆਂ ਨੂੰ ਪੂਰਨ 
ਤੌਰ `ਤੇ ਧਾਰਮਿਕ ਤੇ ਸਭਿਆਚਾਰਕ ਰੋਗਣਾ ਦੇਣ ਦੀ ਲੋੜ ਹੈ। 

ਗੌਰਤਲਬ ਹੈ ਕਿ ਆਪਣੇ ਆਲੇ-ਦੁਆਲੇ ਤੇ ਸਮਾਜ ਵਿਚ ਹਾਸੇ-ਖੁਸ਼ੀਆਂ ਸਿਰਜਣ 


275/ ਹਸਦਿਆਂ ਦੇ ਘਰ ਵਸਦੇ 


ਦੀ ਅਹਿਮੀਅਤ ਦੇ ਸਬੈਧ ਵਿਚ ਇਕ ਅਮਰੀਕਨ ਵਿਦਵਾਨ ਲੇਖਕਾ ਐਲਾ ਵੀਲਰ 
ਵਿਲਕੰਕਸ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਹੱਸਦੇ ਹੋ ਤਾਂ ਦੁਨੀਆਂ ਤੁਹਾਡੇ ਨਾਲ ਹਸਦੀ 
ਹੈਂ ਤੇ ਜਦੋਂ ਤੁਸੀਂ ਰੇਂਦੇ ਹੋ ਤਾਂ ਤੁਸੀਂ ਇਕੱਲੇ ਹੀ ਰੇਂਦੇ ਹੋ। ਇਸ ਵਾਸਤੇ ਕਿਹਾ ਗਿਆ ਹੈ ਕਿ 
ਖੁਸ਼ੀ ਵੰਡਣ ਨਾਲ ਵਧਦੀ ਹੈ ਤੇ ਦੁੱਖ ਸਾਂਝਾ ਕਰਨ ਨਾਲ ਘਟਦਾ ਹੈ। 

ਬੇਸ਼ੱਕ ਇਸ ਪ੍ਰਸੈਗ ਵਿਚ ਲਿਉ ਟਾਲਸਟਾਏ ਜਿਹੇ ਵਿਦਵਾਨ ਚਿੰਤਕ ਦੀ ਇਕ 
ਬੜੀ ਡੂੰਘੀ ਸਮਾਜਿਕ ਟਿੱਪਣੀ ਵੀ ਹੈ ਕਿ “ਸਾਰੇ ਪਰਿਵਾਰ ਖੁਸ਼ ਤਾਂ ਇਕੋ ਜਿਹੇ ਹੀ ਤੰਰ- 
ਤਰੀਕੇ ਨਾਲ ਹੁੰਦੇ ਹਨ, ਪਰ ਉਹ ਉਦਾਸ ਤੇ ਨਾਂਖੁਸ਼ ਆਪੋ-ਆਪਣੇ ਸੋਚ ਤੇ ਢੰਗ- 
ਤਰੀਕੇ ਨਾਲ ਹੁੰਦੇ ਹਨ”। ਇਹ ਠੀਕ ਹੈ ਕਿ ਅਸੀਂ ਆਪਣੇ ਜੀਵਨ ਵਿਚ ਖੁਸ਼ ਤਾਂ ਸਿਰਫ਼ 
ਖੁਸ਼ੀ ਦੇ ਸਬੱਬਾਂ ਨਾਲ ਹੀ ਹੁੰਦੇ ਹਾਂ, ਪਰ ਸਾਡੀ ਉਦਾਸੀ ਤੇ ਗਮੀ ਦੇ ਪਿਛੇ ਸਾਡੇ ਆਪੇਂ- 
ਆਪਣੇ ਜਿਹੇ ਵੱਖੋ-ਵੱਖ ਕਾਰਣ ਹੁੰਦੇ ਹਨ। ਜ਼ਾਹਿਰ ਹੈ ਕਿ ਸਾਡੀਆਂ ਖੁਸ਼ੀਆਂ ਦੇ ਪਿਛੇ 
ਸਾਡੀ ਚੜ੍ਹਦੀ ਕਲਾ ਤੇ ਚਾਵਾਂ-ਉਮਗਾਂ ਦਾ ਪੁਗਟਾਵਾ ਹੁੰਦਾ ਹੈ, ਪਰ ਸਾਡੇ ਰੋਣਿਆਂ- 
ਧੋਣਿਆਂ ਪਿਛੇ ਸਾਡੀ ਢਹਿੰਦੀ ਕਲਾ ਤੇ ਦਿਲਗੀਰ ਮਾਨਸਿਕਤਾ ਹੰਦੀ ਹੈ। 

ਬੇਸ਼ੱਕ ਸਾਡੀ ਸਮੁੱਚੀ ਮਾਨਸਿਕਤਾ ਪ੍ਰਤੀ ਥਾਮਸ ਹਾਰਡੀ ਦਾ ਕਹਿਣਾ ਹੈ ਕਿ ਖੁਸ਼ੀ 
ਮਨੁੱਖੀ ਦਰਦ ਤੇ ਮਾਨਵਤਾ ਦੇ ਦੁਖਾਂਤ ਵਿਚ ਕਦੇ-ਕਦਾਈ ਵਾਪਰਣ ਵਾਲੀ ਘਟਨਾ ਹੈ। 
ਸਾਰੀ ਜ਼ਿਦਗੀ ਆਦਮੀ ਰੋਂਦਾ ਰਹਿੰਦਾ ਹੈ ਅਤੇ ਕਿਤੇ ਭੁਲ-ਭੁਲੇਖੇ ਹੀ ਹਸਦਾ ਹੈ। ਬੇਸ਼ੱਕ 
ਹਾਰਡੀ ਦੇ ਇਸ ਵਿਦਵਤਾ ਭਰਪੂਰ ਅਨੁਭਵ ਵਿਚ ਸ਼ੱਕ ਦੀ ਗੁੰਜ਼ਾਇਸ਼ ਬੜੀ ਘਟ ਹੈ, ਪਰ 
ਅਸੀਂ ਸੁਭਾਗੇ ਹਾਂ ਕਿ ਹਾਰਡੀ ਵਲੋਂ ਦੱਸੀ ਗਈ ਇਸ ਦੁਨੀਆਵੀ ਪ੍ਰਸਿਥਤੀ ਦਾ ਤੋੜ 
ਬਾਬੇ ਨਾਨਕ ਨੇ ਸਾਨੂੰ “ਐਜਣ ਮੈਂ ਨਿਰੋਜਣ ਰਹੀਏ” ਜਿਹੀ ਜੀਵਨ ਸੇਧ ਦੁਆਰਾ ਦਿਤਾ 
ਹੈ। ਇਸ ਬਰਕਤ ਭਰੀ ਇਲਾਹੀ ਨਹੀਸਤ ਦਾ ਭਾਵ ਇਹ ਹੈ ਕਿ ਦੁਨਿਆਦਾਰੀ ਦੇ ਝਗੜੇ 
-ਝਮੇਲਿਆਂ ਵਿਚ ਰਹਿੰਦੇ ਹੋਏ ਵੀ ਮਨੁੱਖ ਨੂੰ ਮਾਨਸਿਕ ਤੌਰ ਤੇ ਵਰਿਕਤ ਤੇ ਅਲਿਪਤ 
ਰਹਿ ਕੇ ਪ੍ਰਸੈਨ-ਚਿੱਤ ਰਹਿਣਾ ਚਾਹੀਦਾ ਹੈ। 

ਖੇਰ! ਇਸ ਸੈਸਾਰ ਦਾ ਇਹ ਇਕ ਅਟਲਾਧਾ ਸੱਚ ਹੈ ਕਿ ਜਿਹੜਾ ਮਨੁੱਖ ਹੱਸਦਾ ਹੈ, 
ਉਹ ਹੀ ਰਾਜ਼ੀ-ਖ਼ੁਸ਼ੀ ਵਸਦਾ-ਰਸਦਾ ਹੈ। ਸਪਸ਼ਟ ਹੈ ਕਿ ਮਨੁੱਖ ਦੀ ਤੋਦਰਸਤੀ ਉਸ ਦੀ 
ਖੁਸ਼-ਰਹਿਣੀ ਤਬੀਅਤ 'ਤੇ ਬੜੀ ਵੱਡੀ ਹਦ ਤਕ ਨਿਰਭਰ ਕਰਦੀ ਹੈ। ਇਸ ਖੁਸ਼ੀ ਤੇ 
ਤੰਦਰੁਸਤੀ ਦੇ ਪ੍ਰਸੈਗ ਵਿਚ ਅਜੋਕੇ ਮਨੁੱਖ ਨੇ ਇਕ ਬੜੀ ਵੱਡੀ ਵਿਡੱਬਣਾ ਬਣਾ ਰੱਖੀ ਹੈ 
ਕਿ ਉਹ ਕੁਦਰਤੀ ਖੁਸ਼ੀਆਂ ਤੇ ਹਾਸਿਆਂ ਨੂੰ ਮਸਨੂਈ ਤਮਾਸ਼ੇ ਸਮਝ ਕੇ ਟੈਲੀਵੀਜ਼ਨਾਂ ਤੇ 
ਫਿਲਮਾਂ ਜਿਹੇ ਮੈਨੋਰੋਜਨ ਦੇ ਸਾਧਨਾਂ ਵਿਚੋਂ ਲਭਦਾ ਫਿਰਦਾ ਹੈ। ਇਹ ਇਉ' ਹੀ ਹੈ ਕਿ 
ਜਿਵੇਂ ਅਸੀਂ ਸਿਹਤ ਤੇ ਤੰਦਰੁਸਤੀ ਨੂੰ ਕੁਦਰਤੀ ਪੰਸ਼ਟਿਕ ਖੁਰਾਕ ਦੀ ਬਜਾਏ ਵਿਟਾਮਿਨਾਂ 
`ਚੋਂ ਭਾਲ ਰਹੇ ਹਾਂ। 

ਇਸ ਪ੍ਰਸੈਗ ਵਿਚ ਨਿਰਸੈਦੇਹ ਹਾਲੇ ਵੀ ਸਾਡੀ ਇਕ ਪੁਰਾਣੀ ਧਾਰਨਾ “ਹੱਸਦਿਆਂ 


276/ ਹਸਦਿਆਂ ਦੇ ਘਰ ਵਸਦੇ 


ਦੇ ਘਰ ਵਸਦੇ” ਦੁਨੀਆਂ ਦਾ ਸਚ ਸਾਡੇ ਸਾਹਮਣੇ ਸਾਮਰਤਖ ਹੈ ਕਿ ਖੁਸ਼-ਰਹਿਣੇ ਪਰਿਵਾਰ 
ਤੇ ਹੈਸੂ-ਹੌਸੂ ਕਰਦੇ ਹਸਮੁਖ ਬੋਦੇ ਸੁਖੀ ਵਸਦੇ ਹਨ। ਸਾਡੇ ਕੁਝ ਸਮਾਂ ਪਹਿਲਾਂ ਦੇ ਸਭਿਆਚਾਰ 
ਵਿਚ ਤਾਂ ਇਹ ਖ਼ੁਸ਼ਰੋਗ ਤੇ ਖੁਬਸੁਰਤ ਤਸਵੀਰ ਆਮ ਦੇਖਣ ਨੂੰ ਮਿਲਦੀ ਸੀ। ਹੁਣ ਹਾਸਾ- 
ਖੇੜਾ ਸਾਡਾ ਖਾਸਾ ਹੀ ਨਹੀਂ ਰਹਿ ਗਿਆ, ਬੇਸ਼ੱਕ ਹਸਦਿਆਂ ਦੇ ਘਰ ਤਾਂ ਵਸਦੇ ਹੀ ਹਨ, 
ਪਰ ਸਵਾਲ ਇਹ ਹੈ ਕਿ ਸਾਡੇ ਸਮਾਜ ਵਿਚ ਹਸਦੇ-ਖੇਡਦੇ ਪਰਿਵਾਰ ਤੇ ਬੰਦੇ ਕਿੰਨੇ ਕੁ 
ਹਨ। ਸੱਚੀ ਗੱਲ ਤਾਂ ਇਹ ਹੈ ਕਿ ਹੱਸਣ-ਖੇਡਣ ਤੇ ਖੁਸ਼ ਰਹਿਣ ਦੀ ਕਲਾ ਬੜੇ ਘਟ 
ਬੰਦਿਆਂ ਕੌਲ ਹੀ ਰਹਿ ਗਈ ਹੈ। ਫਿਰ ਸਿਤਮ ਇਹ ਹੈ ਕਿ ਜਿਨ੍ਹਾਂ ਕੋਲ ਹੱਸਣ-ਹਸਾਉਣ 
ਦੀ ਕੋਈ ਕਲਾ ਹੁੰਦੀ ਹੈ, ਉਨ੍ਹਾਂ ਨੂੰ ਅਸੀਂ ਕਾਮੇਡੀਅਨ ਜਾਂ ਜੋਕਰ ਹੀ ਸਮਝਦੇ ਹਾਂ। 

ਖੈਰ! ਇਸ ਪ੍ਰਸੈਗ ਵਿਚ ਇਸ ਦੇ ਉਲਟ ਦੁਨੀਆਂ ਦੀਆਂ ਤਹਿਜ਼ੀਬ ਯਾਫਤਾ ਕੰਮਾਂ 
ਆਪਣੇ ਹਸਮੁਖ ਸੁਭਾਅ ਤੇ ਹੈਸੂ-ਹੈਸੁ ਕਰਦੇ ਚਿਹਰਿਆਂ ਕਰਕੇ ਜਾਣੀਆਂ ਜਾਂਦੀਆਂ ਹਨ। 
ਉਨ੍ਹਾਂ ਦੀ ਖ਼ੁਸ਼ੀ ਦਾ ਸਰੋਤ ਆਰਥਿਕ ਖੁਸ਼ਹਾਲੀ ਨਾਲੋਂ ਵਧ ਉਨ੍ਹਾਂ ਦੀ ਮਾਨਸਿਕਤਾ ਹੰਦੀ 
ਹੈ। ਜਪਾਨੀਆਂ ਨੇ ਦੂਜੀ ਸੈਸਾਰ ਜੰਗ ਸਮੇਂ ਤਹਿਸ-ਨਹਿਸ ਹੋ ਕੇ ਵੀ ਮੁਸਕਰਾਉਣ ਦੀ 
ਰੱਬੀ ਦਾਤ ਨੂੰ ਨਹੀਂ ਭੁਲਾਇਆ। ਤਕਰੀਬਨ ਸਾਰੇ ਯੂਰਪ, ਕੈਨੇਡਾ, ਅਮਰੀਕਾ ਤੇ ਖਾਸ 
ਤੌਰ 'ਤੇ ਜਾਪਾਨ ਵਿਚ ਸੜਕਾਂ 'ਤੇ ਤੁਰੇ ਜਾਂਦੇ ਲੋਕ ਮੁਸਕਰਾਹਟਾਂ ਵੰਡਦੇ ਜਾਂਦੇ ਹਨ। ਉਥੇ 
ਜੇ ਕੋਈ ਕਿਸੇ ਅਜਨਬੀ ਕੋਲੋਂ ਦੀ ਵੀ ਮੁਸਕਰਾ ਕੇ ਨਾ ਲੰਘੇ ਤਾਂ ਆਸ-ਪਾਸ ਖੜ੍ਹੇ ਲੋਕ 
ਇਸ ਦਾ ਬੁਰਾ ਮਨਾਉਂਦੇ ਹਨ। ਇਸ ਤਰ੍ਹਾਂ ਹੀ ਉਥੇ ਉਨ੍ਹਾਂ ਮੁਲਕਾਂ ਦੀਆਂ ਸੜਕਾਂ ਤੋਂ ਲੈ ਕੇ 

ਬਹਿਰਹਾਲ, ਅਸੀਂ ਆਪਣੇ ਪੁਰਾਤਨ ਸਭਿਆਚਾਰ ਤੇ ਵਿਰਸੇ ਦੀਆਂ ਟਾਹਰਾਂ ਮਾਰਨ 
ਤਾਂ ਨਹੀਂ ਥੱਕਦੇ, ਪਰ ਅਜ ਸਾਡੇ ਪੱਲੇ ਸਭਿਆਚਾਰ ਦੀ ਵਿਰਾਸਤੀ ਦੌਲਤ ਦੀ ਕਾਣੀ- 
ਕੰਡੀ ਵੀ ਨਹੀਂ ਹੈ। ਅਸੀਂ ਨਵੀਂ ਤਹਿਜ਼ੀਬ ਦੀ ਨਵੀਂ ਰੋਸ਼ਨੀ ਦੇ ਤਰੱਕੀ-ਯਾਫਤਾ ਬਸ਼ਰ ਤਾਂ 
ਕਹਾਉਂਦੇ ਹਾਂ, ਪਰ ਸਾਡੇ ਚਿਹਰਿਆਂ 'ਤੇ ਨੂਰ ਜਾਂ ਖੁਸ਼ੀ ਵਾਲੀ ਕੋਈ ਗੱਲ ਨਹੀਂ ਜਾਪਦੀ। 
ਸਗੋਂ ਅਸੀਂ ਆਪਣੇ ਰੋਂਦੂ ਤੇ ਮੁਰਝਾਏ ਜਿਹੇ ਚਿਹਰੇ ਲੈ ਕੇ ਤੁਰੇ ਫਿਰਦੇ ਹਾਂ। ਅਸੀਂ ਮਾਇਆ 
ਸੈਸਾਰ ਦੇ ਮਾਇਆ ਜਾਲ ਵਿਚ ਉਲਝ ਕੇ ਹਮੇਸ਼ਾਂ ਹੀ ਕਿਸੇ ਨਾ ਕਿਸੇ ਚਿੰਤਾ ਦੇ ਗ੍ਸੇ 
ਫਿਰਦੇ ਹਾਂ। 

ਜ਼ਾਹਿਰ ਹੈ ਕਿ ਅਸੀਂ ਆਪਣੀ ਅਮੀਰ ਸੈਸਕ੍ਰਿਤੀ ਤੇ ਪੁਰਖਿਆਂ ਦੀ ਵਿਦਵਤਾ ਦੀ 
ਗੱਲ ਤਾਂ ਕਰਦੇ ਹਾਂ, ਪਰ ਆਪ ਖੁਦ ਅਖੰਤੀ ਵਿਦਵਤਾ ਤੇ ਝੂਠੀ ਸ਼ਾਨ ਦੇ ਮਖੰਟਿਆਂ ਨੂੰ 
ਜ਼ਿਆਦਾ ਅਹਿਮੀਅਤ ਦਿੰਦੇ ਹਾਂ। ਜਦੋਂ ਕਿ ਸਾਡੀ ਅਮੀਰ ਸੈਸਕ੍ਰਿਤਕ ਤੇ ਸਭਿਆਚਾਰਕ 
ਵਿਰਾਸਤ ਦੀ ਤਰਜਮਾਨੀ ਤਾਂ ਸਾਡੀ ਸਦੀਆਂ ਪੁਰਾਣੀ ਲੋਕ ਸਿਆਣਪ “ਹੱਸਦਿਆਂ ਦੇ 
ਘਰ ਵਸਦੇ? ਤੋਂ ਹੁੰਦੀ ਹੈ, ਪਰ ਅਸੀਂ ਤਾਂ ਕੁਦਰਤੀ ਹਾਸੇ-ਖੇੜੇ ਨੂੰ ਆਪਣੇ ਨੌੜੇ ਵੀ ਨਹੀਂ 
ਢੁਕਣ ਦਿੰਦੇ। ਇਸ ਤਰ੍ਹਾਂ ਹੀ ਅਸੀਂ ਹੁਣ ਨੇਕ ਕਦਰਾਂ-ਕੀਮਤਾਂ 'ਤੇ ਅਧਾਰਿਤ ਜੀਵਨ 


277/ ਹਸਦਿਆਂ ਦੇ ਘਰ ਵਸਦੇ 


ਸ਼ੈਲੀ ਨੂੰ ਵੀ ਤਕਰੀਬਨ-ਤਕਰੀਬਨ ਤਿਲਾਂਜਲੀ ਹੀ ਦੇ ਚੁੱਕੇ ਹਾਂ। 

ਇਸ ਸੈਦਰਭ ਵਿਚ ਰੱਬ ਲਗਦੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਕੰਮ ਤੇ ਸਮਾਜ ਦਾ 
ਜੇ ਕੁਝ ਬਾਕੀ ਬਚਦਾ ਹੈ ਤਾਂ ਉਹ ਉਸ ਦੀਆਂ ਆਦਰਸ਼ ਪ੍ਰੰਪਰਾਵਾਂ, ਨੇਕ ਰਵਾਇਤਾਂ ਤੇ 
ਉੱਚੀਆਂ-ਸੱਚੀਆਂ ਕਦਰਾਂ-ਕੀਮਤਾਂ ਹੀ ਬਚਦੀਆਂ ਹਨ। ਫਿਰ ਕਿਸੇ ਕੰਮ ਦੀ ਮਰਿਆਦਾ 
ਪੁਰਨ ਜੀਵਨ ਸ਼ੈਲੀ ਤੇ ਜੀਵਨ ਜਾਚ ਉਸ ਨੂੰ ਦੁਨੀਆਂ ਦੇ ਸਭਿਅਕ ਨਕਸ਼ੇ 'ਤੇ ਲਿਆਉਂਦੀ 
ਹੈ। ਫਿਰ ਉਸ ਕੱਮ ਦੇ ਆਚਰਣ ਵਿਚ ਪ੍ਰਪਕਤਾ ਤੇ ਪੁਖਤਗੀ ਉਸ ਨੂੰ ਲੋਕਾਈ ਦੇ 
ਮਾਨਸਿਕ ਚਿਤਰਪਟ 'ਤੇ ਸਦਾ ਲਈ ਉਕਰ ਦਿੰਦੀ ਹੈ। ਅਤਿਤਾ ਇਸ ਤਰ੍ਹਾਂ ਸਭਿਆਚਾਰਕ 
ਪੱਖੋਂ ਕੋਈ ਵੀ ਅਵਾਮ ਅਮਰਤਾ ਦੀ ਪੰਡੀ ਨੂੰ ਪਹੁੰਚ ਜਾਂਦਾ ਹੈ। 

ਇਸ ਪ੍ਰਥਾਇ ਦਰਵੇਸ਼ਾਂ ਤੇ ਮਹਾਨ ਪੁਰਖਿਆਂ ਦੀਆਂ ਦਰਗਾਹਾਂ 'ਤੇ ਅਜ ਵੀ ਲੋਕਾਈ 
ਚਿਰਾਗਾਂ ਕਰਕੇ ਸ਼ਰਧਾ ਸਹਿਤ ਨਤਮਸਤਕ ਹੁੰਦੀ ਹੈ। ਅਜਿਹੇ ਰੱਥ ਦੇ ਬੈਦਿਆਂ ਤੇ ਕੰਮਾਂ 
ਵਾਸਤੇ ਸੁਲਤਾਨ ਬਾਹੁ ਦਾ ਸੁਖਨ “ਨਾਮ ਫਕੀਰ ਤਿਨਾਂ ਦਾ ਬਾਹੂ ਕਬਰ ਜਿਨਾਂ ਦੀ ਜੀਵੇ 
ਹੁ” ਸਾਮਰਤਖ ਸੱਚ ਹੋ ਰਿਹਾ ਹੈ। ਇਸ ਦੇ ਉਲਟ ਇਸ ਪ੍ਰਸੈਗ ਵਿਚ ਹੀ ਗੱਰਤਲਬ ਹੈ ਕਿ 
ਸੈਸਾਰ ਦੇ ਨਕਸ਼ੇ 'ਤੇ ਪਤਾ ਨਹੀਂ ਕਿੰਨੀਆਂ ਸਲਤਨਤਾਂ, ਕਿੰਨੇ ਸੁਲਤਾਨ, ਕਿੰਨੇ ਸਾਮਰਾਜ 
ਤੇ ਕਿੰਨੇ ਸਮਰਾਟ ਇਸ ਧਰਤੀ 'ਤੇ ਆਏ ਅਤੇ ਚਲਦੇ ਹੋਏ। ਅਜ ਕੋਈ ਨਹੀਂ ਦਸ ਸਕਦਾ 
ਕਿ ਉਨ੍ਹਾਂ ਨਾਬਰਾਂ ਦੀਆਂ ਪੈੜਾਂ ਕਿਥੇ ਹਨ, ਸਗੋਂ ਉਨ੍ਹਾਂ ਦੀ ਕਬਰ 'ਤੇ ਤਾਂ ਕੋਈ ਦੀਵਾ ਵੀ 
ਨਹੀਂ ਧਰਦਾ। 

ਸ਼ਾਲਾ! ਇਸ ਲਈ ਅਸੀਂ ਆਪਣੇ ਜੀਵਨ ਦੇ ਗਾਡੀ ਰਾਹ ਵਿਚ ਸਦਾਚਾਰ ਤੇ 
ਹਾਸਿਆਂ-ਖੋੜਿਆਂ ਦੀਆਂ ਮੱਘਦੀਆਂ ਚੰਗਿਆੜੀਆਂ ਨੂੰ ਭਖਾ ਕੇ ਰੱਖੀਏ ਤਾਂ ਕਿ ਅਸੀਂ 
ਆਪਣੀ ਸਭਿਆਚਾਰਕ ਹੋਂਦ-ਹਸਤੀ ਦੀ ਕੋਈ ਛਾਪ ਲਾ ਜਾਈਏ। ਇਸ ਸਾਰੇ ਸਾਰ- 
ਵਿਸਥਾਰ ਦਾ ਸਿੱਧਾ-ਪੱਧਰਾ ਸਿੱਟਾ ਇਹ ਹੈ ਕਿ ਅਜ ਹਸਦੇ-ਵਸਦੇ ਪੰਜਾਬੀਆਂ ਨੂੰ ਫਿਰ 
ਦੁਬਾਰਾ ਤੋਂ ਆਪਣੇ ਨਵਨੀਤ ਸਮਾਜ ਵਿਚ ਖੁਸ਼ੀਆਂ-ਖੇੜੇ ਦੀ ਸਿਰਜਣ ਦੀ ਲੋੜ ਹੈ। 
ਇਸ ਪ੍ਰਥਾਇ ਸਾਡੇ ਪੁਰਖਿਆਂ ਦੇ ਉਪਦੇਸ਼ ਤੇ ਵਡੇਰਿਆਂ ਦੇ ਬਚਨ ਅਜ ਲੋਕਯਾਨ ਬਣ ਕੇ 
ਸਾਨੂੰ ਇਕ ਅਟਲਾਧੀਆਂ ਸੱਚਾਈਆਂ ਦੀ ਯਾਦ ਦਿਵਾਉਂਦੇ ਹਨ ਕਿ ਇਹ ਜੀਵਨ ਫ਼ਾਨੀ 
ਹੈ ਅਤੇ ਇਸ ਜੀਵਨ-ਪੰਧ ਵਿੱਚ ਜੇ ਕੁਝ ਚਿਰ-ਸਥਾਈ ਹੈ ਤਾਂ ਉਹ ਸੁਚੱਜੀ ਜੁਗਤ- 
ਮੁਕਤ ਨਾਲ ਜੀਵਿਆ ਗਿਆ ਜੀਵਨ ਹੀ ਹੈ। 

ਇਸ ਸਬੋਧ ਵਿਚ ਸਮੁੱਚੇ ਸਮਾਜ ਨੂੰ ਇਕ ਲੋਕ ਸੁਤਰ ਬਣ ਚੁਕੇ ਲੌਕ ਗੀਤ “ਹੱਸ 
ਲਓ ਨੀ ਕੁੜੀਓ, ਖੇਡ ਲਓ ਨੀ ਕੁੜੀਓ, ਹੱਸਣਾ ਖੇਡਣਾ ਰਹਿ ਜਾਊਗਾ, ਕੋਈ ਬੁੱਝੜ 
ਜਿਹਾ ਜੱਟ ਲੈ ਜਾਊਗਾ” ਪਿਛੇ ਛਿਪੀ ਚੇਤਨਾ ਤੇ ਲੋਕ-ਸਿਆਣਪ 'ਤੇ ਕੌਨ ਧਰਕੇ 
ਸਮਝਣ ਦੀ ਲੋੜ ਹੈ। ਕਿਉਂਕਿ ਰਾਮਸਤ ਹੋਣ ਤੋਂ ਬਾਅਦ ਜੇ ਕੁਝ ਬਾਕੀ ਬਚਦਾ ਹੈ ਤਾਂ 
ਉਹ ਸਾਡੇ ਨੋਕ ਕੰਮਾਂ ਦੀ ਯਾਦ ਹੀ ਬਚਦੀ ਹੈ। ਫਿਰ ਇਹ ਵੀ ਸੱਚ ਹੈ ਕਿ ਸਾਡੇ ਨੇਕ 


278/ ਹਸਦਿਆਂ ਦੇ ਘਰ ਵਸਦੇ 


ਸੈਕਲਪਾਂ, ਨੇਕ ਇਰਾਦਿਆਂ ਤੇ ਆਦਰਸ਼ ਕਾਰਜਾਂ 'ਤੇ ਅਧਾਰਿਤ ਕਿਸੇ ਸਮਾਜ ਦਾ 
ਸਭਿਆਚਾਰ ਆਖਿਰ ਨੂੰ ਅਮਰ ਹੋ ਨਿਬੜਦਾ ਹੈ। 

ਖੇਰ! ਰੱਬ ਮਿਹਰ ਕਰੇ ਕਿ ਅਸੀਂ ਹੁਣ ਹੀ ਸਮਾਂ ਰਹਿੰਦੇ-ਰਹਿੰਦੇ 'ਹਸਦਿਆਂ ਦੇ ਘਰ 
ਵਸਦੇ” ਜਿਹੀਆਂ ਸਦੀਆਂ ਤੋਂ ਪ੍ਰਚਲਿਤ ਸਾਡੀਆਂ ਲੋਕ ਸਿਆਣਪਾਂ ਅਨੁਸਾਰ ਆਪਣੇ 
ਸੋਹਣੇ ਪੈਜਾਬ ਦੇ ਸੁਵੋਡਣੇ ਸਭਿਆਚਾਰ ਨੂੰ ਪੁਨਰ-ਜਾਗਰਿਤ ਕਰ ਸਕੀਏ। ਇਸ ਪ੍ਰਥਾਇ 
ਅਸੀਂ ਆਪਣੇ ਸਭਿਆਚਾਰ ਦੀਆਂ ਸਬਰ-ਸੈਤੋਖੀ ਸਾਡੇ ਲਈ ਲਾਜ਼ਮੀ ਹੈ ਕਿ ਅਸੀਂ “ਪੂਰਾ 
ਸਤਿਗੁਰ ਭੇਟਿਐ, ਪੁਰੀ ਹੋਵੇ ਜੁਗਤਿ। ਹਸੈਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ 
ਵਿਚੋਂ ਹੋਵੈ ਮੁਕਤਿ” ਜਿਹੀ ਸੈਥਾ ਨੂੰ ਆਪਣੇ ਮਨਾਂ ਵਿਚ ਵਸਾਈਏ। ਇਉਂ ਹੀ ਸਾਨੂੰ ਪੰਜਾਬ, 
ਪੰਜਾਬੀ ਤੇ ਪੇਜਾਬੀਅਤ ਦੀਆਂ ਉੱਚੀਆਂ-ਸੱਚੀਆਂ ਸਦਾਚਾਰਿਕ ਤੇ ਸਮਾਜਿਕ ਕਦਰਾਂ- 
ਕੀਮਤਾਂ ਦਾ ਰਵਾਇਤੀ ਮੁਹ-ਮੁਹਾਂਦਰਾ ਮੁੜ ਤੋਂ ਉਘੇੜਨ ਦੀ ਅਹਿਮ ਲੌੜ ਹੈ। ਰੱਬ ਭਲਾ ਕਰੇ। 


279/ ਹਸਦਿਆਂ ਦੇ ਘਰ ਵਸਦੇ 


ਬੁਹਿ ਕੇ ਦੇਖ ਜਵਾਨਾਂ, ਬਾਬੇ ਭੰਗੜਾ ਪਾਉਂਦੇ ਨੇ... 


/%56/€ 


5.41711੧15111”1311(4110੫ [ ਹ [ 
੧੮੯੧੧੧੧.58901511106116311011.2011) 9 ਮਿਲ ਤੇ 


੧. 77174-65715, 94638-36591 ਦੇ ੭80.00 


